


ਗੰਡਾ ਸਿੰਘ 





ਉ 
ਪੰਜਾਬੀ ਭਾਸ਼ਾ ਵਿਕਾਸ ਵਿਭਾਗ 
ਪੰਜਾਬੀ ਯੂਨੀਵਰਸਿਟੀ, ਪਟਿਆਲਾ 
(1961 ਦੇ ਪੰਜਾਬ ਐਕਟ ਨੰ: 35 ਤਹਿਤ ਸਥਾਪਿਤ) 


5411247 10554 5ਮੋ421 4;31002142% (£ਧਸ੩) 


ਸਏ 
॥ਸ. ੮੪2੧੧੧੨੬ ਦਰ੪੨ਜ 


15804 83-7360-504-0 


2011 
ਕਾਪੀਆਂ : 1100 
ਕੀਮਤ : 250:00 


ਡਾ. ਏ. ਐਸ. ਚਾਵਲਾ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਪ੍ਰਕਾਸ਼ਿਤ ਕੀਤੀ _ 
ਅਤੇ ਪ੍ਰੈਸ ਟਾਈਮ ਪ੍ਰਿੰਟਰਜ਼, ਪਟਿਆਲਾਵਿਖੇ ਛਪੀਂ। 


ਆਪਣੀ ਵੱਲੋਂ 





“ਪੰਜਾਬ ਦੇ ਸੂਰਬੀਰ” ਲੜੀ ਵਿਚ “ਸਰਦਾਰ ਮੱਸਾ ਸਿੰਘ ਆਹਲੂਵਾਲੀਆ” ਅਠਾਰ੍ਹਵੀਂ 
ਸਦੀ ਦੇ ਪੰਜਾਬ ਦੇ ਇਕ ਉੱਘੇ ਸੂਰਬੀਰ ਦੀ ਸੰਖੋਪ ਜੀਵਨ ਕਥਾ ਹੀ ਨਹੀਂ ਹੈ ਬਲਕਿ ਇਹ ਉਸ 
ਸਮੇਂ ਵਿਚ ਦੇਸ ਦੀ ਅਜ਼ਾਦੀ ਲਈ ਸਮੁੱਚੀ ਸਿੱਖ ਕੋਮ ਦੀਆਂ ਘਾਲਾਂ ਦੀ ਕਹਾਣੀ ਹੈ ਜੋ ਨਿਰੋਲ 
ਇਤਿਹਾਸਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤੀ ਗਈ ਹੈ। ਮੈਂ ਸਤਿ ਦੇ ਢੂੰਡਾਊ ਇਤਿਹਾਸ ਦੇ ਇਕ 
ਵਿਦਿਆਰਥੀ ਦੀ ਤਰ੍ਹਾਂ ਇਸ ਵਿਸ਼ੇ ਨੂੰ ਖੋਜਣ, ਘੋਖਣ ਦਾ ਜਤਨ ਕੀਤਾ ਹੈ ਤਾਂ ਕਿ ਉਰ ਗੱਲਾਂ 
ਜੋ ਜਾਂ ਮੈਨੂੰ ਆਪ ਨੂੰ ਸਪਸ਼ਟ ਨਹੀਂ ਸਨ ਜਾਂ ਜਿਨ੍ਹਾਂ ਸਬੰਧੀ ਹੋਰਨਾਂ ਨੂੰ ਕੁਝ ਭੁਲੇਖਾ ਲੱਗਾ ਜਾਪਦਾ 
ਸੀ ਆਪਣੇ ਅਸਲੀ ਪਛੋਕੜ ਦੀ ਰੋਸ਼ਨੀ ਵਿਚ ਸਾਫ਼ ਦਿਸਣ ਲੱਗ ਪੈਣ । ਸੈਂ ਇਨ੍ਹਾਂ ਨੂੰ ਪੇਸ਼ ਕਰਨ 
ਵਿਚ ਕਿਸੇ ਮਨੋ-ਕਲਪਨਾ ਨੂੰ ਦਖ਼ਲ ਨਹੀਂ ਦੇਣ ਦਿੱਤਾ । ਮੈਂ ਚੂੰਕਿ ਨਾ ਕਵੀ ਹਾਂ ਨਾ ਨਾਵਲਕਾਰ, 
ਇਸ ਲਈ ਸੁਭਾਵਕ ਤੋਰ ਤੇ ਹੀ ਕੋਈ ਖਿਆਲੀ ਉਡਾਰੀਆਂ ਮੇਰੇ ਬਿਆਨ ਵਿਚ ਨਹੀਂ ਹੋ 
ਸਕਦੀਆਂ ਅਤੇ ਇਤਿਹਾਸਕ ਵਰਨਣ ਵਿਚ ਮਨਘੜਤਾਂ ਦੀ ਰਲਾਉਂਟ ਨੂੰ ਮੈਂ ਕੇਵਲ ਅਯੋਗ ਹੀ 
ਨਹੀਂ ਸਮਝਦਾ ਬਲਕਿ ਸੱਚਾਈ ਅਤੇ ਆਪਣੇ ਮਜ਼ਮੂਨ ਨਾਲ ਇਕ ਨਾਂ-ਮੁਆਫ਼-ਕੀਤੇ ਜਾਣ 
ਵਾਲਾ ਅੰਨਿਆਇ ਅਤੇ ਘੋਰ ਪਾਪ ਡੀ ਸਮਝਦਾ ਹਾਂ, ਭਾਵੇਂ ਉਹ ਸੰਪਰਦਾਇਕ ਪੱਖ ਪਾਤ ਨਾਲ 
ਹੋਇਆ ਹੋਵੇ ਜਾਂ ਮਾਇਆ ਦੇ ਲਾਲਚ ਨਾਲ । ਚੂੰਕਿ ਇਸ ਗੱਲ ਦਾ ਕੋਈ ਪੱਕਾ ਯਕੀਨ ਨਹੀਂ ਕਿ 
ਲੇਖਕ ਦੀ ਸੋਚ ਦੀ ਪਰੁੰਚ ਸੱਚ ਦੇ ਟਿਕਾਣੇ ਤਕ ਹੋ ਸਕਦੀ ਹੈ ਕਿ ਨਹੀਂ--ਹੋ ਸਕਦਾ ਹੈ ਕਿ ਸ਼ੁਰੂ 
ਵਿਚ ਹੀ ਉਲਟੇ ਪਾਸੇ ਤੁਰ ਪੈਣ ਨਾਲ਼, ਕੁਰਾਹੇ ਪੈ ਕੇ, ਅਸਲੀਅਤ ਤੋਂ ਬਹੁਤ ਦੂਰ ਨਿਕਲ ਗਈ 
ਹੋਵੇਂ । ਇਸ ਤਰ੍ਹਾਂ ਇਤਿਹਾਸ ਵਿਚ ਮਨੋ-ਕਲਪਣਾ ਦੀ ਮਿਲਾਵਟ ਨਾਲ ਝੂਠ ਦੇ ਅੰਸ਼ ਦਾ ਦਾਖ਼ਲ 
ਹੋਂ ਜਾਣਾ ਅਸੰਭਵ ਨਹੀਂ--ਬਲਕਿ ਜ਼ਿਆਦਾ ਸੰਭਵ ਹੈ---ਅਤੇ ਝੂਠ ਦਾ ਪਸਾਰਾ ਢੂੰਕਿ ਬਹੂ-ਪੱਖਾ 
ਹੁੰਦਾ ਹੈ ਅਤੇ ਦੂਰ ਦੂਰ ਤਕ ਮਾਂਰ ਕਰਦਾ ਹੈ, ਇਸ ਲਈ ਅਜਿਹਾ ਇਤਿਹਾਸ ਸਚ ਤੋਂ ਕੋਹਾਂ ਦੂਰ 
ਹੋ ਜਾਂਦਾ ਹੈ, ਅਤੇ ਕਦੇ ਭੀ ਨਾ ਪੂਰਾ ਹੋ ਸਕਣ ਵਾਲਾ ਪੱਕਾ ਨੁਕਸਾਨ ਕਰਦਾ ਰਹਿੰਦਾ ਹੈ---ਨਾ 
ਉਸ ਦੇ ਲੇਖਕ ਤੇ ਕੋਈ ਇਤਬਾਰ ਕਰਦਾ ਹੈ ਨਾ ਉਸ ਦੀ ਲੇਖਣੀ ਤੇ ਭਰੋਸਾ, ਅਤੇ ਸਭ ਤੋਂ ਵੱਧ 
` ਉਹ ਆਪਣੇ ਕੋਮੀ ਕੈਰੈਕਟਰ ਅਤੇ ਵਕਾਰ ਨੂੰ ਸੱਟ ਮਾਰਦਾ ਅਤੇ ਲੋਕਾਂ ਦੀਆਂ ਨਜ਼ਰਾਂ ਵਿਚ 
ਡੇਗਦਾ ਹੈ। 

ਸਰਦਾਰਾ ਜੱਸਾ ਸਿੰਘ ਦੇ ਜੀਵਨ ਸਬੰਧੀ ਭਰੋਸੇ ਯੋਗ ਇਤਿਹਾਸਕ ਮਸਾਲਾ ਉੱਕਾ ਹੀ ਨਾ 
ਹੋਣ ਦੇ ਬਰਾਬਰ ਹੈ, ਇਸ ਲਈ ਇਸ ਨੂੰ ਲਿਖਣ ਲਈ ਕਈ ਇਕ ਫਾਰਸੀ, ਉਰਦੂ, ਪੰਜਾਬੀ, 
ਮਰਾਠੀ ਅਤੇ ਅੰਗਰੇਜ਼ੀ ਸੋਮਿਆਂ ਤੋਂ ਸਹਾਇਤਾਂ ਲਈ ਗਈ ਹੈ ! ਕਪੂਰਥਲਾ ਰਾਜ ਦੇ ਪੁਰਾਣੋ 
ਰਿਕਾਰਡ ਵਿਚ ਕੋਈ ਸਮਕਾਲੀ ਦਸਤਾਵੇਜ਼ਾਂ ਨਹੀਂ ਹਨ । ਉੱਥੇ ਪਏ ਮੁਗਲ ਅਤੇ ਦੁੱਰਾਨੀ 
ਬਾਦਸ਼ਾਹਾਂ ਦੇ ਫ਼ਰਮਾਨ ਵਿਅਰਥ ਹਨ---ਉਨ੍ਹਾਂ ਦੀ ਅਸਲੀਅਤ ਭੀ ਪੂਰੀ ਤਰ੍ਹਾਂ ਯਕੀਨੀ ਨਹੀਂ । 








ਸਰਦਾਰ ਜੱਸਾ ਸਿੰਘ ਆਹਲੂਵਾਲੀਆ 

ਸ੍ਰੀ ਰਾਮ-ਸੁਖ ਰਾਓ ਦੀ ਲਿਖਤੀ ਪੁਸਤਕ ਕੇਵਲ ਇਕ ਸਤੋਤ੍ਰ ਹੈ ਜਿਸ ਦਾ ਉਰਦੂ ਸਾਜ਼ ਭੀ ਉਸ 
ਤੋਂ ਵੱਧ ਨਹੀਂ ਅਤੇ ਨਾ ਹੀ ਇਨ੍ਹਾਂ ਦੇ ਆਪਾਰ ੜੇ ਲਿਖੀ ਗਈ ਦੀਵਾਨ ਰਾਮਜਸ ਦੀ 'ਤਾਰੀਖਿ 
ਰਿਆਸਤ ਕਪੂਰਥਲਾ” ਵਿਚ ਸਰਦਾਰ ਜੱਸਾ ਸਿੰਘ ਦਾ ਜੀਵਨ । ਇਨ੍ਹਾਂ ਪੁਸਤਕਾਂ ਵਿਚ ਦਿੱਤੇ 
ਸਨ ਸੰਮਤ ਅਟਕਲ ਪੱਚੂ ਹੀ ਹਨ ਜਿਨ੍ਹਾਂ ਤੇ ਇਤਬਾਰ ਕਹਨ ਨਾਲ ਭੁਲੇਖਾ ਜ਼ਿਆਦਾ ਪੈਂਦਾ ਹੈ 
ਅਤੇ ਸੇਧ ਘੱਟ ਲੱਭਦੀ ਹੈ । ਇਸ ਲਈ ਇਹ ਪੁਸਤਕਾਂ ਵਾਕਿਆਤ ਦੇ ਕੁਝ ਵੇਰਵੇ ਦੇਣ ਵਿਚ ਹੀ 
ਸਹਾਈ ਹੋਈਆਂ ਹਨ । ਇਸ ਸਮੇਂ ਦੇ ਇਤਿਹਾਸ ਲਈ ਕੇਵਲ ਭੰਗੂ ਰਤਨ ਸਿੰਘ ਸ਼ਹੀਦ ਢਾ 
ਪ੍ਰਾਚੀਨ ਪੰਥ ਪ੍ਰਕਾਸ਼” ਹੀ ਸਹਾਇਤਾ ਕਰਦਾ ਹੈ। ਇਸ ਦਾ ਕਰਤਾ ਮੀਰਾਂਕੋਟੀਏ ਸਰਦਾਰ 
ਮਹਿਤਾਬ ਸਿੰਘ ਦਾ ਪੋੜਰਾ ਅਤੇ ਸਰਦਾਰ ਸ਼ਿਆਮ ਸਿੰਘ ਨਾਰਲੀਵਾਲੇ ਦਾ ਦੋਹਤਾ ਸੀ ਜਿਨ੍ਹਾਂ 
ਨੇ ਇਸ ਸਮੇਂ ਦੇ ਵਾਕਿਆਤ ਵਿਚ ਆਪ ਹਿੱਸਾ ਲਿਆਂ ਸੀ । ਇਸੇ ਤਰ੍ਹਾਂ ਇਸ ਦਾ ਪਿਤਾ ਰਾਇ 
ਸਿੰਘ ਭੀ ਅਨੇਕਾਂ ਜੁੱਧਾਂ ਜੰਗਾਂ ਵੇਲੋ ਮੋਜੂਦ ਸੀ, ਅਤੇ ਇਨ੍ਹਾਂ ਪਾਸੋਂ ਸੁਣ ਕੇ ਰਤਨ ਸਿੰਘ ਨੇ 
; ਵਾਕਿਆਤ ਲਿਖੇ ਹਨ ਜਿਸ ਦਾ ਉਹ ਕਈ ਥਾਈਂ ਜਿਕਰ ਭੀ ਕਰਦਾ ਹੈ। [ਦੇਖੋ ਪੰਨਾਂ 1-2; 
498, 502, 510 537, 585 ਆਦਿ]। “ਪ੍ਰਾਚੀਨ ਪੰਥ ਪ੍ਰਕਾਸ਼” ਸਮੇਂ ਦੇ ਰਵਾਜ ਅਨੁਸਾਰ 
ਕਵਿਤਾ ਵਿਚ ਲਿਖਿਆ ਹੋਇਆ ਹੈ, ਪਰ ਇਸ ਦਾ ਕਰਤਾ ਖਿਆਲੀ ਉਡਾਰੀਆਂ ਵਾਲਾ ਕਵੀ 
ਨਹੀਂ ਹੈ। ਗਿਆਨੀ ਗਿਆਨ ਸਿੰਘ ਦੀਆਂ ਪੁਸਤਕਾਂ “ਤਵਾਰੀਖ ਗੁਰੂ ਖਾਲਸਾ” ਅਤੇ “ਪੰਥ 
ਪ੍ਰਕਾਸ਼ ਵਾਕਫ਼ੀ ਭਰਪੂਰ ਹਨ ਅਤੇ ਥਾਉ ਥਾਈਂ ਫਿਰ ਕੇ ਲਿਖਿਆਂ ਰੋਈਆਂ ਹਨ ਪਰ ਇਨ੍ਹਾਂ 
ਵਿਚ ਕਈ ਥਾਈਂ ਕੁਝ ਕੁ ਅੰਗਰੇਜ਼ੀ ਲਿਖਾਰੀਆਂ ਦੀ ਤਰ੍ਹਾਂ ਬੋਲੀ ਦੇ ਸਟਾਈਲ ਅੜੇ ਕਵਿਤਾ ਦੇ 
ਹੁਲਾਰੇ ਵਿਚ ਇਤਿਹਾਸਕ ਸੱਚਾਈ ਅਤੇ ਯਬਾਰਥਤਾ ਕਾਇਮ ਨਹੀਂ ਰਹਿ ਸਕੀ, ਅਤੇ ਸੰਨ 
ਸੰਮਤਾਂ ਵਿਚ ਭੀ ਕਈ ਕਈ ਵਰ੍ਹਿਆਂ ਦਾ ਫ਼ਰਕ ਹੈ । ਇਨ੍ਹਾਂ ਹਾਲਤਾਂ ਵਿਚ ਵਾਕਿਆਤ ਦੀ ਸੇਧ 
ਕਾਇਮ ਰਖਣ ਲਈ ਫ਼ਾਰਸੀ, ਮਰਾਠੀ ਅਤੇ ਅੰਗਰੇਜੀ ਰਿਕਾਰਡ, ਤਜਕਿਰੇ ਅਤੇ ਇਤਿਹਾਸ 
ਸਿੰਘ ਆਹਲੂਵਾਲੀਆ” ਵਿਚ ਅਨਾਜ੍ਹਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਦੀਆਂ ਕਈ ਇਕ 
ਗੁੰਝਲਾਂ ਖੁਲ੍ਹ ਗਈਆਂ ਅਤੇ ਸੇਧਾਂ ਕਾਇਮ ਹੋ ਗਈਆਂ ਹਨ । 

ਇਸ ਪੁਸਤਕ ਵਿਚ ਬਹੁਤਾ ਧਿਆਨ ਪੰਜਾਬ ਦੀ ਆਜ਼ਾਦੀ ਲਈ ਸਰਦਾਰ ਜੱਸਾ ਸਿੰਘ ਦੋ 
ਜਤਨਾਂ ਅਤੇ ਉਨ੍ਹਾ ਦੀ ਸਫਲਤਾ ਲਈ ਦਲ-ਖਾਲਸਾ-ਜੀ ਅਤੇ ਸਿੱਖ ਮਿਸਲਾਂ ਦੀ ਬਣਤਰ ਅਤੇ 
ਚਲਨ ਵੱਲ ਦਿੱਤਾ ਗਿਆ ਹੈ, ਇਸ ਲਈ ਸਰਦਾਰ ਜੱਸਾ ਸਿੰਘ ਦੀਆਂ ਛੋਟੀਆਂ ਫ਼ੋਟੀਆਂ ਨਿਜੀਆਂ 
ਮੱਲਾਂ ਦੇ ਵੇਰਵੇ ਵਿਚ ਪੈਣਾ ਇਥੇ ਜ਼ਰੂਰੀ ਨਹੀਂ ਸਮਝਿਆ ਗਿਆ ਅਤੇ ਨਾ ਹੀ ਪੰਜਾਬ ਤੋਂ 
ਨਜ਼ਰਾਨਿਆਂ ਅਤੇ ਮਾਲੀ ਉਗ੍ਰਾਹੀਆਂ ਦਾ ਬਹੁਤਾ ਵਿਸਥਾਰ ਦਿੱਤਾ ਰਿਆ ਹੈ। ਹਾਂ ਖਾਲਸਾ ਜੀ ਦੇ 
ਮੁਗ਼ਲਾਂ, ਰੁਹੇਲਿਆਂ, ਜਾਟਾਂ, ਮਰਾਠਿਐਂ ਅਤੇ ਰਾਜਪੂਤਾਂ ਨਾਲ ਕੁਝ ਕੁ ਉਨ੍ਹਾਂ ਸੰਬੰਧਾਂ ਦਾ ਸੰਖੋਪ ਜ਼ਿਕਰ 
ਜਰੂਰ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਸਰਦਾਰ ਜੱਸਾ ਸਿੰਘ ਨੇ ਸਿੱਧਾ ਹਿੱਸਾ ਲਿਆ ਸੀ। 

ਸਰਦਾਰ ਜੱਸਾ ਸਿੰਘ ਦਾ ਜੀਵਨ ਲਿਖਣ ਦਾ ਸੰਕਲਪ ਬੜਾ ਪੁਰਾਣਾ ਤੀਹ ਖੈਂਤੀ ਸਾਲ ਤੋਂ 
ਚਲਿਆ ਆ ਰਿਹਾ ਸੀ ਪਰ ਢਿੱਲ ਪਈ ਜਾ ਰਹੀ ਸੀ । ਮੈਂ ਸਰਦਾਰ ਕਿਰਪਾਲ ਸਿੰਘ ਨਾਰੰਗ, 
ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਦਾ ਧੰਨਵਾਦੀ ਹਾਂ ਜਿਨ੍ਹਾਂ ਦੀ ਪ੍ਰੇਰਣਾ ਨਾਲ਼ ਇਹ 
“ਪੰਜਾਬ ਦੇ ਸੂਰਬੀਰ” ਲੜੀ ਵਿਚ ਆ ਕੋ ਹੁਣ ਇਸ ਹਾਲਤ ਵਿਚ ਲਿਖਿਆ ਰਿਆ ਹੈ । 
ਲੋਇਰ ਮਾਲ, ਪਟਿਆਲਾ । ਗੰਡਾ ਸਿੰਘ 














ਲੱਸ਼ਾ ਸਿੰਘ ਦੇ ਪਹਿਲੇ ਸਸ਼ੇਂ ਵਿਚ ਦੋਸ਼ ਅਤੇ ਪੰਥ ਦੀ ਹਾਲਤ 
ਸਰਦਾਰ ਦਰਬਾਰਾ ਸਿੰਘ ਦਾ ਦੇਹਾਂਤ 
ਜਾਗੀਰ ਦੀ ਜਬਤੀ ਅਤੇ ਸਖ਼ਤੀ 
ਅੰਮ੍ਰਿਤਸਰ ਦੇ ਢਰਸ਼ਨਾਂਪਰ ਬੰਦਸ਼ 
ਭਾਈ ਮਨੀ ਸਿੰਘ ਦੀ ਸਹੀਦੀ 
ਨਾਦਰ ਸ਼ਾਹ ਦੀ ਲੁੱਟ ਸਿੰਘਾਂ ਨੇ ਲੁੱਟ ਲਈ 
ਨਾਰਦ ਸ਼ਾਹ ਦੀ ਸਿੰਘਾਂ ਸਬੰਧੀ ਝਵਿੱਖ-ਬਾਣੀ 
ਮੁੜ ਸਖ਼ਤੀ ਦਾ ਦੋਰ 
ਸਰਦਾਰ ਜੱਸ਼ਾ ਸੰਘ ਦਾ ਰਾਜਸੀ ਜੰਵਨ ਆਰੰਭ 
ਦੀਵਨ ਜਸਪੜ ਰਾਇ ਦੀ ਮੋਤ 
ਪਹਿਲਾ ਘਲ੍ਹ-ਘਾਰਾਂ 
ਲੱਛਮੀ ਨਰਾਇਣ ਨਾਲ ਟਾਕਰਾ 
ਲਖਪਤ ਰਾਇ ਢਾ ਇਲਾਨ 
ਸ਼ਾਹ ਨਿਵਾਜ਼ ਖ਼ਾਨ ਦੀ ਹਕੂਮਤ ਅਤੇ ਦੁੱਰਾਨੀੰ ਦਾ ਪਹਿਲਾ ਹੱਲਾ 
ਸਿੰਘਾਂ ਦੀਆਂ ਦੁੱਰਾਨੀਆਂ ਨਾਲ ਟੱਕਰਾਂ---ਨੂਰ ਦੀ ਸਰਾਇ ਅਤੇ ਵੈਂਰੋਵਾਲ 
ਕੋਟ ਝੁੱਢਾ (ਕਲਾਨੌਰ) ਪਾਸ ਸਿੰਘਾਂ ਅਤੇ ਅਫ਼ਜਾਲਾਂ ਦੀ ਝੜਫ 
ਮਾਣੂੰ ਪੁਰ ਵਿਚ ਦੁੱਰਾਨੀਆਂ ਨੂੰ ਹਾਰ 
ਮੰਘਾੰ ਦਾ ਸ੍ਰੀ ਅੰਮ੍ਰਿਤਸਰ ਪਰ ਕਬਜ਼ਾ 
ਤਾਜ਼ਾ ਗੁਰਦਿੱਤ ਮੱਲ ਨੂੰ ਭਾਂਜ 
ਅਦੀਨਾਂ ਬੈਗ ਨਾਲ ਟਾਕਰਾ 
ਅੰਮ੍ਰਿਤਸਰ ਪਰ ਕਬਜ਼ਾ 
ਸੰਮਤ 1805 ਦੀ ਵਿਸਾਖੀ 
ਸਿੰਘਾਂ ਨੇ ਰਾਮ ਰਾਉਂਣੀ ਰਚਣਾ 
ਮਰ ਸੰਨੂੰ ਦਾ ਜ਼ਮਾਨਾ ਆਰੰਭ 
ਸਿੰਘਾਂ ਪਰ ਸਖ਼ਤੀ ਦਾ ਮੁੜ ਦੌਰ 
ਅਦੀਨਾਂ ਬੇਜ਼ ਖਾਨ ਨਾਲ ਸਰਦਾਰ ਜੱਸਾ ਸਿੰਘ ਦੇ ਸਵਾਲ-ਜਵਾਬ 


24 
24 
25 
26 
ਨ 
28 
ਟੇ 


33 
ਹੋ 
40 
40 


ਪਨ 
46 
ਪ੍ਰ 


50 
50 
51 
52 
53 


56 
56 


31 


42 


56 ` 


ਅਘ 


੯. 


੧੮ 


੧੨ 
੧੩ 


ਸਰਦਾਰ ਜੱਸਾ ਸਿੰਘ ਆਹਲੂਵਾਲੀਆ 


ਸ਼ਰਦਾਰ ਜੱਸਾ ਸਿੰਘ ਦਾ ਮਹਾਰਾਜਾ ਕੌੜਾ ਖੱਲ ਦੀ ਸ਼ਹਹਇਤਾ ਲਈ 
ਮੁੱਲਤਾਨ ਜਾਣਾ 
ਰਮ ਜਾਊਣੀ ਦਾ ਘੋਰਾ 58 
ਢੁੱਰਾਨੀ ਦਾ ਦੂਸਰਾ ਹੱਲਾ ਓਉ 
ਮੁਲਤਾਨ ਦੀ ਮੁਹਿੰਮ 60 
ਸਰਦਾਰ ਜੱਸਾਂ ਸਿੰਘ ਆਹਲੂਵਾਲੀਏ ਵੱਲੋਂ ਸਹਾਇਤਾ 61 
ਸਾਂਹ-ਨਿਵਾਜ ਖ਼ਾਨ ਨਾਲ ਲੜਾਈ ਅਤੇ ਮੁਲੜਾਨ ਪਰ ਕਬਜ਼ਾ 62 
ਦੀਵਾਨ ਕੋੜਾ ਮੱਲ ਨੂੰ 'ਮਹਾਰਾਜਾ ਬਹਾਦੁਰ” ਦਾ ਸ਼ਿਤਾਬ ਅਤੇ 
ਮੁਲਤਾਨ ਦੀ ਸੂਬੋਦਾਰੀ ਮਿਲਣੀ 63 
ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੋਵਾ 63 
ਗੁਰਦੁਆਰਾ ਬਾਲ-ਲੀਲ੍ਹਾ ਨਨਕਾਣਾ ਸਾਹਿਬ ਦੀ ਸੇਵਾ 64 
. #/ਹਮ਼ਦ ਸ਼ਾਹ ਦੁੱਭਾਨ ਦਾ ਤੀਸ਼ਰਾ ਹੱਲਾ 
ਸਿੰਘਾਂ ਮਰ ਫੋਜ਼ ਸਖ਼ਕੀ---ਸਤਵੀਂ ਕਤਲਾਮ 65 
ਨਦ਼ੌਣ ਦੀ ਲੜਾਈ 67 
ਆਲਨੰਦਪੁਰ-ਮਾਖੋਫਾਲ ਅਦੀਨਾ ਬੇੜੇ ਨਾਲ ਲੜਾਈ 66 
ਅਦੀਨਾ ਬੈਗ ਸ਼ਾਨ ਨਾਲ ਸੁਲਾਹ ਉਹ 
ਮੀਰ ਸੰਨ੍ਹੰ ਦੀ ਮੋੜ 69 
ਮੰਨੂੰ ਤੋਂ ਬਾਅਦ ਦੀ ਹਾਲੜੇ ਰੈ 70 
_ ਪੰਥ ਦਾ ਜੱਥੇਦਾਰ ਨਵਾਸ਼ ਜੱਸਾ ਸਿੰਘ 
ਨਵਾਬ ਕਪੂਰ ਸਿੰਘ ਦਾ ਚਲਾਣਾ 72 
ਸਰਦਾਰ ਜੱਸਾ ਸਿੰਘ ਦੀਆਂ ਮੱਲਾਂ ਮਾਰਾਂ ਦਾ ਆਰੰਭ 73 
ਕਸਾਈ ਪੁਰਾ ਲਾਹੌਰ ਪਠ ਹੱਲਾ 73 
ਖੁਆਸਖੁਰ ਅਤੇ ਫਤਿਹਾਬਾਦ ਸਰ ਕਰਠੇ 74 
ਸਰਦਾਜ਼ ਜੱਸਾ ਸਿੰਘ ਖ਼ਾਲਸੇ ਦਾ ਰਾਜਸੀ ਅਤੇ ਧਾਰਮਕ ਜੱਥੇਦਾਰ--'ਨਵਾਬ' ਦਾ ਖਿਤਾਬ 75 
ਅਜ਼ੀਜ਼ ਬੇਗ਼ ਅਤੇ ਬਖਲਿੰਦਾ ਬੇਗ਼ ਨੂੰ ਭਾਂਜ 75 
_ ਖ਼ਾਲਸੇ ਦੀਆਂ ਮਿਸਲਾਂ ਅਤੇ “ਨਾਖਂ' ਪਰਲੰਧ 
. ਦੁੱਰਾਨਾੰ ਦਾ ਚੌਥਾ ਹੱਲਾ 
ਦਿੱਲੀ ਦੀ ਤਬ੍ਹਾਰ੍ਹੀ 83 
ਜੱਟਾਂ ਵਿਰੁੱਧ ਮੁਹਿੰਮ 64 
ਸ੍ਰਿੰਦਾਬਨ ਅਤੇ ਗੋਕਲ ਦੀ ਕਤਲਾਮ 84 
ਸਿੰਘਾਂ ਦੀਆਂ ਦੁੱਰਾਨੀਆਂ ਪਰ ਝਪਟਾਂ 85 
ਕਰਤਾਕਪੂਜ਼ ਦੀ ਬੇਅਦਬੀ 85 
ਦੁੱਰਾਨੀ ਵੱਲੋਂ ਲਾਹੋਰ ਦਾ ਰਅਸੀ-ਪ੍ਰਬੰਗ ਅਤੇ ਵਾਪਸੀ 86 
. ਤੈਮੂਰ ਸ਼ਾਨ ਦਾ ਪੰਜਾਬ ਵਲ ਹਕੂਮਤ 
ਦਰਬਾਰ ਸਾਹਿਬ ਦੀ ਬੇ-ਅਦਬੀ 87 
ਅਦੀਨਾ ਬੇਜ਼ ਨਾਲ ਝੜਫਾਂ 87 
ਜਨੌੜੀ 8? 
ਅਦੀਨ ਥੇਗ਼ ਦੀ ਸਹਾਇੜਾ-ਮਾਹਲਪੁਨ ਦੀ ਲੜਾਈ ਵਿਚ 86 


ਖੁਆਜਾ ਉਬੈਦੁੱਲਾ ਖਾਨ ਨੂੰ ਹਾਰ 59 


58 


72 


?7 
83 


57 


ਵਿਸ਼ੇ ਸੂਚੀ 


ਅਦੀਨਾਂ ਥੋੜੀ ਖਾਨ ਨੋ ਮਰਾਠੇ ਸੱਦ ਲਏ ਰ੍ 89 
ਸਿੰਘਾ ਅੜੇ ਮ਼ਟਾਨਿਆ ਨੇ ਅਦੀਨਾ ਬੋਗ਼ ਢਾ ਲਾਨੋਰ ਪਰ ਕਬਜ਼ਾ ਕੇਰਾਉਣਾ 91 
੧੫. ਅਦੀਨਾ ਬੋਗ ਖ਼ਾਨ ਦੀ ਲਾਹੌਰ ਵਿਚ ਹਕੂਮਤ 92 
ਅਦੀਨਾ ਬੇਗ ਦੀ ਸਿੰਘਾ ਪਰ ਸਖੜੀ 93 
ਹੀਰਾ ਮੱਲ ਅਤੇ ਗੁਲਜ਼ੋੜ ਖ਼ਾਨ ਮਾਰੇ ਗਏ 93 
ਅਦੀਨਾ ਬੇਜ਼ ਖਾਨ ਦਾ ਦੈਹਾਂਤ 94 
ਨੂਰੁੱਦੀਨ ਬਾਮੇਜਈ ਨੂੰ ਭਾਂਜ 94 
ਖ਼ੁਆਜਾ ਮੁਹੰਮਦ ਸਈਦ ਨੂੰ ਸੋਧਣਾ 95 
ਢੁਆਬੇ ਅਤੇ ਮਾਲਵੇ ਵਿਚ ਸਿੰਘਾਂ ਦੇ ਕਬਜੇ 96 
ਸਿਦੀਕ ਬੋਗ਼ ਦਾ ਆਨੰਦਪੁਰ ਏ ਮੈਲੈ ਤੇ ਧਾਵਾ 97 
ਦੀਵਾਨ ਬਿਸ਼ੰਡਰ ਦਾਸ ਅਤੇ ਰਾਜਾਂ ਭੂਪ ਚੰਦ ਦਾ ਮਾਣਿਆ ਜਾਣਾ 98 
ਕਾਂਈਆਂ ਪਰ ਸਰਦਾਫ ਜੈ ਸਿੰਘ ਕਨ੍ਹਈਏ ਦਾਂ ਕਬਜ਼ਾ 99 
੧੬. ਅਹਿਮਦ ਸ਼ਾਹ ਦਾ ਪੰਜਵਾਂ ਹੱਲਾ 100 
ਸਿੰਘਾਂ ਦੀ ਸਾਹ ਨਾਲ ਟੱਕਰ 100 
ਪਾਣੀਪਤ ਦੀ ਲੜਾਈ 101 
ਸੰਨ 1760 ਵਿਜ਼ ਲਾਹੌਰ ਦੀ ਕਿੜਕਦੀ ਹਕੂਮਤ 102 
ਰੁਸਤਮ ਖ਼ਾਨ ਸੱਦੇਜ਼ਈ ਨੂੰ ਸੈਦ---ਵੀਹ ਹਜਾਰ ਨਜ਼ਰਾਨਾ ਲਿਆ 102 
ਮੀਰ ਮੁਹੰਮਦ ਖਾਨ ਪਾਸੋਂ ਤੀਹ ਹਜ਼ਾਰ ਨਜ਼ਰਾਨਾ 103 
ਅਹਿਮਦ ਸਹ ਦੀ ਦਿੱਲੀਊ' ਵਾਪਸੀ 104 
ਸਰਦਜ਼ ਜੱਸਾ ਸਿੰਘ ਨੇ ਢ਼ੁੱਰਾਨੀਆਂ ਪਾਸੋਂ ਕੈਦੀ ਇਸਕ੍ਰੀਆਂ ਛੁੜਾਉਣੀਆਂ 104 
੧੭. ।ੰਘਾੰ ਦਾ ਲਾਹੌਰ ਉੱਤੇ ਪਹਿਲਾ ਕਬਜ਼ਾ 106 
ਮਿਰਜ਼ਾ ਜਾਨ ਮਾਰਿਆ ਹਿਆਂ 106 
ਨੂਰੁੱਦੀਨ ਬਾਮੇਜਈ ਦੀ ਨਿਸਫਲ ਮੁਰਿੰਮ--ਸਰਦਾਰ ਚੜ੍ਹਤ ਸਿੰਘ ਦੀ ਜਿੱਤ 106 
ਸਰਦਾਰ ਜੱਸਾ ਸਿੰਘ ਵੱਲੋਂ ਸਰਦਾਰ ਚੜ੍ਹਤ ਸਿੰਘ ਦੀ ਸਹਾਇਤਾ 107 
ਸਿੰਘਾਂ ਦਾ ਲਾਹੌਰ ਪਰ ਕਬਜ਼ਾ ਰ੍ 107 
ਸਰਦਾਰ ਜੱਸਾ ਸਿੰਘ ਨੂੰ 'ਸੁਲੜਾਨੂਲ-ਕੋਮ” ਦੀ ਪਦਵੀ 108 
੧੮. ਵੱਡਾ ਘਲਹਘਾਰਾ 111 
ਜੰਡਿਆਲੇ ਦਾ ਘੇਰਾ 111 
ਪੰਜ ਫ਼ਰਵਰੀ ਦਾ ਬੂੜੀ ਦਿਹਾੜਾ---ਘਲੂਘਾਰਾ 113 
ਅਹਿਮਦ ਸ਼ਾਹ ਦਾ ਲਾਫ਼ੋਰ ਨੂੰ ਮੋੜਾ 116 
ਸੀ ਦਰਬਾਰ ਸਾਹਿਬ ਦੀ ਬੇ-ਅਦਬੀ 118 
ਜੈਨ ਖ਼ਾਨ ਅਤੇ ਲਛਮੀ ਨਾਰਾਇਨ ਨੂੰ ਮਾਰ--ਪੰਜਾਹ ਹਜ਼ਾਰ ਨਜ਼ਰਾਨਾ 118 
ਸ਼ਾਹ ਨੇ ਕਲਾਨੌਰ ਖੂਮਾਸਾ ਕੱਟਿਆ 119 
ਦੀਵਾਲੀ ਦੇ ਦਿਨ ਅੰਮ੍ਰਿਤਸਰ ਦੁੱਰਾਨੀਆਂ ਨਾਲ ਲੜਾਈ 120 
ਢੁੱਰਾਨੀ ਦੀ ਅਫਗਾਨਿਸਤਾਨ ਨੂੰ ਵਾਪਸੀ 121 
੧੯. ਸੰਨ 7763 ਦੇ ਹਾਲ 122 
ਕਸ਼ੂਰੋ ਬ੍ਰਾਹਮਣ ਦੀ ਇਸਤ੍ਰੀ ਡੁੜਾਈ-ਕਸੂਜ਼ ਦੀ ਲੁੱਟ 122 
ਜਾਲੰਧਰ ਦੁਆਬ ਰ੍ 124 


ਕਾਠਗੜ੍ਹ ਅਤੇ ਗੜ੍ਹ ਸ਼ੰਕਰ 124 


੪=੬ਡ 


ਸਰਦਾਣ ਜੱਸਾ ਸਿੰਘ ਆਹਲੂਵਾਲੀਆ 
ਮਾਲਵੇ ਵਿਚ 
ਜਹਾਨ ਖ਼ਾਨ ਨੂੰ ਸਿਆਲਕੋਟ ਵਿਸ਼ ਹਾਰ 


੨੦. ਖਾਲਸੇ ਨੇ ਸ਼ਰਹੰਦ ਫ਼ਤਿਟ ਕਰ ਲਈ 


ਲੱਛਮੀ ਨਾਰਾਇਣ ਨੂੰ ਭਾਜ 

ਮੁਰਿੰਡਾ ਮੁਰੁੰਡਿਆ ਜਿਆ 

ਸਰਹੰਦ ਪਰ ਹੱਲੇ ਦੀ ਤਿਆਰੀ 

ਜੈਨ ਖਾਨ ਬਾਹਰ ਹੀ ਘੋਰ ਲਿਆਂ ਗਿਆਂ 

ਸਰਹੰਦ ਦੋ ਇਲਾਕੇ ਵੰਡ ਲਏ ਗਏ 

ਸਹਿਰ ਸਰਹੰਦ ਅਤੇ ਇਸ ਦੇ ਚੁਗਿਠਦੇ ਦੇ ਇਲਾਕੇ ਪਰ ਕਬਜਾ 
ਮਲੋਰ ਕੋਟਲਾ ਅਤੇ ਰਾਇਕੋਟ ਛੱਝ ਦਿੱਤੇ ਗਏ 

“ਗੁਰੂ ਕੀ ਚਾਦਰ” 


੨੧. ਸ਼ਵਾਹਰ /ਨੈਂਘ ਭਰਤਪੁਰੀਏ ਦਂ ਸਹ/ਇੜਾ 


ਭਰਤਖਨੀਏ ਜਵਾਠਰ ਸਿੰਘ ਦੇ ਵਕੀਲ ਖਾਲਸੇ ਪਾਸ ਆਏ 
ਗੰਗ-ਦੁਆਬ ਤੇ ਹੱਲਾ 
ਖਾਲਸਾ ਜੀ ਵੈਰ ਜਵਾਹਰ ਸਿੰਘ ਦੀ ਮਦਦ ਤੇ 


੨੨. ਪੰਜਾਬ ਵਿਚ ਸਿੰਘਾਂ ਦਾ ਬੈਲ ਬਾਲਾ 


ਲਾਹੋਰ ਵਿਚ ਖਾਲਸੇ ਦੀ ਈਨ ਮੰਨੀ ਗਈ 
ਸਰਦਾਰ ਚੜ੍ਹਤ ਸਿੰਘ ਦਾ ਰੈਹਤਾਸੇ ਪਰ ਕਥਜ਼ਾ 
ਲਿੰਘ ਮੁਲਤਾਨ ਅਤੇ ਡੋਰਿਆਂ ਤਕ ਜਾ ਪੁੱਜੇ 


`_ ੨੩. ਦੁੱਰਾਨੰ ਦਾ ਸੱਤਵਾਂ ਹੱਲਾ ਅਤੇ ਖਾਲਸ਼ਾ ਜੀ 


ਸਿੰਘਾਂ ਵਿਰੁੱਧ ਜਹਾਦ ਦੀ ਤਿਆਰੀ 

ਅਹਿਮਦੇ ਸਾਹ ਅਤੇ ਮੀਰ ਨਸੀਰ ਖਾਨ ਦੀ ਪੰਜਾਬ ਪਰ ਚੜ੍ਹਾਈ 
ਸਰਦਾਰ ਚੜ੍ਹਤ ਸਿੰਘ ਦਾ ਹੱਲਾ 

ਤੀਨਾਂ ਸਿੰਘਾਂ ਦੀ ਅੰਮ੍ਰਿਤਸਰ ਵਿਚ ਕੁਰਬਾਨੀ 
ਅਹਿਮਦ ਸ਼ਾਹ ਦਿੱਲੀ ਵੱਲ ਨੂੰ 

ਅਤਿਮਦ ਸ਼ਾਹ ਦਾ ਪਿੱਛੇ ਨੂੰ ਮੋੜਾ 

` ਬਾਬਾ ਆਲਾ ਸਿੰਘ ਨੂੰ ਦੁੱਰਾਨੀ ਵੱਲੋਂ ਧੈਂਸੇ ਅਤੇ ਨਿਸ਼ਾਨ 
ਖਾਲਸਾ ਜੀ ਦੇ ਹੱਲੇ 

ਪਹਿਲੇ ਇਨ ਦੀ ਲੜਾਈ 
ਦੂਸਰੇ ਢਿਨ ਦੀ ਲੜਾਈ 

ਤੀਸਰੇ ਦਿਨ ਦੀ ਲੜਾਈ ਅਤੇ ਉਸ ਤੋਂ ਬਾਦ 

ਸ਼ਾਹ ਲਿੱਧਾ ਅਫਗਾਨਿਸਤਾਨ ਨੂੰ 

ਸਿੰਘਾਂ ਦੀ ਮਰਦਾਨਗੀ ਦਾ ਬਿਆਨ _ 

ਸਿੰਘਾਂ ਦੇ ਇਲਾਕਿਆਂ ਬਾਬਤ 


੨੩੪. ਸੰਘਾਂ ਛਾ ਲਾਹੌਰ ਪਟ ਪੱਕਾ ਕਸਜ਼ਾ 


ਲਾਹੌਰ ਸ਼ਹਿਰ ਪਰ ਕਬਜ਼ਾ 
ਖਾਲਸੋ ਦ/ ਸਿੱਕਾ 


127 


136. 


140 


144 


162 


ਵਸੇ ਸੂਚੀ 


ਇਲਾਕੈ-ਫੰਡ ਵਿਦ ਹਿੱਸਾ 164 
ਲੰਗ ਜ਼ਲਾਇਲੇ ਦੀ ਝੁੜਫ ਵੇਲੇ ਸਰਦਾਰ ਜੱਸਾ ਸਿੰਘ ਨੇ ਸਮਾਈ ਕਰਵਾ ਦਿੱਤੀ _ 165 
੨੫. ਗੰਗ-ਦੁਆਬ ਅਤੇ ਰਾਜਸਥਾਨ ਦੱਆਂ ਮੁਹਿੰਮਾਂ 167 
ਨਜੀਬੁੱਦੋਲਾ ਦੋ ਵਿਰੁੱਧ ਮੁਹਿੰਮ 167 
ਜਵਾਹਰ ਸਿੰਘ ਭਰਤਪੁਰੀਏ ਦੀ ਸਹਾਇਤਾ 166 
ਰਾਣਾ ਗੋਹਦ ਵੀ ਸਹਾਇਤਾ 170 
੨੫. ਦੁੱਡਾਨੀਂ ਦਾ ਅੰਤਮ ਹੱਲਾ 172 
ਦੁੱਡਾਨੀ ਦਾ ਅੱਠਵਾਂ ਹੱਲਾ 72 
ਸਰਦਾਰ ਲਹਿਣਾ ਸਿੰਘ ਦਾ ਅਹਿਮਦਸ਼ਾਹ ਨੂੰ ਜਵਾਬ 173 
ਖਾਲਜਾ ਜੀ ਦੀ ਸਾਹ ਨਾਲ ਜੱਲ-ਬਾਤ ਕਰਨੋਂ ਨਾਂਹ 174 
ਜਹਾਨ ਖ਼ਾਨ ਨੂੰ ਸੇਖੜ ਹਾਰ 175 
ਦੁਆਥ' ਬਿਸਤ-ਜਾਲੰਧਰ ਵਿਚ ਅਹਿਮਦਸ਼ਾਹ ਦੀ ਪੜਲੀ-ਹਾਲਣ 175 
ਰਾਜਾਂ ਅਮਰ ਸਿੰਘ ਨੂੰ ਰਾਜਗੀਂ 177 
ਅਹਿਮਦ ਸ਼ਾਹ ਦੀ ਅਫ਼ਗਾਨਿਸਾਤਨ ਨੂੰ ਵਾਪਸੀ 178 
ਖਾਲਸਾ ਜੀ ਨੇ ਮੁੜ ਪੰਜਾਬ ਪਤ ਕਬਜਾ ਕਰ ਲਿਆ 178 
“ਪਟਿਆਲੇ ਨੂੰ ਨਹੀਂ ਛੇੜਨਾ”---ਜੱਸਾ ਸਿੰਘ 1806 
੨੭. ਸ਼ੱਟ ਰੁਠੋਲੇ ਅਤੇ ਖਾਲਸਾ ਜੀ 182 
ਭਰਤਪੁਰੀਆਂ ਅਤੇ ਜੈਪੁਰੀਆਂ ਦਾ ਥਖੇਕਾ ਖ਼ਤਮ 182 
ਨਜ਼ੀਬੁੱੌਲਾਂ ਭੁਹੇਲਾ ਹਾਰ ਮੰਨ ਗਿਆਂ 182 
ਨਜੀਬੁੱਦੋਲਾ ਨੇ ਜਾਕਿਤਂ ਬਾਨ ਨੂੰ ਪਗੜੀ ਦੇ ਦਿੱਤੀ 184 
ਬਾਦਸ਼ਾਹ ਸ਼ਾਹ ਆਲਮ ਨੂੰ ਫਿਕਰ 184 
ਸਰਦਾਰ ਜੱਜਾ ਸਿੰਘ ਦੀ ਬਾਦਸ਼ਾਹ ਲਾਹ ਆਲਮ ਨੂੰ ਚਿੱਠੀ ਅਤੇ ਉਸ ਦਾ ਜਵਾਬ _ 185 
ਜਾਬਿਤਾ ਖ਼ਾਨ ਅਤੇ ਸਿੱਖ 186 
੨੮. ਪਿਆਲੇ ਈਂ ਸ਼ਟਹਇਤਾ 189 ` 
ਕੰਵਰ ਹਿਮੰਤ ਸਿੰਘ ਦਾ ਵਿਦਰੋਹ ਅਤੇ ਸੁਲਾਹ 189 
ਅਬਦੁਲ ਅਹੱਦ ਅੜੇ ਫੋਰਜੰਦਾ ਥਖਤ ਦੀ ਮੁਹਿੰਮ ਲਈ ਸੋਚ ਵਿਚਾਜ਼ 186 
ਸਿੰਘ ਸਰਦਾਰਾ ਵਿਚ ਫੋਟਕ ਪਾਉਣ ਦੀ ਨੀਤਿ 190 
ਸਿਖ ਸਰਦਾਰਾਂ ਦੀ ਖ਼ੁਸ਼ਾਮਦ 191 
ਬੰਗਲਾ ਸਾਹਿਬ ਦੀ ਮਸੀਤ 192 
ਮੁਹਿੰਮ ਦੀ ਤਿਆਰੀ 193 
ਭਾਈ ਦੈਸੂ ਸਿੰਘ ਕੈਦ ਵਿਚ 194 
ਅਬਦ੍ਲ ਅਹਦ ਖਾਨ ਦਾ ਪਟਿਆਲੇ ਨਾਲ ਵਿਗਾੜ ਅਤੇ ਚੜ੍ਹਾਈ 195 
ਸਰਦਾਰ ਜੱਸਾ ਸਿੰਘ ਆਦਿ ਸਰਦਾਰ ਆ ਖੁੱਜੇ 196 
ਅਬਦੁਲ ਅਰਦ ਮੁੜ ਦਿੱਲੀ ਨੂੰ 198 
੨੯. ਸਰਦਾਰ ਜੱਸਾ ਨੈੱਅ ਦੇ ਆਖਗੀ ਸਾਲ 201 
ਕਪੂਰਬਲੇ ਉੱਤੇ ਕਸ਼ਜ਼ਾ 201 
ਰਾਮਗੜ੍ਹੀਆਂ ਨਾਲ ਵਿਗਾੜ 203 
ਕ਼ਰੜਾਰਪੁਰੀਏ (ਧੀਫਮਲੀਏ) ਸੋਢ਼ੀਆਂ ਨੂੰ ਪੰਥ ਨਾਲ ਮਿਲਾਉਣ” 205 


ਮਹਾਰਾਜਾ ਸਾਹਿਬ ਸਿੰਘ ਪਟਿਆਲੀਏ ਨੂੰ ਅੰਮ੍ਰਿਤ ਛਕਾਇਆ 266 


ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਸੀ ਦਰਬਾਰ ਸਾਹਿਬ ਦੀ ਸੇਵਾ 
ਸਰਦਾਰ ਜੱਸਾ ਸਿੰਘ ਦਾ ਵੋਹਾਂਤ 
੩੦. ਸਰਦਾਨ ਜੱਸਾ ਸਿੰਘ ਦੇ ਗੁਣ, ਸੁਭਾਓ' ਅਤੇ ਪੰਜਾਬ ਨੂੰ ਦੋਣ 
ਪੰਜਾਬ ਨੂੰ ਦੇਣ 
“ਵਾਹਿਗੁਰੂ ਜੀ ਕਾ ਖਾਲਸਾ” 
ਗੁਰੂ ਵੱਲੋਂ ਕਿਰਪਾਨ ਦੀ ਬਖਸਿਸ਼ 
ਦਲ ਖਾਲਸਾ ਜੀਉਂ 
ਦੇਸ਼ ਅਤੇ ਧਰਮ ਦੈ ਰਾਖੈ 
ਆੰਤਿਕਾ 
ਤਿੱਥਾਵਲੀ 
ਆਬਾਰ-ਗ੍ਰੰਥਾਵਲੀ 
ਤਸਵੀਰਾਂ 
ਸਰਦਾਜ਼ ਜੱਸਾ ਸਿੰਘ ਆਹਲੂਵਾਲੀਆ 
ਅਹਿਮਦ ਸ਼ਾਹ ਦੁੱਰਾਨੀ 
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ 
ਸਰਦਾਰ ਚੜ੍ਹਤ ਸਿੰਘ ਸ਼ੁਕਰਚੰਕੀਆ 
ਬਾਬਾ ਆਲਾ ਸਿੰਘ ਪਟਿਆਲੇ ਵਾਲੇ 
ਸਰਦਾਰ ਜੱਸਾ ਸਿੰਘ ਦੀ ਰਿਹਾਇਸ਼ੀ ਹਵੇਲੀ ਕਪੂਰਥਲਾ 
ਸਭਦਾਰ ਜੱਸਾ ਸਿੰਘ ਦੀ ਸ਼ਮਸ਼ੈਰ 


206 
207 


202 
211 
211 
213 
215 
224 


226 
235 


(੧) 
43 
59 

142 

149 

202 

214 


209 


ਚੋ ਕਾਰ ਅਜ਼ ਹਮਾਂ ਹੀਲਤੇ ਦਰਗੁਜ਼ਸ਼ਤ 


ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ 
(ਗੁਰੂ ਗੋਬਿੰਦ ਸਿੰਘ] 


ਗੱਲ ਹੀਲਿਓ' ਸਾਰਿਓ” ਜਦੋਂ ਲੰਘ ਜਾਏ 

ਜਾਇਜ ਤਦੋਂ ਹੈ ਹੱਥ ਤਲਵਾਰ ਛੜਨੀ 
ਦੇਗੋ ਤੇਗ਼ੋ ਫ਼ਤਹਿ ਓ ਨੁਸਰਤ ਬੇ-ਦਿਰੰਗ 

ਦੇਗ ਕੈਗ ਜਿੱਤ ਫ਼ਬਤਿ ਬਿਨ ਢਿੱਲ ਦੇ 
ਮਿਲੀਆਂ ਨੇ ਨਾਨਕ ਗੁਰੂ ਰੋਬਿੰਦ ਸਿੰਘ ਤੋਂ 


ਪ੍ਰਾਲੀਨ ਬੰਸਾਵਲਾੰ 


ਆਹਲੂਵਾਲੀਆ ਖ਼ਾਨਦਾਨ ਭਾਵੇਂ ਆਮ ਤੋਰ ਤੇ ਕਲਾਲ ਕਰਕੇ ਪਰਸਿੱਧ ਹੈ ਪਰ 
ਕਪੂਰਥਲੇ ਦਾ ਰਾਜ-ਘਰਾਣਾ ਆਪਣੀ ਬੰਸਾਵਲੀ ਜੈਸਲਮੇਰ ਦੇ ਭੱਟੀ ਰਾਜ-ਘਰਾਣੇ 
ਨਾਲ ਮਿਲਦੀ ਮੰਨਦਾ ਹੈ। ਇਹ ਘਰਾਣਾ ਰਾਜਸਥਾਨ ਦੇ ਦੋ ਚਾਰ ਖ਼ਾਸ ਉੱਘੇ ਘਰਾਣਿਆਂ 
ਵਿਚੋਂ ਹੈ ਅਤੇ ਆਪਣੇ ਬਾਹੂ-ਬਲ, ਸੂਰਬੀਰਤਾ ਅਤੇ ਅਣਖ ਲਈ ਖਾਸ ਮਾਨ-ਪਰਤਿਸ਼ਠਾ 
ਨਾਲ ਦੇਖਿਆ ਜਾਂਦਾ ਰਿਹਾ ਹੈ । 

ਜੈਸਲਮੇਰੀ ਰਾਜਪੂਤ ਆਪਣਾ ਸੰਬੰਧ ਯਦੂ ਬੰਸੀ ਸ੍ਰੀ ਕ੍ਰਿਸ਼ਨ ਜੀ ਨਾਲ ਮੰਨਦੇ ਹਨ 
ਇਨ੍ਹਾਂ ਦੇ ਇਤਿਹਾਸ ਵਿਚ ਲਿਖਿਆ ਹੋਇਆ ਹੈ ਕਿ ਕ੍ਰਿਸ਼ਨ ਜੀ ਦੀ ਮੋਤ ਪਿੱਛੋਂ ਛੇਤੀ ਹੀ 
ਉਨ੍ਹਾਂ ਦੀ ਸੰਤਾਨ ਖਿੰਡ ਪੁੰਡ ਗਈ । ਉਨ੍ਹਾਂ ਦੇ ਦੋ ਪੁੱਤਰ ਉੱਤਰ ਵੱਲ ਆ ਗਏ ਅਤੇ ਸਿੰਧ 
ਨਦੀ ਦੇ ਪਾਰਲੇ ਦੇਸ਼ ਵਿਚ ਰਹਿਣ ਲੱਗ ਪਏ । ਇਥੇ ਉਨ੍ਹਾਂ ਦੀ ਸੰਤਾਨ ਵਿਚੋਂ ਗਜ ਨਾਮੀ 
ਇਕ ਪਰਤਾਪੀ ਰਾਜਾ ਨੇ ਰੂਮੀ ਅਤੇ ਖੁਰਾਸਾਨੀ ਬਾਦਸ਼ਾਹਾਂ ਦੇ ਹੱਲੇ ਰੋਕਣ ਲਈ ਆਪਣੇ 
ਨਾਉ ਪਰ ਗ਼ਜਨੀ ਦਾ ਕਿਲਾ ਉਸਾਰਿਆ । ਇਸ ਨੇ ਦੋ ਤਿੰਨ ਵਾਰੀ ਅੱਗੇ ਖੁਰਾਸਾਨੀਆਂ 
ਨੂੰ ਮਾਰ ਭਜਾਇਆ ਸੀ ਪਰ ਜਦ ਇਕ ਹੱਲੇ ਵੇਲੇ ਖੁਰਾਸਾਨੀਆਂ ਅਤੋ ਭੂਮੀਆਂ ਦੀ 
ਮਿਲਵੀਂ ਬਹੁਗਿਣਤੀ ਅੱਗੇ ਕੋਈ ਪੇਸ਼ ਜਾਂਦੀ ਨਾ ਦੇਖੀ ਤਾਂ ਉਸ ਨੇ ਆਪਣਾ ਟੱਬਰ 
ਆਪਣੇ ਦੋ ਹਜਾਰ ਸਾਥੀਆਂ ਸਮੇਤ ਗ਼ਜ਼ਨੀ ਦੀ ਰਣ-ਭੂਮੀ ਵਿਚ ਲੜ ਮੋਇਆ । 

ਪੰਜਾਬ ਪਹੁੰਚ ਕੇ ਸਾਲਿਬਾਹਨ ਨੋ ਆਪਣੇ ਲਈ ਇਕ ਨਵਾਂ ਰਾਜ ਕਾਇਮ ਕਰ 
ਲਿਆ ਅਤੇ 8 ਭਾਦੋਂ ਸੰਮਤ 372 ਨੂੰ ਸ਼ਹਿਰ ਸਾਲਿਬਾਹਨ ਪੁਰ ਦੀ ਨੀਂਹ ਰੱਖੀ । ਇਹ 
ਸ਼ਹਿਰ ਹੁਣ ਸਿਆਲਕੋਟ ਕਰਕੇ ਪਰਸਿੱਧ ਹੈ। ਇਹ ਭੀ ਕਿਹਾ ਜਾਂਦਾ ਹੈ ਕਿ ਸਿਆਲਕੋਟ 
ਪਾਂਡਵਾਂ ਦੇ ਸੰਬੰਧੀ ਰਾਜਾ ਸ਼ੱਲੇ ਨੇ ਬਸਾਇਆ ਸੀ । ਸਾਲਿਬਾਹਨ ਚੂੰਕਿ ਉਸੇ ਸ਼ੱਲ ਦੀ ਕੁਲ 
ਵਿਚੋਂ ਸੀ ਇਸ ਲਈ ਉਸ ਨੇ ਨਵੇਂ ਸ਼ਹਿਰ ਦਾ ਨਾਉ” ਤਾਂ ਸਾਲਿਬਾਹਨਪੁਰ ਰੱਖਿਆ ਅਤੇ 
ਪੁਰਾਣੇ ਕਿਲੇ ਦਾ ਨਾਉ ਸ਼ੱਲਕੋਟ ਹੀ ਰਹਿਣ ਦਿੱਤਾ । ਸ਼ੱਲਕੋਟ ਪਹਿਲਾਂ ਦਾ ਪਰਚਲਤ 
ਹੋਣ ਕਰਕੇ ਸ਼ਹਿਰ ਭੀ ਸ਼ੱਲਕੋਟ, ਸਿਲਕੋਟ (ਸਿਆਲਕੋਟ) ਪਰਸਿੱਧ ਹੋ ਗਿਆ। 
ਸਾਲਿਬਾਹਨ ਪੰਜਾਬ ਦਾ ਇਕ ਸਿਰ-ਕੱਢ ਸੂਰਮਾ ਹੋਇਆ ਹੈ । ਇਸ ਨੇ ਜ਼ਕਾਂ ਦੀ ਪੰਜਾਬ 


ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਵੱਲ ਵਧਦੀ ਆ ਰਹੀ ਧਾੜ ਨੂੰ ਮੁਲਤਾਨ ਤੋਂ ਸੱਠ ਕੁ ਮੀਲ ਦੀ ਵਿੱਥ ਤੇ ਕਹਰੋੜ ਦੇ ਮੈਦਾਨ 
ਵਿਚ ਉਹ ਮਾਰ ਮਾਰੀ ਸੀ ਕਿ ਕਈ ਦੇਰ ਤਕ ਉਨ੍ਹਾਂ ਨੂੰ ਮੁੜ ਇਧਰ ਮੂੰਹ ਕਰਨ ਦਾ ਹੀਆ 
ਨਾ ਪਿਆ। ਇਸ ਜਿੱਤ ਨੇ ਇਸ ਦੀ ਇਤਨੀ ਚੜ੍ਹ ਮਚਾ ਦਿੱਤੀ ਕਿ ਇਸ ਨੇ ਆਪਣਾ 
ਨਾਉ' ਹੀ ਸ਼ਕਅਰੀ (ਸ਼ਕ-ਅਰੀ), ਸ਼ਕਾਂ ਦਾ ਵੈਰੀ, ਪਰਸਿੱਧ ਕਰ ਦਿੱਤਾ ਅਤੇ ਇਸੇ 
ਜਿੱਤ ਦੀ ਖ਼ੁਸ਼ੀ ਵਿਚ ਇਸ ਨੇ ਆਪਣਾ ਸੰਮਤ (ਸ਼ਕ ਸੰਮਤ) ਵੀ ਚਲਾ ਦਿੱਤਾ ਜੋ ਜੂਣ 
ਭਾਰਤ ਸਰਕਾਰ ਨੇ ਸਾਰੇ ਦੇਸ਼ ਲਈ ਸਰਕਾਰੀ ਸੰਮਤ ਦੇ ਤੋਰ ਤੇ ਪਰਵਾਨ ਕਰ ਲਿਆ 
ਹੈ। ਇਹ ਸੰਨ 78 ਈਸਵੀ ਤੋਂ ਸ਼ੁਰੂ ਹੁੰਦਾ ਹੈ । 

ਸਾਲਿਬਾਹਨ ਦਾ ਪੋਤਾ ਭੱਟੀ ਇਕ ਪਰਸਿੱਧ ਜੋਧਾ ਹੋਇਆ ਹੈ ਜਿਸ ਦੇ ਨਾਉਂ ਪਰ 
ਇਸ ਦੇ ਪਿੱਛੋਂ ਇਸ ਘਰਾਣੇ ਦਾ ਨਾਉ” ਯਾਦੋ ਭੱਟੀ ਮਸ਼ਹੂਰ ਹੋ ਗਿਆ । ਆਲੇ ਦੁਆਲੇ 
ਮੱਲਾਂ ਮਾਰ ਕੇ ਇਸ ਨੋ ਆਪਣੇ ਇਲਾਯੇ ਨੂੰ ਚੋਖਾ ਵੱਡਾ ਕਰ ਲਿਆ। ਕਈ ਪੀੜ੍ਹੀਆਂ ਤਕ 
ਇਸ ਦੀ ਸੰਤਾਨ ਚੜ੍ਹਦੇ ਪੰਜਾਬ ਦੈ ਇਕ ਵੱਡੇ ਹਿੱਸੇ ਪਰ ਰਾਜ ਕਰਦੀ ਰਹੀ ਪਰ ਜਦ 
ਮੁਸਲਮਾਨਾਂ ਨੇ ਪਹਿਲੇ ਪਹਿਲ ਪੰਜਾਬ ਪਠ ਹੱਲੇ ਕਰਨੇ ਸ਼ੁਰੂ ਕੀਤੇ ਤਾਂ ਭੱਟੀ ਪੰਜਾਬ ਨੂੰ 
ਛੱਡ ਕੋ ਲਕੀ ਜੰਗਲ ਅੜੋ ਬੀਕਾਨੇਰ ਦੇ ਰੇਤ ਥਲਿਆਂ ਨੂੰ ਨਿਕਲ ਗਏ । ਸਥਾਨਕ 
ਵਸਨੀਕਾਂ ਨਾਲ ਲੜ ਭਿੜ ਕੇ ਇਨ੍ਹਾਂ ਨੋ ਇਕੇ ਆਪਣੇ ਪੈਰ ਜਮਾ ਲਏ ਅਤੇ ਤਨੋਟ ਵਿਚ 
ਆਪਣੀ ਰਾਜਧਾਨੀ ਬਣਾ ਲਈ। ਇਹ ਤਨੋਟ ਹਾਲ ਤਕ ਭੀ ਜੈਸਲਮੇਰ ਦੇ ਇਲਾਕੇ 
ਵਿਚ ਕਿਸ਼ਨਗੜ੍ਹ ਤੋਂ ਲਹਿੰਦੇ-ਦੱਖਣ ਨੂੰ ਇਕ ਉੱਘਾ ਸ਼ਹਿਰ ਹੈ । ਸਮੇਂ ਦੇ ਹੇਰ ਫੇਰ ਨੇ 
ਇਨ੍ਹਾਂ ਨੂੰ ਬਹੁਤ ਚਿਰ ਤਨੌਟ ਠਹਿਰਨ ਨਾ ਦਿੱਤਾ । ਇਥੋਂ ਨਿਕਲ ਕੈ ਦਿਓ ਰਾਜ ਨੋ, ਜਿਸ 
ਨੇ ਭੱਟੀ ਖ਼ਾਨਦਾਨ ਵਿਚ ਸਾਰਿਆਂ ਨਾਲੋਂ ਪਹਿਲਾਂ “ਰਾਵਲ” ਦਾ ਖ਼ਿਤਾਬ ਆਪਣੇ ਨਾਉ” 
ਨਾਲ ਲਾਇਆ ਸੀ, ਸੰਮਤ 909 ਵਿਚ ਦਿਓ ਰਾਵਲ (ਦਿਓ-ਗੜ੍ਹ) ਕਿਲਾ ਬਣਾਇਆ । 
ਪਿੱਛੋਂ ਇਹ ਨਾਉਂ ਬਿਗੜ ਕੇ ਦੇਓ-ਰਾਵਰ ਹੋਂ ਗਿਆ ਅਤੇ ਹੁਣ ਡੇਰਾਵੜ ਹੋ ਕੇ ਬਹਾਵਲਪੁਰ 
ਦੇ ਇਲਾਕੇ ਵਿਚ ਹੈ । 

ਦਿਓ ਰਾਵਲ ਤੋਂ ਰਾਜਧਾਨੀ ਬਦਲ ਕੇ ਲੋਦਰਵਾ ਲਿਜਾਈ ਗਈ, ਪਰ ਇਹ ਥਾਂ 
ਭੀ ਵੈਰੀਆਂ ਨੂੰ ਫੋਕ ਸਕਣ ਲਈ ਚੰਗੀ ਸਾਬਤ ਨਾ ਹੋਈ । ਅੰਤ ਸਾਵਨ ਸੁਦੀ 11-12 
ਸੰਮਤ 1212 ਨੂੰ ਰਾਵਲ ਜੈਸਲ ਨੇ ਤ੍ਰਿਕੁਣੀ ਪਹਾੜੀ ਪਰ ਇਕ ਗੜ੍ਹ ਰਚਿਆ ਅਤੇ ਉਸ 
ਦਾ ਨਾਉਂ ਜੈਸਲਮੇਰ ਰਖਿਆ। ਜਦ ਅਲਾਉਂਦੀਨ ਖੁਲਜੀ ਨੇ ਜੈਸਲਮੇਰ ਕਿਲੇ ਅਤੇ 
_ ਸ਼ਹਿਰ ਨੂੰ ਲੁੱਟ ਪੁੱਟ ਕੇ ਬਰਬਾਦ ਕਰ ਦਿੱਤ ਤਾਂ ਕੁਝ ਭੱਟੀ ਉਥੋਂ ਨਿਕਲ ਕੇ ਪੰਜਾਬ ਵਿਚ 
ਆ ਬਸੇ ਅਤੇ ਕੁਝ ਕੁ ਨੇ ਉਥੇ ਹੀ ਲੁਕ ਛਿਪ ਕੇ ਮੁਸੀਬਤ ਦੇ ਦਿਨ ਕੱਟ ਲਏ ਅਤੇ ਮੋਕਾ 
ਪਾ ਕੇ ਮੁੜ ਜੈਸਲਮੈਰ ਪਰ ਜਾ ਕਬਜਾ ਕੀਤਾ । 

ਰਾਵਲ ਜੈਸਲ ਦੇ ਅੱਠ ਪੁੱਤਰ ਸਨ । ਇਨ੍ਹਾਂ ਵਿਚੋਂ ਕਰਨ ਅਤੇ ਧਮ ਬਹੁਤ ਉੱਘੇ ਹੋਏ 
ਹਨ । ਰਾਵਲ ਕਰਨ ਦੀ ਸੰਤਾਨ ਅਜ ਤਕ ਜੈਸਲਮੇਰ ਵਿਚ ਮੋਜੂਦ ਹੈ ! ਕੁਝ ਕੁ ਬੇ-ਅਣਖੇ 
ਰਾਜਪੂਤਾਂ ਨੇ ਮੁਗ਼ਲਾਂ ਨੂੰ ਲੜਕੀਆਂ ਵਿਆਹੁਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਅਕਬਰ 


ਪ੍ਰਾਚੀਨ ਬੰਸਾਵਲੀ 3 
ਬਾਦਸ਼ਾਹ ਨੇ ਜੈਸਲਮੇਰੀ ਭੱਟੀਆਂ ਪਾਸੋਂ ਡੀ ਮੰਗ ਕੀਤੀ । ਉਸ ਵੇਲੋਂ ਰਾਣਾ ਹਰ ਰਾਇ 
ਜੈਸਲਮੇਰ ਦੀ ਗੱਦੀ ਪਰ ਸਨ । ਉਸ ਦੇ ਘਰ ਕੋਈ ਲੜਕੀ ਨਹੀਂ ਸੀ । ਇਸ ਲਈ ਇਹ 
ਮੰਗ ਉਸ ਦੇ ਭਾਈ ਰਾਣਾ ਤੁਲਸੀ ਪਾਸੋਂ ਕੀਤੀ ਰਈ । ਉਹ ਇਕ ਅਣਖੀਲਾ ਬੰਦਾ ਸੀ 
ਉਸ ਨੇ ਬੇ-ਇੱਜਤੀ ਭਰੇ ਸੁਖੀ ਜੀਵਨ ਨਾਲੋਂ ਗਰੀਬੀ ਪਰਵਾਨ ਕਰ ਲਈ ਅਤੇ ਘਰ ਬਾਰ 
ਤਿਆਗ ਟੱਬਰ ਟੀਰ ਨਾਲ ਪੰਜਾਬ ਨੂੰ ਆ ਰਹਿਆ । ਕੁਝ ਚਿਰ ਇਹ ਬਠਿੰਡੇ ਰਹੇ, ਫੇਰ 
ਇਨ੍ਹਾਂ ਦੇ ਪੁੱਤਰ ਪੋਤਰੇ ਲਖੀ ਜੰਗਲ ਵਿਚ ਫੀਰੋਜਪੁਰ ਦੇ ਲਾਗੇ ਬੀੜ ਅੰਬਰ-ਹਰ ਵਿਚ 
ਆ ਗਏ । ਪਰ ਜਦ ਇਥੇ ਵੀ ਟਿਕ ਟਿਕਾ ਨਾ ਹੋ ਸਕਿਆ ਤਾਂ ਇਹ ਟੱਬਰ ਤਰਨ ਤਾਰਨ 
ਦੇ ਗੋਰਖ ਚੱਕ ਵਿਚ ਆ ਵਜਿਆ। ਰ੍‌ 

ਪੰਜਾਬ ਦੇ ਜੱਟਾਂ ਦੀ ਘੁਗ ਵਸੋਂ ਵਿਚ ਰਹਿਣ ਕਰਕੇ ਇਹ ਉਨ੍ਹਾਂ ਨਾਲ ਰਲ ਮਿਲ 
ਗਏ ਅਤੇ ਉਨ੍ਹਾਂ ਨਾਲ ਰਿਸ਼ਤੇ ਨਾਤੇ ਕਰਨ ਲੱਗ ਪਏ । ਇਸ ਤਰ੍ਹਾਂ ਹੋਲੀ ਹੋਲੀ ਇਹ ਪੂਰੇ 
ਜੱਟ ਬਣ ਗਏ । ਸਿੱਖ ਪੰਥ ਨਾਲ ਇਨ੍ਹਾਂ ਦਾ ਸੰਬੰਧ ਛੋਵੇਂ ਸਤਿਗੁਰੂ ਗੁਰੂ ਹਰਿਗੋਬਿੰਦ 
ਸਾਹਿਬ ਦੇ ਵੇਲੇ ਤੋਂ ਆਰੰਭ ਹੁੰਦਾ ਹੈ ਜਦ ਕਿ ਭਈ ਸੈਨਾ ਸਿੰਘ ਅਤੇ ਉਨ੍ਹਾਂ ਦੇ ਪੁੱਤਰ 
ਵਧਾਵਾ ਸਿੰਘ ਸਤਿਗੁਰੂ ਦੀ ਦੁਸ਼ਟ-ਦਮਨ ਦੀ ਫੋਜ ਵਿਚ ਭਰਤੀ ਹੋਏ। ਇਨ੍ਹੀਂ ਦਿਨੀਂ 
ਇਹ ਤਰਨ-ਤਾਰਨ ਦੇ ਲਾਗੋ ਪਿੰਡ ਗੁੱਜਰ ਚੱਕ ਵਿਚ ਰਹਿੰਦੇ ਸਨ। ਇਹ ਦੋਨੋਂ ਪਿਓ 
ਪੁੱਤਰ ਬੜੈ ਦਲੇਰ ਸੂਰਬੀਰ ਸਨ ਅਤੇ ਇਨ੍ਹਾਂ ਨੇ ਸਤਿਗੁਰੂ ਦੇ ਜੁੱਧਾਂ ਵਿਚ ਵਧ ਚੜ੍ਹ ਕੋ 
ਸੇਵਾ ਕੀਤੀ। ਇਸ ਕਰਕੇ ਗੁਰੂ ਹਰਿਗੋਬਿੰਦ ਇਨ੍ਹਾਂ ਪਰ ਬੜੇ ਪਰਸੰਨ ਸਨ । 

ਭਾਈ ਵਧਾਵਾ ਸਿੰਘ ਦਾ ਪੁੱਤਰ ਭਾਈ ਗੰਡਾ ਸਿੰਘ ਬੜਾ ਪਰਸਿੱਧ ਜੋਧਾ ਹੋਇਆ 
ਹੈ। ਇਸ ਨੇ ਸਹਿਜੇ ਹੀ ਆਲੇ ਦੁਆਲੇ ਦੇ ਪਿੰਡਾਂ ਪਰ ਆਪਣਾ ਦਬਦਬਾ ਜਮਾ ਲਿਆਂ 
ਅਤੇ ਕਈ ਵਾਰੀ ਆਂਢ ਗੁਆਂਢ ਭੀ ਉਗਰਾਹ ਖਾਧਾ । ਹੋਰ ਤਾਂ ਕੀ, ਦੋ ਤਿੰਨ ਵਾਰੀ ਦਿਨ 
ਦਿਹਾੜੇ ਲਾਹੋਰ ਦੇ ਚੜ੍ਹਦੇ ਮਹੱਲੇ ਭੀ ਜਾ ਲੁੱਟੇ ਅਤੇ ਸਰਕਾਰੀ ਫ਼ੌਜ ਦੇ ਪੁੱਜਣ ਤੋਂ ਪਹਿਲਾਂ 
ਪਹਿਲਾਂ ਹੀ ਹਰਨ ਹੋ ਗਿਆ । ਇਸ ਵੇਲੇ ਲਾਹੋਰ ਦਾ ਨਾਇਬ ਹਾਕਮ ਦਿਲਾਵਰ ਖਾਨ 
ਸੀ। ਉਸ ਨੇ ਕਈ ਵਾਰੀ ਗੰਡਾ ਸਿੰਘ ਨੂੰ ਕਾਬੂ ਕਰਨ ਦਾ ਜਤਨ ਕੀਤਾ ਪਰ ਕੁਝ ਪੇਸ਼ ਨਾ 
ਗਈ । ਆਖਰ ਸਮਝਾ ਬੁਝਾ ਕੇ ਸਰਕਾਰੀ ਫੋਜ ਵਿਚ ਨੌਕਰ ਰਖ ਲਿਆ । ਛੇਤੀ ਹੀ ਪਿੱਛੋਂ 
ਮੁਲਤਾਨ ਵੱਲ ਇਕ ਮੁਹਿੰਮ ਆ ਪਈ । ਇਥੈ ਗੰਡਾ ਸਿੰਘ ਨੇ ਅਜਿਹੀ ਬਹਾਦੁਰੀ ਵਿਖਾਈ 
ਕਿ ਲਾਹੋਰੀ ਫ਼ੋਜ ਦੀ ਹਾਰੀ ਜਾ ਰਹੀ ਲੜਾਈ ਜਿੱਤੀ ਗਈ । ਇਸ ਦੀ ਸੂਰਮਗਤੀ ਪਰ 
ਦਿਲਾਵਰ ਖਾਨ ਇਤਨਾ ਬੁਸ਼ ਹੋਇਆ ਕਿ ਉਸ ਨੋ ਆਹਲੂ, ਹੱਲੋ, ਸਾਧੋ, ਤੂਰ ਅਤੇ ਚੱਕ 
ਦਾ ਜਿਮੀਂਦਾਰਾ ਇਸ ਨੂੰ ਇਨਾਮ ਵਿਚ ਦੇ ਦਿੱਤਾ ਅਤੇ ਆਹਲੂ ਪਿੰਡ ਦੀ ਮਾਫ਼ੀ ਲਿਖ 
ਦਿੱਤੀ । ਗੰਡਾ ਸਿੰਘ ਇਸ ਦੇ ਛੇਤੀ ਹੀ ਪਿੱਛੋਂ ਚਲਾਣਾ ਕਰ ਗਿਆ, ਅਤੇ ਉਸ ਦੇ ਪੁੱਤਰ 
ਸਾਧੂ ਸਿੰਘ ਨੇ ਆਹਲੂ ਪਿੰਡ ਵਿਚ ਰਹਿਣਾ ਸ਼ੁਰੂ ਕਰ ਦਿੱਤਾ । ਆਹਲੂ ਪਿੰਡ ਦੇ ਵਸਨੀਕ 
ਹੋਣ ਕਰਕੇ ਸਾਧੂ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਪੋਤਰੇ ਆਹਲੂਵਾਲੀਏ ਕਰਕੇ ਪਰਸਿੱਧ ਹੋ 
ਗਏ । 











4 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਛੋਟੀ ਉੱਮਰ ਵਿਚ ਸਾਧੂ ਸਿੰਘ ਆਪਣੇ ਨਾਨਕੇ ਧਿੰਡ ਰਿਹਾ ਕਰਦਾ ਸੀ। ਇੱਥੇ ਹੀ 
ਇਹ ਜੰਮਿਆ ਪਲਿਆ ਸੀ ਅਤੇ ਇਥੇ ਹੀ ਆਪਣੇ ਗਵਾਂਢੀ ਕਲਾਲਾਂ ਦੇ ਬੱਚਿਆਂ ਨਾਲ 
ਖੇਡਦਾ ਰਿਹਾ ਸੀ । ਇਨ੍ਹਾਂ ਵਿਚ ਕਲਾਲਾਂ ਦੀ ਇਕ ਲੜਕੀ ਨਾਲ ਇਸ ਦਾ ਖ਼ਾਸ ਪ੍ਰੇਮ ਸੀ 
ਜੈ ਉਮਰ ਦੇ ਨਾਲੋ ਨਾਲ ਵਧਦਾ ਗਿਆ। ਜਦ ਇਹ ਆਹਲੂ ਪਿੰਡ ਜਾ ਵਸਿਆ ਤਾਂ ਇਸ 
ਨੋ ਇਸ ਲੜਕੀ ਨਾਲ ਵਿਆਹ ਕਰਨੇ ਦੀ ਇੱਛਾ ਪਰਗਟ ਕੀਤੀ। ਲੜਕੀ ਦੇ ਮਾਤਾ 
ਪਿਤਾ ਭੀ ਇਨ੍ਹਾਂ ਦੋਹਾਂ ਦੇ ਪ੍ਰੋਮ ਤੋਂ ਵਾਕਫ਼ ਸਨ । ਉਨ ਸਾਧੂ ਸਿੰਘ ਦੀ ਸੰਸਾਰਕ ਉੱਨਤੀ 
ਅਤੇ ਇਸ ਦੇ ਖ਼ਾਨਦਾਨ ਦੇ ਦਿਨੋਂ ਦਿਨ ਚੜ੍ਹਦੇ ਜਾ ਰਹੇ ਇਕਬਾਲ ਨੂੰ ਦੇਖ ਰਹੇ ਸਨ ( 
ਉਨ੍ਹਾਂ ਨੇ ਇਸ ਸੰਜੋਗ ਨੂੰ ਧੰਨ-ਭਾਗ ਜਾਣਿਆ ਅਤੇ ਇਹ ਕਹਿ ਕੇ ਪਰਵਾਨ ਕਰ ਲਿਆ 
ਕਿ ਅੱਗੋ ਨੂੰ ਭੀ ਇਨ੍ਹਾਂ ਦੀ ਸੰਤਾਨ ਦੀਆਂ ਸ਼ਾਦੀਆਂ ਕਲਾਲਾਂ ਵਿਚ ਹੀ ਹੋਇਆ ਕਰਨ । 
ਸਾਧੂ ਸਿੰਘ ਨੋ ਇਹ ਗੱਲ ਪਰਵਾਨ ਕਰ ਲਈ ਅਤੇ ਵਿਆਹ ਹੋ ਰਿਆ । ਇਨ੍ਹਾਂ ਦੇ ਚਾਰ 
ਪੁੱਤਰ ਗੋਪਾਲ ਸਿੰਘ, ਹੈਮੂ, ਸਿਕੰਦਰ ਅਤੇ ਚਾਹਾ ਅਤੇ ਇਕ ਲੜਕੀ ਸੀ। ਇਨ੍ਹਾਂ 
ਆਹਲੂਵਾਲੀਏ ਕਲਾਲ ਕਰਕੇ ਪਰਸਿੱਧ ਹੋ ਗਿਆ। ਕਪੂਰਥਲੇ ਦੇ ਆਹਲੂਵਾਲੀਏ 
ਖ਼ਾਨਦਾਨ ਦਾ ਅੱਗਾ ਗੋਪਾਲ ਸਿੰਘ ਅਤੇ ਉਸ ਦੇ ਪੁੱਤਰ ਦੇਵਾ ਸਿੰਘ ਤੋਂ ਤੁਰਦਾ ਹੈ । ਇਨ੍ਹਾਂ 
ਸੰਬੰਧੀ ਵਿਸਥਾਰ ਨਾਲ ਕੁਝ ਪਤਾ ਨਹੀਂ ਚਲਦਾ ਬਿਨਾਂ ਇਸ ਦੇ ਕਿ ਦੇਵਾ ਸਿੰਘ ਕੁਝ ਚਿਰ 
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਜੂਰੀ ਵਿਚ ਸੇਵਾ ਕਰਦਾ ਰਿਹਾ ਸੀ। 
[ਰਾਮਜਸ, ਤਵਾਲੇਖ /ਰੈਆਸ਼ਤ ਕਪੂਰਥਲ/ 78-83. ਗਿਫ਼ਿਨ, ਰਾਜ਼ਾਜ ਔਫ ਦੀ 
ਪੰਜਾਬ, 493-96; ਮੁਹੰਮਦ ਹਸਨ, (ਉਰਦੂ ਡਾਜਗਧਨੇ ਪੰਜਾਲ) 1-6; ਤਵਾਗੀਖ 
ਗੁਰੂ ਖਾਲਸ਼ਾ (ਰਾਜ-ਖਾਲਜਾ, 188-90): ਕਪੂਰਥਲਾ ਸਟੇਟ, ਇਟਲ ਪਾਸ਼ਟ ਐਂਡ 
ਰੋਜ, ।.] 
ਸਰ ਲੈਪਿਲ ਗ੍ਰਿਫ਼ਿਨ ਇਸ ਘਰਾਣੇ ਦੇ ਜੈਸਲਮੀਰੇ ਮੁੱਢ ਦੀ ਵਾਰਤਾ ਨੂੰ ਪਰਵਾਨ 
ਨਹੀਂ ਕਰਦਾ ਅਤੇ ਇਕ ਘਾੜਤ ਸਮਝਦਾ ਹੈ ਜਿਸ ਦੀ ਉਹ ਕਪੁਰਥਲੇ ਦੇ ਆਹਲੂਵਾਲੀਆ 
ਖ਼ਾਨਦਾਨ ਨੂੰ ਲੋੜ ਨਹੀਂ ਸਮਝਦਾ । ਉਸਦੇ ਖਿਆਲ ਵਿਚ ਸਰਦਾਰ ਜੱਸਾ ਜਿੰਘ ਦਾ ਤੇਜ 
ਪਰਤਾਪ, ਖਾਲਸਾ ਦਲ ਦਾ ਆਗੂ ਹੋਣਾ ਅਤੇ ਆਪਣੀ ਬਹਾਦਰੀ ਅਤੇ ਤਲਵਾਰ ਨਾਲ 
ਰਾਜ ਕਾਇਮ ਕਰ ਲੈਣਾ ਹੀ ਖਾਨਦਾਨ ਦੀ ਉਚਿਆਈ ਅਤੇ ਪ੍ਰਭੁਤਾ ਲਈ ਕਾਫ਼ੀ ਸਨ। 
[ਫਾਜਾਜ, 496] 


ਅਨਿਆਹਏ ਦੂਸ਼ਰਾ 
ਸ਼ਰਦਾਰ ਜੱਸਾ ਸਿੰਘ---ਜਨਮ' ਅਤੇ ਝਾਲਪਨ 


ਵੇਵਾ ਸਿੰਘ ਆਹਲੂਵਾਲੀਏ ਦੇ ਤਿੰਨ ਪੁੱਤਰ ਸਨ---ਗੁਰਬਖਸ਼ ਸਿੰਘ, ਸਦਰ 
ਸਿੰਘ ਅਤੇ ਬਦਰ ਸਿੰਘ । ਬ਼ਦਰ ਸਿੰਘ ਭਾਵੇਂ ਸੀ ਤਾਂ ਸਾਰਿਆਂ ਨਾਲੋਂ ਛੋਟਾ, ਪਰ ਸੁਹੱਪਣ, 
ਦਲੇਰੀ ਅਤੇ ਬਹਾਦੁਰੀ ਵਿਚ ਕਿਸੈ ਨਾਲੋਂ ਘੱਟ ਨਹੀਂ ਸੀ। ਬੜਾ ਸਡੋਲ, ਗਠੀਲਾ ਅਤੇ 
ਲੰਬਾ ਜਵਾਨ ਸੀ । ਇਸ ਨੇ ਆਪਣੇ ਪਿਤਾ ਦੇਵਾ ਸਿੰਘ ਨਾਲ ਕਈ ਵਾਰੀ ਦਸਮ ਪਾਤਸ਼ਾਹ, 
ਗੁਰੂ ਗੋਸ਼ਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਸਨਾ ਅਤੇ ਗੁਰੂ ਸਾਹਿਬ ਦੇ ਹਜੂਰੀ ਸਿੰਘਾਂ ਪਾਸੋ 
ਅੰਮ੍ਰਿਤ ਛਕਿਆਂ ਸੀ । ਸਿੱਖੀ ਸਿਦਕ ਭਰੋਸਾ ਅਤੇ ਧਰਮ ਪ੍ਰੇਮ ਆਪ ਦੀ ਰਗ ਰਗ ਵਿਚ 
ਰਚਿਆ ਹੋਇਆ ਸੀ ਅਤੇ ਸਿੱਖੀ ਜੀਵਨ ਦਾ ਆਪ ਇਕ ਨਮੂਨਾ ਸੀ । 

ਭਾਈ ਬਦਰ ਸਿੰਘੰ'ਦੀ ਸ਼ਾਦੀ ਪਿੰਡ ਹੱਲੋ-ਸਾਸੋ ਦੇ ਸਰਦਾਰ ਬਾਘ ਸਿੰਘ ਦੀ ਭੈਣ 
ਨਾਲ ਹੋਈ । ਇਹ ਬੀਬੀ ਜੀ ਭੀ ਸਿੱਖੀ ਵਿਚ ਬੜੇ ਪਰਪੱਕ ਅਤੇ ਤਿਆਰ ਬਰ ਤਿਆਰ 
ਸਨ। ਆਪ ਗੁਰਮੁਖੀ ਪੜ੍ਹੇ ਹੋਏ ਸਨ ਅਤੇ ਸਿੱਖ ਧਾਰਮਕ ਗ੍ਰੰਥਾਂ ਦੀ ਉਨ੍ਹਾਂ ਨੂੰ ਚੰਗੀ 
ਵਾਕਟ਼ੀ ਸੀ । ਬਹੁਤ ਸਾਰੀ ਗੁਰਬਾਣੀ ਆਪ ਨੂੰ ਜ਼ਬਾਨੀ ਯਾਦ ਸੀ, ਫੇਰ ਭੀ ਗੁਰਬਾਣੀ ਦੀ 
ਪੋਥੀ ਆਪ ਕਿਰਪਾਨ ਦੇ ਗਾਤਰੇ ਨਾਲ ਸਜਾਈ ਰਖਦੇ ਸਨ । ਕੀਰਤਨ ਨਾਲ ਆਪ ਨੂੰ 
ਖਾਸ ਪ੍ਰੇਮ ਸੀ ਅਤੇ ਦੁਤਾਰਾ ਬਹੁਤ ਅੱਛਾ ਵਜਾਉਂਦੇ ਸਨ । ਸਵੇਰੇ ਸ਼ਾਮ ਗੁਰਬਾਣੀ ਦਾ 
ਪਾਠ ਕਰਨਾ ਅਤੇ ਕੀਰਤਨ ਚੋਕੀ ਲਾਉਣਾ ਆਪ ਦਾ ਸਦਾ ਦਾ ਨਿੱਤ ਨੇਮ ਸੀ । ਆਪ ਦਾ 
ਜੀਵਨ ਸਚ ਮੁਚ ਪੁਰਾਤਨ ਸਿੰਘਣੀਆਂ ਦੇ ਜੀਵਨ ਦਾ ਇਕ ਨਮੂਨਾ ਸੀ । ਇਸ ਅਨੁਸਾਰ 
ਹੀ ਉਨ੍ਹਾਂ ਦੇ ਸਪੁੱਤਰ ਜੱਸਾ ਸਿੰਘ ਦਾ ਜੀਵਨ ਬਣਿਆ ਸੀ ਅਤੇ ਇਹ ਹੀ ਨਿਰਮਲ-ਬੁੱਧ 
ਉੱਜਲ-ਦੀਦਾਰ ਅਤੇ ਸਿਦਕਵਾਨ ਮਾਤਾ ਦਾ ਜੀਵਨ ਸੱਚਾ ਸੀ ਜਿਸ ਵਿਚ ਪੰਜਬ ਦੇ 
ਇਕ ਸੱਚੋ ਸਪੂਤ, ਖਾਲਸਾ ਦਲ ਦੇ ਇਕ ਪ੍ਰਮੁੱਖ ਆਗੂ ਅਤੇ ਪੰਥ ਦੇ ਟਿੱਕੇ ਪਾਤਸ਼ਾਹ 
ਸੁਲਤਾਨ-ਉਲ-ਕੋਮ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦਾ ਭਵਿੱਖ ਢਲਿਆ ਸੀ 
ਜਿਸ ਦਾ ਵਰਨਣ ਅਗਲੇ ਪੰਨਿਆਂ ਵਿਚ ਪਾਠਕਾਂ ਦੇ ਪੇਸ਼ ਕੀਤਾ ਜਾ ਰਿਹਾ ਹੈ। 

ਵਿਆਹ ਤੋਂ ਕਾਫੀ ਚਿਰ ਬਾਅਦ ਬਦਰ ਸਿੰਘ ਜੀ ਦੇ ਘਰ ਕੋਈ ਸੰਤਾਨ ਨਹੀਂ ਸੀ 
ਹੋਈ । ਇਸ ਲਈ ਪੜੀ ਪੜਨੀ ਅਰਦਾਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ 
ਵਿਚ ਹਾਜਰ ਹੋਏ ਅਤੇ ਉਨ੍ਹਾਂ ਅਸੀਸ ਦਿੱਤੀ - “ਵਾਹਿਗੁਰੂ ਅਕਾਲ ਪੁਰਖ ਦੀ ਅਰਾਧਨਾ 


ਓ ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਕਰੋ, ਸਾਧ ਸੰਗਤ ਦੀ ਸੇਵਾ ਕਰੋ, ਗੁਰੂ ਨਾਨਕ ਦਾ ਧਿਆਨ ਧਰੋ, ਗੁਰੂ ਅੰਗ ਸੰਗ ਹੈ, 
ਤੁਹਾਡਾ ਪੁੱਤਰ ਗੁਰੂ ਕਾ ਲਾਲ ਹੋਵੋਗਾ”। ਕੁਝ ਸਮਾਂ ਹੋਰ ਪ੍ਰੀਖਿਆ ਵਿਚ ਬੀਤਿਆ । 
ਦਸਮ ਪਾਤਸ਼ਾਹ ਜੋੜੀ ਜੋੜ ਸਮਾ ਗਏ । ਸਮੇਂ ਦੇ ਛੋਰ ਨੇ ਭਾਵੇਂ ਘਰ ਵਿਚ ਅੱਗੇ ਨਾਲੋਂ ਕੁਝ 
ਤੰਗੀ ਵਰਤਾ ਦਿੱਤੀ---ਹੁਣ ਉਹ ਦਿਨ ਆ ਗਏ ਸਨ ਜਦ ਬੰਦਾ ਸਿੰਘ ਅਤੇ ਉਨ੍ਹਾਂ ਦੇ 
ਅੱਠ ਕੁ ਸੋ ਸਾਥੀ ਸਿੰਘਾਂ ਦੀ ਦਿੱਲੀ ਵਿਚ ਸੰਨ 1716 ਨੂੰ ਸ਼ਹੀਦੀ ਤੋਂ ਬਾਅਦ ਖਾਲਸੇ ਪਰ 
ਬਾਦਸ਼ਾਹੀ ਸਖ਼ਤੀ ਦਾ ਝੱਖੜ ਝੁੱਲ ਰਿਹਾ ਸੀ---ਪਰ ਸਿਦਕਵਾਨ ਸਿੰਘ ਡੌਲੇ ਨਹੀਂ। 
ਸੰਮਤ 1775, ਬਸਾਖ ਸੁਦੀ 15 ਪੂਰਣਮਾਸ਼ੀ, 3 ਮਈ ਸੰਨ 1718 ਈਸਵੀ, ਨੂੰ “ਗੁਰੂ 
ਕੇ ਲਾਲ” ਜੱਸਾ ਸਿੰਘ ਦਾ ਜਨਮ ਹੋਇਆ । 

ਇਹ ਉਹ ਸਮਾਂ ਸੀ ਕਿ ਜਦ ਖਾਲਸਾ ਸਖਤੀ ਦੀ ਕੁਠਾਲੀ ਵਿਚੋਂ ਨਿਰੋਲ ਕੁੰਦਨ ਹੋ 
ਕੇ ਨਿਕਲ ਰਿਹਾ ਸੀ ਅਤੇ ਹਰ ਪਾਸੇ ਪੰਥਕ ਪ੍ਰੇਮ ਅਤੇ ਕੁਰਬਾਨੀ ਦੀਆਂ ਲਹਿਰਾਂ ਚਲ 
ਭਹੀਆਂ ਸਨ । ਪੰਥ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਲਈ ਕੁਰਬਾਨ ਹੋ ਚੁੱਕੇ ਸ਼ਹੀਦਾਂ 
ਦੀਆਂ ਰੂਹਾਂ ਗੁਰੂ ਖਾਲਸੇ ਅੰਦਰ ਮੁੜ ਜਨਮ ਲੈ ਕੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ 
ਤਿਆਰੀਆਂ ਕਰ ਰਹੀਆਂ ਸਨ। ਇਹ ਸਮਾਂ ਜਿਥੇ ਖਾਲਸੇ ਲਈ ਸ਼ਹੀਦੀਆਂ ਦਾ ਸਮਾਂ 
ਸੀ, ਉੱਥੇ ਧਰਮ-ਪ੍ਰਾਇਣ ਜਾਨਾਂ ਹੂਲਣ ਵਾਲੇ ਸੂਰਬੀਰ ਸੰਤ-ਸਿਪਾਹੀਆਂ ਦੇ ਜਨਮ ਦਾ 
ਭੀ ਸਮਾਂ ਸੀ। ਇਨ੍ਹਾਂ ਦਿਨਾਂ ਵਿਚ ਹੀ ਪਾਤਸ਼ਾਹ ਰਣਜੀਤ ਸਿੰਘ ਦੇ ਦਾਦਾ ਸਰਦਾਰ 
ਚੜ੍ਹਤ ਸਿੰਘ ਸੁੱਕਰਚੱਕੀਏ ਨੇ ਜਨਮ ਲਿਆ ਅਤੇ ਇਨ੍ਹਾਂ ਦਿਨਾਂ ਵਿਚ ਹੀ ਭੰਗੀ, ਰਾਮਗੜ੍ਹੀਏ 
ਅਤੇ ਕਨ੍ਹੱਈਆ ਮਿਸਲਾਂ ਦੇ ਉੱਘੇ ਮੋਢੀ ਸਰਦਾਰਾਂ ਅਤੇ ਬੇਅੰਤ ਸੂਰਬੀਰ ਸਿੰਘਾਂ ਦਾ 
ਜਨਮ ਹੋਇਆ ਜਿਨ੍ਹਾਂ ਦੇ ਸਿਦਕ ਅਤੇ ਬਾਨੂ-ਬੱਲ ਨੇ ਕੋਮ ਨੂੰ ਅਜਿਹੇ ਸ਼ਿਖੜੈ ਸਮੇਂ 
ਸੁਰਜੀਤ ਰਖਿਆ ਅਤੇ ਆਪਣੇ ਖੂਨ ਨਾਲ ਸਿੰਜ ਕੇ ਇਸ ਫੁਲਵਾੜੀ ਨੂੰ ਹਰਾ ਭਰਾ ਅਤੇ 
ਪ੍ਰੁੱਲਤ ਕੀਤਾ ਜਦ ਕਿ ਵੇਲੇ ਦੀ ਹਕੂਮਤ ਨੇ ਸਿੰਘਾਂ ਦਾ ਖੁਰਾ ਖੋਜ ਮਿਟਾ ਦੇਣ ਲਈ 
ਉਨ੍ਹਾਂ ਦੀ ਕਤਲਾਮ ਦੇ ਹੁਕਮ ਜਾਰੀ ਕੀਤੇ ਹੋਏ ਸਨ ਅਤੇ ਸ਼ਾਹੀਂ ਫੌਜਾਂ ਉਨ੍ਹਾਂ ਦੀ ਭਾਲ 
ਫੜ ਕੇ ਤਸੀਹੇ ਦੇ ਦੇ ਕੇ ਕਤਲ ਕਰਨ ਲਈ ਲਾਹੋਰ ਪਹੁੰਚਾ ਰਹੀਆਂ ਸਨ ।' 





(. ਖਾਲਸੇ ਦੀ ਕਤਲਾਮ ਦਾ ਪਹਿਲਾ ਦੁਕਮ ਸੰਨ 1710 ਦੀ 10 ਦਸੰਬਰ (29 ਸ਼ੱਵਾਲ, ਸੰਨ 4 ਬਹਾਦੂਰ 
ਖਾਹੀ) ਨੂੰ ਬਾਫਸ਼ਾਹ ਬਹਾਝੂਰ ਸ਼ਾਹ ਵੱਲੋਂ ਹੋਇਆ ਸੀ ਕਿ “ਨਾਨਕ ਪ੍ਰਸ਼ਤਾਨ ਫਾਂ ਚਰ ਜਾਂ ਕਿਹ ਬ-ਯਾਬੰਢ 
ਬ-ਕਝਲ ਰਸਾਨੰਢ”--- 

ਕਿ ਨਾਨਕ-ਪੂਸ /ਸਿੱਖ/ ਜਿੱਚੋ ਕਿਧਰ ਭੰ ਉਲਣ, ਕਤਲ ਕਰ ਇਿੱਤੇਂ ਜਾਣ / 

ਇਹ ਹੁਕਮ ਮੁੜ ਬਾਦਸ਼ਾਹ ਫ਼ਰੁਖਸੀਅਰ ਨੇ ਆਪਣੋ ਸਮੈਂ (ਸੰਨ 1713-1718) ਬੰਦਾ ਸਿੰਘ ਵੇ ਜੂਨ 
1716 ਦੇ ਕਤਲ ਤੋਂ ਬਾਦ ਦੁਰਰਾਇਆ ਜਿਵੈ ਕਿ ਮਿਫੜਾਹ-ਉ-ਤਵਾਰ਼ੀਜ਼ (ਪੰਨਾਂ 398) ਵਿਚੇ ਲਿਖਿਆ 
ਹੋਇਆ ਹੈ ਕਿ “ਬਾਦ ਕਤਲਿ ਉਂ ਹੁਕਮ ਸ਼ੁਦ ਕਿ ਹਰ ਜਾ ਈਂ ਫਿਰਕਾ ਰਾ ਯਾਬੰਦ ਸੇ ਤਅੱਮਲ ਬਿ-ਕੁਸ਼ੰਦ”--- 

ਇਸ (#ੱਟਾ ਸੰਘ? ਦੇ ਕਤਲ ਤੋਂ ਬਾਦ ਹੂਕਮ ਹੋਂ /ਗਿਆ ਕਿ ਪੰਥ ਦੋ ਲੋਕ ਸਕੋ ਤਾਂ ਲੱਭਣ ਸੈਨਾਂ ਪੁਡ 
#ਿਛਿ ਏ ਆਰ ਦੱਤੋਂ ਸ਼ਾਣ / 


ਸਰਦਾਰ ਜੱਸਾ ਸਿੰਘ---ਜਨਮ ਅੜੇ ਬਾਲਪਨ 7 

ਜੱਸਾ ਸਿੰਘ ਦੇ ਜਨਮ ਅਤੇ ਬਾਲ-ਅਵਸਥਾ ਦੇ ਦਿਨਾਂ ਵਿਚ ਸਿੰਘਾਂ ਉੱਤੇ ਹੋ ਰਹੇ 
ਰਾਜਸੀ ਅੱਤਿਆਚਾਰ ਅਤੇ ਉਨ੍ਹਾਂ ਦੇ ਖਿੜੇ-ਮੱਥੇ ਹਸੂੰ ਹਸੂੰ ਕਰਦੇ ਸ਼ਹੀਦੀਆਂ ਪ੍ਰਾਪਤ 
ਕਰਨ ਦੀਆਂ ਵਾਰਤਾਵਾਂ ਹਰ ਪਾਸੇ ਹੋ ਰਹੀਆਂ ਸਨ, ਅਤੇ ਗੁਰੂ ਕੇ ਸਿੰਘ ਜਿਥੇ ਕਿਧਰੇ ਭੀ 
ਸਨ ਇਸ ਨੂੰ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨ ਰਹੋ ਸਨ । 

ਮਾਤਾ ਨੇ ਜੱਸਾ ਸਿੰਘ ਨੂੰ ਛੋਟੀ ਉਮਰ ਵਿਚ ਹੀ ਗੁਰਬਾਣੀ ਅਤੇ ਕੀਰਤਨ ਦੀ 
ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਤੀਖਣ ਬੁਧ ਨੂੰ ਦੇਖ ਕੇ ਮਾਤਾ ਪਿਤਾ ਦੋਨੋਂ 
ਬੜੇ ਅਸਜ਼ਰਜ ਹੋ ਰਹੇ ਸਨ ਅਤੇ ਪਤਾ ਨਹੀਂ ਉਨ੍ਹਾਂ ਦੋ ਮਨ ਵਿਜ਼ ਕੀਂ ਕੀ ਵਿਚਾਰ ਉਠ 
ਰਹੇ ਸਨ ਕਿ ਅਚਾਨਕ ਹੰ ਸੰਮਤ 1779 ਵਿਚ ਜੱਸਾ ਸਿੰਘ ਦੇ ਪਿਤਾ ਬਦਰ ਸਿੰਘ ਜੀ 
ਚੜ੍ਹਾਈ ਕਰ ਗਏ । ਮਾਤਾ ਜੀ ਵਾਸਤੇ ਇਹ ਸਮਾਂ ਖੜਾ ਕਰੜਾ ਸੀ । ਇਕ ਪਾਸੇ ਤਾਂ ਪਤੀ 
ਦਾ ਸਾਇਆ ਸਿਰ ਤੋਂ ਉਠ ਗਿਆ, ਦੂਸਰੇ ਸਰਕਾਰ ਸਿੰਘਾਂ ਦੇ ਲਹੂ ਦੀ ਤਿਹਾਈ ਹੋ ਹੀ 
ਸੀ । ਪਰ ਮਾਤਾ ਜੀ ਘਬਰਾਏ ਨਹੀਂ । ਉਨ੍ਹਾਂ ਨੇ ਪਤੀ ਦਾ ਅਕਾਲ ਚਲਾਣਾ ਵਾਹਿਗੁਰੂ ਦੇ 
ਭਾਣੇ ਵਿਚ ਪਰਵਾਨ ਕੀਤਾ ਅਤੇ ਉਂਸ ਦੀ ਰਜਾ ਅਤੇ ਯਾਦ ਵਿਚ ਦਿਨ ਬਤੀਤ ਕਰਨ 
ਲੱਗੇ । 

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਮਾਤਾ ਸੁੰਦਰੀ ਜੀ 
ਦਿੱਲੀ ਵਿਚ ਨਿਵਾਸ ਕਰ ਰਹੇ ਸਨ । ਇਥੇ ਹੀ ਸਿੱਖ ਸੰਗਤਾਂ ਉਨ੍ਹਾਂ ਦੇ ਦਰਸ਼ਨ ਲਈ 
ਹਾਜਰ ਹੋਇਆ ਕਰਦੀਆਂ ਸਨ । ਜੱਸਾ ਸਿੰਘ ਦੇ ਜਨਮ ਤੋਂ ਬਾਅਦ ਇਨ੍ਹਾਂ ਦੀ ਮਾਤਾਂ ਨੂੰ 
ਓਥੇ ਦਰਸ਼ਨ ਲਈ ਜਾਣ ਦਾ ਅਵਸਰ ਪ੍ਰਾਪਤ ਨਹੀਂ ਸੀ ਹੋਇਆ । ਕੁਝ ਸੰਗਤਾਂ ਦੀ 
ਦਿਲੀ ਵੱਲ ਤਿਆਰੀ ਦੀ ਖਬਰ ਸੁਣ ਕੇ ਇਹ ਭੀ ਤਿਆਰ ਹੋ ਪਏ । ਇਹ ਗੱਲ ਸੰਮੜ 
1780 ਬਿ., ਸੰਨ 1723 ਈ., ਦੀ ਹੈ । ਦਿੱਲੀ ਪਹੁੰਚ ਕੇ ਇਨ੍ਹਾਂ ਨੇ ਮਾਤਾ ਸੁੰਦਰੀ ਜੀ ਦੀ 
ਇਤਨੀ ਸੈਵਾ ਕੀਤੀ ਕਿ ਉਹ ਇਨ੍ਹਾਂ ਪਰ ਬਹੁਤ ਹੀ ਪ੍ਰਸੰਨ ਹੋਏ । ਇਨ੍ਹਾਂ ਦੇ ਸੁਰੀਲੇ 
ਕੀਰਤਨ ਅੜੇ ਗੁਰਬਾਣੀ ਦੇ ਪ੍ਰੇਮ ਨੇ ਮਾਤਾ ਜੀ ਦੇ ਦਿਲ ਤੇ ਇਤਨਾਂ ਡੂੰਘਾ ਅਸਰ ਕੀਤਾ 
ਕਿ ਉਨ੍ਹਾਂ ਨੇ ਇਨ੍ਹਾਂ ਨੂੰ ਆਪਣੇ ਪਾਸ ਹੀ ਟਿਕਾ ਲਿਆ । ਇੱਥੈ ਹੀ ਇਹ ਆਪਣੇ ਨਿਤ- 
ਨੋਮ ਅਨੁਸਾਰ ਹਰ ਰੋਜ ਸਵੇਰੇ ਸ਼ਾਮ ਪਾਠ ਪਿੱਛੋਂ ਸ਼ਬਦ ਚੌਂਕੀ ਦੁਆਰਾ ਸੰਗਤਾਂ ਨੂੰ ਨਿਹਾਲ 
ਕਰਦੇ ਅਤੇ ਉਨ੍ਹਾਂ ਦੇ ਮਨਾਂ ਨੂੰ ਗੁਰੂ ਮਹਾਰਾਜ ਦੀ ਸਿੱਖਿਆ ਵੱਲ ਪ੍ਰੇਰਦੇ । ਜੱਸਾ ਸਿੰਘ ਭੀ 
ਉਨ੍ਹਾਂ ਦੇ ਨਾਲ ਹੀ ਸ਼ਬਦ ਪੜ੍ਹਦਾ । ਇਨ੍ਹਾਂ ਦੋਹਾਂ ਦਾ ਕੀਰਤਨ ਕੇਵਲ ਮਾਤਾ ਸੁੰਦਰੀ ਜੀ ਨੂੰ 
ਹੀ ਪ੍ਰਸੰਨ ਨਹੀਂ ਸੀ ਕਰਦਾ, ਬਲਕਿ ਸਰਬੜ ਸੰਗਤਾਂ ਹੀ ਗਦ ਗਦ ਹੁੰਦੀਆਂ ਸਨ । 

ਮਾਤਾ ਸੁੰਦਰੀ ਜੀ ਜੱਸਾ ਸਿੰਘ ਨੂੰ ਖ਼ਾਸ ਕਰਕੇ ਬਹੁਤ ਪਿਆਰ ਕਰਦੇ ਸਨ ਅਤੇ 
ਅਵਸਥਾ ਵਿਚ ਇਸ ਦੀ ਧਾਰਮਕ ਪਰਪੱਕਤਾ ਅਤੇ ਗੁਰਬਾਣੀ ਲਈ ਪ੍ਰੇਮ ਫੇਖ ਕੇ ਬਹੁਤ 
ਅਸੀਸਾਂ ਦਿਆ ਕਰਦੇ ਸਨ। ਇਸ ਤਰ੍ਹਾਂ ਕੋਈ ਸਤ ਕੁ ਵਰ੍ਹੇ ਜੱਸਾ ਸਿੰਘ ਅਤੇ ਉਨ੍ਹਾਂ ਦੀ 
ਮਾਤਾ ਦਿੱਲੀ ਮਾਤਾ ਸੁੰਦਰੀ ਜੀਂ ਦੀ ਸੇਵਾ ਵਿਚ ਰਹੇ । ਇਸ ਅਰਸੇ ਵਿਚ ਜੱਸਾ ਸਿੰਘ ਦੀ 





ਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ 

ਉਮਰ ਬਾਰਾਂ ਕੂ ਵਰ੍ਹੇ ਦੀ ਹੋ ਗਈ । ਦਿੱਲੀ ਵਿਚ ਮਾੜਾ ਜੀ ਦੇ ਪਾਸ ਰਹਿ ਕੇ ਇਸ ਨੇ 
ਕੇਵਲ ਸਿੱਖ ਧਾਰਮਕ ਅਤੇ ਇਤਿਹਾਸਕ ਪੁਸਤਕਾਂ ਹੀ ਨਹੀਂ ਸੀ ਪੜ੍ਹੀਆਂ, ਬਲਕਿ 
ਮਥਤਬ ਵਿਚ ਜਾ ਕੇ ਫ਼ਾਰਸੀ ਭੀ ਚੋਖੀ ਪੜ੍ਹ ਲਈ । ਦਿੱਲੀ ਸ਼ਹਿਰ ਦੀ ਬੋਲੀ ਚੂੰਕਿ 
ਹਿੰਦੁਸਤਾਨੀ ਸੀ ਅਤੇ ਸਾਰਾ ਚੁਗਿਰਦਾ ਇਹੋ ਬੋਲੀ ਬੋਲਦਾ ਸੀ, ਇਸ ਲਈ ਉਨ੍ਹਾਂ ਦੀ 
ਸ਼ੋਲੀ ਭੀ ਹਿੰਦੁਸਤਾਨੀ ਹੀ ਹੋ ਗਈ ਅਤੇ ਇਸ ਦਾ ਅਸਰ ਵੱਡੀ ਉਮਰ ਤਕ ਉਨ੍ਹਾਂ ਦੀ 
ਬੋਲ ਚਾਲ ਵਿਚ ਰਿਹਾ । 

ਦਾ ਸਾਰਾ ਪ੍ਰੇਮ ਭੀ ਆਪਣੇ ਭਾਣਜੇ ਜੱਸਾ ਸਿੰਘ ਨਾਲ ਹੀ ਸੀ । ਕਿਹਾ ਜਾਂਦਾ ਹੈ ਕਿ ਦੋ ਕੁ 
ਵਾਰੀ ਜਦ ਉਹ ਆਪਣੀ ਭੈਣ (ਜੱਸਾ ਸਿੰਘ ਦੀ ਮਾਤਾ) ਨੂੰ ਮਿਲਣ ਦਿੱਲੀ ਗਏ ਤਾਂ ਉਨ੍ਹਾਂ 
ਨੇ ਇਨ੍ਹਾਂ ਨੂੰ ਵੜਨ ਚਲਣ ਲਈ ਕਿਹਾ । ਪਰ ਦੂਸਰੇ ਪਾਸੇ ਮਾਤਾ ਸੁੰਦਰੀ ਜੀ ਇਨ੍ਹਾਂ ਨਾਲ 
ਬਹੁਤ ਪਿਆਰ ਕਰਦੇ ਸਨ ਅਤੇ ਇਨ੍ਹਾਂ ਨੂੰ ਦਿੱਲੀ ਹੀਂ ਟਿਕੇ ਰਹਿਣ ਲਈ ਜੋਰ ਦਿੰਦੇ ਸਨ । 
ਦੇਸ਼ ਦੀ ਹਾਲਤ ਭੀ ਖਾਲਸੇ ਲਈ ਇਸ ਵੇਲੇ ਬਹੁਤ ਬਿਖੜੀ ਸੀ। ਇਸ ਲਈ ਜੱਸਾ ਸਿੰਘ 
ਅਤੇ ਉਨ੍ਹਾਂ ਦੀ ਮਾਤਾ ਛੇ ਸੱਤ ਸਾਲ ਉਥੇ ਟਿਕੇ ਰਹੇ । ਜਿਸ ਬਾਲਕ ਨੂੰ ਮਾਤਾ ਸੁੰਦਰੀ ਜੀ 
ਨੇ ਇਤਨਾ ਸਮਾਂ ਪੁੱਤਰ ਵਾਂਗ ਪਾਲਿਆ ਪੋਸਿਆ ਸੀ ਅਤੇ ਜੋ 'ਪੜ੍ਰੈਲਾ ਮਾਤਾ ਜੀ ਦਾ 
ਇਹ ਪੰਥ ਮਾਹਿ ਬਿਦਤਾਯੋ” , ਉਸ ਨੂੰ ਬਿਫੋੜਨਾ ਕੋਈ ਸੋਖੀ ਗੱਲ ਨਹੀਂ ਸੀ । ਪਰ ਆਖਰ 
ਸੰਮਤ 1786 ਬਿ., ਸੰਨ 1729 ਈ. ਵਿਚ ਜਦ ਸਰਦਾਰ ਬਾਘ ਸਿੰਘ ਦਿੱਲੀ ਗਏ ਤਾਂ 
ਉਨ੍ਹਾਂ ਨੇ ਬੜੀ ਅਧੀਨਗੀ ਨਾਲ ਮਾਤਾ ਜੀ ਪਾਸੋਂ ਆਪਣੀ ਭੈਣ ਅਤੇ ਭਾਣਜੇ ਲਈ ਵਤਨ 
ਜਾਣ ਦੀ ਆਰਿਆ ਮੰਗੀ। ਇਸ ਵਾਰ ਭੀ ਮਾਤਾ ਜੀ ਉਨ੍ਹਾਂ ਨੂੰ ਬਿਛੋੜਨਾ ਨਹੀਂ ਸੀ 
ਚਾਹੁੰਦੇ, ਪਰ ਸਰਦਾਰ ਬਾਘ ਸਿੰਘ ਜੀ ਦੇ ਬਹੁਤਾ ਖਹਿੜੇ ਪੈ ਜਾਣ ਕਰਕੇ ਉਨ੍ਹਾਂ ਨੇ ਜੱਸਾ 
ਸਿੰਘ ਅਤੇ ਉਨ੍ਹਾਂ ਦੀ ਮਾਤਾ ਨੂੰ ਪੰਜਾਬ ਜਾਣ ਦੀ ਛੁੱਟੀ ਦੇ ਦਿੱਤੀ । ਤੁਰਨ ਵੇਲੇ ਮਾਤਾ 
ਸੁੰਦਰੀਂ ਜੀ ਨੇ ਸਰਦਾਰ ਬਾਘ ਸਿੰਘ ਅਤੇ ਉਨ੍ਹਾਂ ਦੀ ਭੈਣ ਨੂੰ ਸਿੱਖੀ ਸਿਦਕ ਦਾ ਉਪਦੇਸ 
ਕਮਾਨ, ਤੀਰਾਂ ਦਾ ਭੱਥਾ, ਪੁਸ਼ਾਕਾਂ ਅਤੇ ਇਕ ਚਾਂਦੀ ਦੀ ਚੋਬ (ਅਸਾ-ਆਸਾ) ਬਖਸ਼ ਕੇ 
ਅਸੀਸ ਦਿੱਤੀ : “ਤੇਰੇ ਔਰ ਤੇਰੀ ਸੰਤਾਨ ਆਰੀ ਆਸਿਆਂ ਵਾਲੇ (ਚੋਬਦਾਰ) ਚਲਿਆ 
ਕਰਨਗੇ” । ਅਕਾਲਪੁਰਖ ਦੀ ਮੋਹਰ ਨਾਲ ਮਾਤਾ ਜੀ ਦੇ ਇਹ ਵਾਕ ਅੱਖਰੋ ਅੱਖਰ ਪੂਰੇ 
ਰੋਏ। 











ਅਹਿਆਹਇ ਤੀਸਰਾ 
ਸ਼ਰਦਾਰ ਕਪੂਰ /ਸੈਂਘ ਦਾ ਸੇਵਾ ਵਿਚ 





ਦਿੱਲੀ ਤੋਂ ਜੱਸਾ ਸਿੰਘ ਅਤੇ ਉਨ੍ਹਾਂ ਦੀ ਮਾੜਾ ਸਰਦਾਰ ਬਾਘ ਸਿੰਘ ਜੀ ਨਾਲ 
ਜਾਲੰਧਰ ਆ ਗ਼ਏ । ਲਾਹੋਰ ਦੇ ਇਰਦ ਗਿਰਦ ਗਸ਼ਤੀ ਫੋਜਾਂ ਦੇ ਮਜ਼ਾਏ ਹੋਏ ਊਧਮ ਦੇ 
ਕਾਰਣ ਸਰਦਾਰ ਬਾਘ ਸਿੰਘ ਆਪਣੇ ਪਿੰਡ ਜ਼ੱਲੋ ਤੋਂ ਉਠ ਕੇ ਜਾਲੰਧਰ ਆ ਟਿਕੇ ਹੋਏ 
ਸਨ । ਜੱਸਾ ਸਿੰਘ ਅਤੇ ਉਸ ਦੀ ਮਾੜਾ ਭੀ ਇਥੈ ਹੀ ਰਹਿਣ ਲੱਗ ਪਏ । ਇਨ੍ਹੀਂ ਦਿਨੀਂ 
ਸਰਦਾਰ ਕਪੂਫ ਸਿੰਘ ਅਤੇ ਖਾਲਸਾ ਦਲ ਨੌ ਕਰਤਾਜ਼ ਪੁਰ ਦੀ ਜੂਹ ਵਿਚ ਡੇਰੇ ਲਾਏ ਹੋਏ 
ਸਨ ਜਿਥੇ ਸਰਦਾਰ ਬਾਘ ਸਿੰਘ ਕਈ ਵਾਰੀ ਉਨ੍ਹਾਂ ਨੂੰ ਮਿਲਦੇ ਰਹਿੰਦੇ ਸਨ । ਇਕ 
ਗੁਰਪੁਰਬ ਦੇ ਮੋਕੇ ਤੇ ਜਦ ਇਹ ਜੱਥੇਦਾਰ ਕਪੂਰ ਸਿੰਘ ਨੂੰ ਮਿਲਣ ਗਏ ਤਾਂ ਜੱਸਾ ਸਿੰਘ 
ਅਤੇ ਉਸ ਦੀ ਮਾਤਾ ਭੀ ਨਾਲ ਹੀ ਗਏ । ਸਵੇਂਰੇ ਅੰਮ੍ਰਿਤ ਵੇਲੇ ਇਨ੍ਹਾਂ ਨੇ ਖਾਲਸੇ ਦੇ 
ਦੀਵਾਨ ਵਿਚ ਆਸਾਂ ਦੀ ਵਾਰ ਲਾਈ । ਮਾੜਾ ਜੀ ਦੇ ਗੁਰਬਾਣੀ-ਪੇਰੇਮ, ਵਿਦਵਤਾ ਅਤੇ 
ਸੁਰੀਲੀ ਆਵਾਜ਼, ਅਤੇ ਜੱਸਾ ਸਿੰਘ ਦੇ ਸ਼ਬਦ-ਕੀਰਤਨ ਤੋਂ ਸਰਦਾਰ ਕਪੂਰ ਸਿੰਘ ਅਤੇ 
ਦੂਸਰੇ ਖਾਲਸਾ ਮੁਖੀਏ ਇਤਨੇ ਪ੍ਰਸੰਨ ਹੋਏ ਕਿ ਉਨ੍ਹਾਂ ਨੇ ਇਨ੍ਹਾਂ ਨੂੰ ਇਕ ਮਹੀਨਾ ਉੱਥੇ ਹੀਂ 
ਠਹਿਰਾ ਲਿਆ । ਜੱਸਾ ਸਿੰਘ ਦੇ ਰੰਗ ਢੰਗ, ਸੀਲ ਸੁਭਾਉ, ਸਿੱਖੀ ਸਿਦਕ ਅਤੇ ਸੇਵਾ 
ਭਾਵ ਨੇ ਨਵਾਬ ਸਾਹਿਬ ਦੇ ਦਿਲ ਤੇ ਅਜਿਹਾ ਅਸਰ ਕੀਤਾ ਕਿ ਉਨ੍ਹਾਂ ਨੇ ਇਸ ਦੀ ਮਾੜਾ 
ਅਤੇ ਸਰਦਾਰ ਬਾਘ ਸਿੰਘ ਨੂੰ ਕਿਹਾ ਕਿ ਜੱਸਾ ਸਿੰਘ ਨੂੰ ਸਾਡੇ ਕੋਲ ਹੀ ਰਹਿਣ ਦਿਓ । 

ਸਰਦਾਰ ਕਪੂਰ ਸਿੰਘ ਇਸ ਵੇਲੇ ਪੰਥ ਦੇ ਮੁਖੀ ਸਰਦਾਰਾਂ ਵਿਚੋਂ ਸਨ । ਇਨ੍ਹਾਂ ਦੇ 
ਸਿੱਖੀ ਜੀਵਨ ਕਠਕੈ ਇਨ੍ਹਾਂ ਦੀ ਬੜੀ ਮਾਨ-ਪ੍ਰਤਿਸ਼ਠਾ ਸੀ। ਇਹ ਕਹਿਣੀ ਦੇ ਪੂਰੇ ਅਤੇ 
ਕਰਨੀ ਦੇ ਸੂਰੇ ਸਨ । ਜਿਥੇ ਇਹ ਅਤਿ ਦਰਜੇ ਦੇ ਦਲੋਰ ਅਤੇ ਸੂਰਬੀਰ ਸਨ ਉਥੇ ਇਨ੍ਹਾਂ 
ਦਾ ਬਹੁਤ ਸਾਰਾ ਸਮਾਂ ਭਜਨ ਬੰਦਗੀ ਵਿਚ ਗੁਜਰਦਾ ਸੀ ਅਤੇ ਰਣਭੂਮੀ ਵਿਚ ਭੀ ਇਹ 
ਹਰ ਵੈਲੇ ਵਾਹਿਗੁਰੂ ਦਾ ਉਚਾਰਣ ਕਰਦੇ ਰਰਿੰਦੇ ਸਨ। ਆਪ ਸੱਚ ਮੁੱਚ ਹੀ ਇਕ 
ਸਰਬ-ਕਲਾਂ ਸੰਪੂਰਨ ਖਾਲਸੇ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਮਹਾਵਾਕ ਨੂੰ 
ਪੂਰੀ ਤਰ੍ਹਾਂ ਕਮਾ ਰਹੇ ਸਨ ਕਿ : “ਧੰਨ ਜੀਓ ਕਿਹ ਕੇ ਜਗ ਮੋ, ਮੁਖ ਤੇ ਹਰਿ ਝਿਤ ਮੈ ਜੁਧ 
ਬਿਚਾਰੈ”। ਇਹ ਉਹੀ ਤਿਆਗੀ ਮਹਾਪੁਰਖ ਸੀ ਜਿਸ ਨੇ ਸੰਮਤ 1790 ਬਿ , ਸੰਨ 
1733 ਈ., ਵਿਚ ਸਰਕਾਰ ਵੱਲੋਂ ਆਈ ਨਵਾਬੀ ਲਿਖਤ ਖਾਲਸੇ ਵੱਲੋਂ ਦੀਵਾਨ ਵਿਚ 











10 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਦਿੱਤੇ ਜਾਣ ਪਰ ਹੱਥ ਜੋੜ ਕੇ ਬੇਨਤੀ ਕੀਤੀ ਸੀ : “ਗੁਰੂ ਰੂਪ ਖਾਲਸੇ ਵੱਲੋਂ ਦਿੱਤੀ ਖਿਲਤ 
ਤਾਂ ਮੈ ਲੈਣੋਂ ਨਾਂਹ ਨਹੀਂ ਕਰ ਸਕਦਾ, ਪਰ ਮੇਰੇ ਪਾਸੋਂ ਖਾਲਸੇ ਦੀ ਪੱਖੇ, ਲੰਗਰ ਆਦਿ ਦੀ 
ਨੂੰ ਖਾਲਸੇ ਦੇ ਵੱਡੇ ਵੱਡੇ ਆਗੂ ਉਸ ਸਮੇਂ ਆਪਣੇ ਧੰਨ-ਭਾਗ ਸਮਝਦੇ ਸਨ। ਸਰਦਾਰ 
ਬਾਘ ਸਿੰਘ ਅਤੇ ਉਨ੍ਹਾਂ ਦੀ ਭੈਣ ਨਵਾਬ ਕਪੂਰ ਜਿੰਘ ਜੀ ਦੇ ਬਚਨ ਕਿਵੇਂ ਮੋੜ ਸਕਦੇ 
ਸਨ? ਉਨ੍ਹਾਂ ਨੋ ਬੜੀ ਨਿਮ੍ਰਤਾ ਨਾਲ ਦੀਵਾਨ ਵਿਚ ਹੱਥ ਜੋੜ ਕੈ ਨਵਾਬ ਸਾਹਿਬ ਪਾਸ 
ਬੇਨਤੀ ਕੀਤੀ ਕਿ ਅਸੀਂ ਇਹ ਬੱਚਾ ਆਪ ਦੀ ਝੋਲੀ ਪਾਉਂਦੇ ਹਾਂ, ਇਹ ਹੁਣ ਤੁਹਾਡਾ 
ਪੁੜ੍ਰੈਲਾ ਹੋਇਆ । ਬੱਸ ਫੇਰ ਕੀ ਸੀ। ਖਾਲਸੇ ਨੇ ਝੱਟ “ਸਤਿ ਸ੍ਰੀ ਅਕਾਲ” ਦਾ ਜੈਕਾਰਾ 
ਗਜਾ ਦਿੱਤਾ ਅਤੇ ਸਤਿਗੁਰੂ ਦੇ ਹਜ਼ੂਰ ਅਰਦਾਸਾ ਸੋਧ ਦਿੱਤਾ । ਇਸ ਦਿਨ ਤੋਂ ਜੱਸਾ ਸਿੰਘ 
ਨਵਾਬ ਕਪੂਰ ਸਿੰਘ ਜੀ ਦਾ ਧਰਮ-ਪਤ੍ਰ ਪਰਸਿੱਧ ਹੋਇਆ । 

ਜੱਸਾ ਸਿੰਘ ਬੜੇ ਭਾਗਾਂ ਵਾਲਾ ਨੌਜਵਾਨ ਸੀ ਜਿਸ ਨੂੰ ਵਾਹਿਗੁਰੂ ਅਕਾਲ ਪੁਰਖ ਨੇ 
ਇਕ ਮਹਾਨ-ਆਤਮਾ ਮਾਤਾ ਬਖਸ਼ੀ ਜਿਸ ਨੇ ਉਸ ਦੇ ਜੀਵਨ ਨੂੰ ਗੁਰਸਿਖੀ ਦੇ ਢਾਂਚੇ ਵਿਚ 
ਢਾਲਿਆਂ । ਉਸ ਦੇ ਉਪਰੰਤ ਉਸ ਨੂੰ ਮਾਤਾ ਸੁੰਦਰੀ ਜੀ ਦੇ ਚਰਨਾਂ ਵਿਚ ਰਹਿ ਕੇ ਸੇਵਾ- 
ਭਰਪੂਰ ਜੀਵਨ ਬਣਾਉਣ ਦਾ ਅਵਸਰ ਮਿਲਿਆ। ਹੁਣ ਉਸ ਨੂੰ ਇਕ ਪੁਰਣ ਸਿੰਘ ਅਤੇ 
ਗੁਰੂ ਕਾ ਖਾਲਸਾ ਬਠ ਕੇ ਕੋਮ ਅਤੇ ਦੋਸ਼ ਦੀ ਸੇਵਾ ਲਈ ਨਿਤਰਨ ਵਾਸੜੇ ਸਰਦਾਰ ਕਪੂਰ 
ਸਿੰਘ ਵਰਗੇ ਮਹਾਪੁਰਖ ਦੀ ਸੰਗਤ ਪ੍ਰਾਪਤ ਹੋ ਗਈ । 

ਜੱਸਾ ਸਿੰਘ ਦੀ ਰਹਿਤ ਬਹਿਤ ਸਰਦਾਰ ਕਪੂਰ ਸਿੰਘ ਨੂੰ ਬਹੁਤ ਹੀ ਪਸੰਦ ਆਈ । 
ਕੁਝ ਸਮਾਂ ਪਾ ਕੇ ਇਨ੍ਹਾਂ ਨੇ ਪੰਜ ਪਿਆਰਿਆਂ ਵਿਚ ਆਪ ਸ਼ਾਮਲ ਹੋ ਕੇ ਜੱਸਾ ਸਿੰਘ ਨੂੰ ਖੰਡੇ 
ਦਾ ਅੰਮ੍ਰਿਤ ਛਕਾਇਆ ਅਤੇ ਖਾਲਸੇ ਦੀ ਰਹਿਤ ਦਾ ਉਪਦੇਸ਼ ਦਿੱਤਾ । ਖੰਡੇ ਦੇ ਅੰਮ੍ਰਿਤ 
ਅਤੇ ਕਪੂਰ ਸਿੰਘ ਦੀ ਸਿੱਖਿਆ ਨੇ ਉਸ ਪਰ ਸੋਨੇ ਉੱਤੇ ਸੁਹਾਗੇ ਦਾ ਕੰਮ ਦਿੱਤਾ । ਕੁੰਦਨ 
ਤਾਂ ਉਹ ਅੱਗੇ ਹੀ ਸੀ । ਹੁਣ ਅੰਮ੍ਰਿਤ ਦੀ ਪੁੱਠ ਨੇ ਉਸ ਨੂੰ ਪਾਰਸ ਬਣਾ ਦਿੱਤਾ । ਜਿੱਥੇ ਅੱਗੇ 
ਉਹ ਗੁਰਬਾਣੀ ਦੇ ਸਰੂਰ ਵਿਚ ਹਰ ਵੇਲੇ ਉਸੇ ਦਾ ਗਾਇਨ ਕਰਦਾ ਸੀ, ਹੁਣ ਚੜ੍ਹਦੀ 
ਜਵਾਨੀ ਵਿੱਚ ਖਾਲਸਈ ਜੋਸ਼ ਉਸ ਦੇ ਮਨ-ਸਮੁੰਦਰ ਵਿਚ ਛੱਲਾਂ ਮਾਰਨ ਲੱਗ ਪਿਆ ਅਤੇ 
ਉਹ ਹਰ ਸੇਵਾ ਵਿਚ ਅੱਗੇ ਵਧ ਕੇ ਹਿੱਸਾ ਲੈਣ ਲੱਗ ਪਿਆ। 

ਖਾਲਸੇ ਦੇ ਦੀਵਾਨਾਂ ਵਿਚ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਨਾਂ, ਪੱਖਾਂ ਝੱਲਣਾ, 
ਲੰਗਰ ਵਿਚ ਬਰਤਨ ਸਾਫ਼ ਕਰਨੇ ਅਤੇ ਸਵੇਰੇ ਸ਼ਾਮ ਗੁਰਬਾਣੀ ਦੇ ਪਾਠ ਅਤੇ 
ਸ਼ਬਦ-ਕੀਰਤਨ ਵਿਚ ਸਾਰਿਆਂ ਨਾਲੋਂ ਅੱਗੇ ਅੱਗੇ ਹੋਣਾ ਇਸ ਨੋਜਵਾਨ ਦੇ ਖ਼ਾਸ ਗੁਣ 
ਸਨ ਜਿਨ੍ਹਾਂ ਨੇ ਇਸ ਨੂੰ ਸਰਦਾਰ ਕਪੂਰ ਸਿੰਘ ਅਤੇ ਦੂਸਰੇ ਸਰਦਾਰਾਂ ਦੀਆਂ ਅੱਖਾਂ ਵਿਚ 
ਬਹੁਤ ਉੱਚਾ ਕਰ ਦਿੱਤਾ। ਇਸ ਤੋਂ ਬਿਨਾਂ ਕਪੂਰ ਸਿੰਘ ਜੀ ਦੀ ਆਪਣੀ ਕੋਈ ਸੰਤਾਨ 
ਨਹੀਂ ਸੀ ਅਤੇ ਜੱਸਾ ਸਿੰਘ ਦੀ ਮਾਤਾ ਅਤੇ ਮਾਮਾ ਜੀ ਨੇ ਉਸ ਦੀ ਬਾਂਹ ਉਨ੍ਹਾਂ ਨੂੰ ਫੜਾਂ 
ਦਿੱਤੀ ਸੀ, ਇਸ ਲਈ ਇਹ ਉਸ ਨੂੰ ਆਪਣੇ ਪੁੱਤਰ ਵਾਂਝੂ ਹੀ ਜਾਣਦੇ ਅਤੇ ਉਸ ਦੀ 


ਸਰਦਾਰ ਕਪੂਰ ਸਿੰਘ ਦੀ ਸੋਵਾ ਵਿਚ 1। 

ਦੇਖ ਭਾਲ ਕਰਦੇ ਸਨ । 

ਛੇਤੀ ਹੀ ਬਾਅਦ ਜੱਥੇਦਾਰ ਦੀ ਇੱਛਾ ਅਨੁਸਾਰ ਸ਼ਸਤਰ-ਵਿੱਦਿਆ ਦੇ ਵੱਡੇ ਵੱਡੇ 
ਮਾਹਿਰਾਂ ਨੇ ਜੱਸਾ ਸਿੰਘ ਨੂੰ ਘੋੜ-ਸਵਾਰੀ, ਤਲਵਾਰ ਦੇ ਕਰਤਬ, ਨੇਜ਼ਾ ਬਾਜ਼ੀ ਅਤੇ ਤੀਰ 
ਕਮਾਨ ਆਦਿ ਦੀ ਵਰਤੋਂ ਦੀ ਸਿਖਿਆ ਦੇਣੀ ਸ਼ੁਰੂ ਕਰ ਦਿੱਤੀ । ਇਸ ਦੇ ਨਾਲੋ ਨਾਲ 
ਕਪੂਰ ਸਿੰਘ ਜੀ ਨੇ ਖਾਲਮੇ ਦੇ ਘੋੜਿਆਂ ਨੂੰ ਦਾਣਾ ਵੰਡਣ ਦੀ ਸੇਵਾ ਭੀ ਉਸ ਨੂੰ ਸੋਂਪ ਦਿੱਤੀ 
ਜਿਸ ਨੂੰ ਉਹ ਬੜੇ ਪ੍ਰੇਮ ਨਾਲ ਨਿਭਾਉਣ ਲੱਗਾ । 

ਇਨ੍ਹਾਂ ਦਿਨਾਂ ਦੀ ਗੱਲ ਹੈ ਕਿ ਇਕ ਰਾਤ ਦੇ ਸਮੇਂ ਬੜੇ ਜੋਰ ਦੀ ਬਰਖਾ ਹੋ ਰਹੀ ਸੀ 
ਅਤੇ ਬਿਜਲੀ ਕੜਕ ਰਹੀ ਸੀ । ਨਵਾਬ ਕਪੂਰ ਜਿੰਘ ਜੀ ਨੇ ਕਈ ਵਾਰੀ ਆਵਾਜ ਦੇ ਕੇ 
ਪੁੱਛਿਆ ਕਿ ਪਹਿਰੇ ਤੇ ਕੋਣ ਹੈ। ਅੱਗੋ ਹਰ ਵਾਰੀ ਜੱਸਾ ਸਿੰਘ ਹੀ ਆਵਾਜ਼ ਦਾ ਉੱਤਰ 
ਦਿੰਦਾ ਰਿਹਾ, ਹੋਰ ਕੋਈ ਨਾ ਬੋਲਿਆ ਸੁਣਿਆ ਰਿਆ। ਇਸ ਆਗਿਆਕਾਰੀ ਚੇਤੰਨਤਾ 
ਤੋਂ ਜੱਥੇਦਾਰ ਸਾਹਿਬ ਬਹੁਤ ਹੀ ਪ੍ਰਸੰਨ ਹੋਏ, ਅਤੇ ਫ਼ਰਮਾਇਆ “ਭੂਜੰਗੀਆ, ਨਿਹਾਲ । 
ਇਤਨੀ ਛੋਟੀ ਉਮਰ ਵਿੱਚ ਹੀ ਤੂੰ ਇਤਨਾ ਹੁਸ਼ਿਆਰ ਅਤੇ ਆਗਿਆਕਾਰ ਹੈਂ । ਨਿਹਾਲ।” 
ਉਸੇ ਦਿਨ ਸਵੇਰੇ ਸਭਾ ਵਿਚ ਬੁਲਾ ਕੇ ਜੱਖੈਂਦਾਰ ਸਾਹਿਬ ਨੇ ਉਸ ਦੀ ਪ੍ਰਸੰਸਾ ਕੀਤੀ ਅਤੇ 
ਆਪਣੇ ਅੱਰੀ ਕਾਰਬਾਰੀ ਥਾਪ ਦਿੱਤਾ। ਇਸ ਤਰ੍ਹਾਂ ਜੱਸਾ ਸਿੰਘ ਪੰਥ ਦੀ ਸੇਵਾ ਲਈ 
ਤਿਆਰ ਹੋਣ ਲੱਗ ਪਿਆ ਅਤੇ ਉਸ ਨੇ ਪੋੜੀ ਦੇ ਪਹਿਲੇ ਡੰਡੇ ਨੂੰ ਹੱਥ ਪਾ ਲਿਆ । [ਰਤਨ 
ਸਿੰਘ, ਪ੍ਰਾਚੰਨ ਪੰਥ ਪ੍ਰਕਾਸ਼, 266-7, ਲਤੀਂਫ, ਓਸਟਨੀ ਔਣ ਦੀ ਪੰਜਾਬ, 314 : ਰਾਮਜਸ, ਤਵਾਗੀ# 
ਰਿਆਸਤ ਕਪੂਰਥਲਾ, 104-81 





ਅਧੈਅ#ਟ ਫੌਥਾ 
ਜੱਸਾ ਸੰਘ ਦੇ ਪਹਿਲੇ ਸਮੇਂ ਵਿਚ ਦੇਸ਼ ਅਤੇ ਪੰਲ ਦੀ 





ਮਾਰਚ-ਜੂਨ ਸੰਨ 1716 ਵਿਚ ਸੰਦਾ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੀ 
ਸ਼ਹੀਦੀ ਤੋਂ ਛੋਤੀ ਹੀ ਪਿੱਛੋਂ ਲਾਹੋਰ ਦੇ ਸੂਬੇਦਾਰ ਅਬਦੁ-ਸਮੱਦ ਖ਼ਾਨ ਨੇ ਬਾਦਸ਼ਾਹੀ 
ਆਜ਼ਿਆ ਅਨੁਸਾਰ ਸਿੰਘਾਂ ਦੀ ਕਤਲਿ-ਆਮ ਆਰੰਭ ਦਿੱਤੀ । ਸੱਯਦ ਮੁਹੰਮਦ ਲਤੀਫ਼ 
ਅਪਣੀ ਕਿਤਾਬ “ਹਿਸਟਰੀ ਔਫ਼ ਦੀ ਪੰਜਾਬ” ਵਿਚ ਲਿਖਦਾ ਹੈ ਕਿ : 
ਸਿੱਖਾਂ ਨੂੰ ਨੀਚਾ ਵਿਖਾ ਕੇ ਅਤੇ ਉਨ੍ਹਾਂ ਦੋ ਆਗੂ ਬੰਦਾ [ਸਿੰਘ] ਨੂੰ ਮਾਰ ਮੁਕਾ ਕੇ, 
ਉਨ੍ਹਾਂ ਦੀ ਤਾਕਤ ਨੂੰ ਬਰਬਾਦ ਕਰਨ ਅਤੇ ਉਨ੍ਹਾਂ ਦੀ ਕੈਮ ਦਾ ਖ਼ੁਰਾਂ ਖੋਜ ਮਿਟਾ 
ਦੇਣੇ ਲਈ ਅਬਦੁ-ਸਮੱਦ ਖਾਨ ਨੇ ਝੜੀ ਸਖ਼ਤੀ ਕੀਤੀ । ਇਕ ਬਾਦਸ਼ਾਹੀ ਫਰਮਾਨ 
ਜਾਰੀ ਕੀਤਾ ਰਿਆ ਕਿ [ਗੁਰੂ| ਨਾਨਕ ਦੇ ਧਰਮ ਨੂੰ ਮੰਨਣ ਵਾਲਿਆਂ ਨੂੰ ਕਤਲ 
ਕਰ ਦਿੱਤਾ ਜਾਏ, ਅਤੇ ਹਰ ਇਕ ਸਿੱਖ ਦੇ ਸਿਰ ਲਈ ਨਕਦ ਇਨਾਮ ਰੱਖ ਦਿੱਤਾ 
ਗਿਆ। ਖਿਝੇ ਹੋਏ ਮੁਸਲਮਾਨਾਂ ਨੇ ਉਨ੍ਹਾਂ ਨੂੰ ਕਿਧਰੇ ਟਿਕਣ ਨਾਂ ਦਿੱਤਾ ਅਤੇ ਜਿੱਥੇ 
ਕਿਧਰੇ ਭੀ ਕੋਈ ਸਿੱਖ ਮਿਲਿਆ ਉੱਸ ਨੂੰ ਬੜੀ ਬੇ-ਰਹਿਮੀ ਨਾਲ ਕਤਲ ਕਰ 
ਦਿੱਤਾ ਗਿਆ । [ਪੰਨਾਂ 188] 
ਅਸਲ ਵਿਚ ਸਿੱਖਾਂ ਦੀ ਕਤਲਾਮ ਦਾ ਪਹਿਲਾ ਹੁਕਮ ਬਾਦਸ਼ਾਹ ਬਹਾਦੁਰ ਸ਼ਾਹ ਨੇ 
ਲੋਹਗੜ੍ਹ ਦੀ ਫਤਿਹ ਤੋਂ ਕੁਝ ਦਿਨ ਬਾਅਦ 10 ਦਸੰਬਰ ਸੰਨ 1710 ਨੂੰ ਜਾਰੀ ਕੀਤਾ ਸੀ 
ਜਦ ਕਿ ਉਸ ਨੇ ਸ਼ਖਸ਼ੀ-ਉਲ-ਮੁਲਕ ਮੁਹਾਬੜ ਖ਼ਾਨ ਬਹਾਦੁਰ ਨੂੰ ਹੁਕਮ ਦਿੱਤਾ ਸੀ ਕਿ 
ਸ਼ਾਹ-ਜਹਾਨਾਬਾਦ ਦੇ ਆਲੇ ਦੁਆਲੇ ਦੇ ਫੌਜਦਾਰਾਂ ਨੂੰ ਲਿਖ ਦੇਵੈ ਕਿ ਨਾਨਕ-ਪੂਜ 
[ਸਿੱਖ ਜਿੱਥੇ ਕਿਧਰੇ ਭੀ ਮਿਲ ਜਾਣ ਕਤਲ ਕਰ ਦਿੱਤੇ ਜਾਣ । ਸਿੱਖਾਂ ਦੀ ਕਤਲਾਮ ਦਾ 
ਦੂਸਰਾ ਹੁਕਮ ਬਾਦਸ਼ਾਹ ਫ਼ਰੁੱਖਸੀਅਰ ਨੇ ਬੰਦਾ ਸਿੰਘ ਅਤੇ ਸਿੰਘਾਂ ਦੇ ਦਿੱਲੀ ਵਿਚ ਕਤਲ 
ਤੋਂ ਬਾਅਦ ਜਾਰੀ ਕੀਤਾ ਜਿਸ ਦਾ ਜ਼ਿਕਰ ਉਪਰ ਕੀਤਾ ਰਿੰਆ ਹੈ । “ਮਿਫ਼ਤਾਹ-ਉਂ-ਤਵਾਰੀਖ” 
ਦਾ ਕਰਤਾ ਲਿਖਦਾ ਹੈ ਕਿ ਉਸ [ਬੰਦਾ ਸਿੰਘ] ਦੇ ਕਤਲ ਦੇ ਬਾਅਦ ਹੁਕਮ ਜਾਰੀ ਹੋ 
ਗਿਆ ਕਿ ਜਿੱਥੇ ਕਿਧਰੇ ਭੀ ਇਸ ਫ਼ਿਰਕੋ ਦੇ ਲੋਕ ਮਿਲਨ, ਬਿਨਾਂ ਝਿਜ਼ਕ ਦੇ ਮਾਰ ਦਿੱਤੇ 
ਜਾਣ 1 ਚੁਨਾਂਚਿ ਇਹ ਮੁਸਲਮਾਨਾਂ [ਹਾਕਮਾਂ! ਤੋਂ ਡਰਦੇ ਚੋਖਾ ਚਿਰ ਪਹਾੜਾਂ ਵਿਚ ਲੁਕੇ 








ਜੱਸਾ ਸਿੰਘ ਦੇ ਪਹਿਲੇ ਸਮੋਂ ਵਿਚ ਦੇਸ਼ ਅਤੇ ਪੰਥ ਦੀ ਚਾਲਤ 13 
ਰਹੇ। 
ਸਿੰਘਾਂ ਲਈ ਇਹ ਇਕ ਬੜਾ ਸ਼ਿਖੜਾ ਸਮਾਂ ਸੀ। ਬਾਦਸ਼ਾਹੀ ਹੁਕਮ ਸਾਰੀ ਪਾਸੀਂ 
ਫਿਰ ਜਾਣ ਨਾਲ ਸਾਰੇ ਸਰਕਾਰੀ ਕਾਰਿੰਦੇ ਉਨ੍ਹਾਂ ਦੀ ਜਾਨ ਦੇ ਵੈਰੀ ਹੋਂ ਗਏ ਅਤੇ ਵੱਡੇ 
ਤੋਂ ਫੜ ਫੜ ਕੇ ਲਾਹੌਰ ਪਹੁੰਚਾਣੀਆਂ ਸ਼ੁਰੂ ਕਰ ਦਿੱਤੀਆਂ, ਜਿਥੇ ਕਿ ਉਨ੍ਹਾਂ ਨੂੰ ਤਸੀਹੇ ਦੇ 
ਦੇ ਕੇ ਬੜੀ ਬੇਦਰਦੀ ਨਾਲ ਕਤਲ ਕਰ ਦਿੱਤਾ ਜਾਂਦਾ । ਹੋਰ ਕੁਝ ਚਾਰਾ ਨਾ ਜ਼ਲਦਾ ਦੇਖ 
ਕੇ ਰਾਠ ਸਿੰਘ ਘਰ ਘਾਟ ਛੱਡ ਕੇ ਝੱਲੀਂ, ਬੇਲੀਂ ਅਤੇ ਪਹਾੜੀਂ ਜਾ ਵੜੇ ! ਇੱਥੇ ਇਨ੍ਹਾਂ ਦੇ 
ਖਾਣ ਪੀਣ ਦਾ ਕੋਈ ਪਰਬੰਧ ਨਹੀਂ ਸੀ । ਜੇ ਕਿਧਰੇ ਰਸਦ ਨੂੰ ਦਾਉ ਲੱਗ ਜਾਂਦ ਤਾਂ ਕੁਝ 
ਦਿਨ ਲੰਘ ਜਾਂਦੇ, ਨਹੀਂ ਤਾਂ ਲੰਗਰ ਮਸਤ ਰਹਿੰਦੇ ਅਤੇ ਸਿੰਘ ਫ਼ਲ ਫੁੱਲ ਖਾ ਕੇ ਗੁਜਾਰਾ 
ਕਰਦੇ । ਸਮਾਂ ਪੈ ਜਾਣ ਨਾਲ ਅਬਦੁ-ਸਮੱਦ ਦੀ ਸਖ਼ਤੀ ਕੁਝ ਮੱਠੀ ਪੈ ਗਈ ਅਤੇ ਬਹੁਤਾ 
ਜੋਰ ਉਨ੍ਹਾਂ ਸਿੰਘਾਂ ਵਿਰੁੱਧ ਹੀ ਰਹਿ ਗਿਆ ਜੋ ਸਰਕਾਰ ਦੇ ਵਿਰੋਧੀ ਸਮਝੇ ਜਾਂਦੇ ਸਨ ਅਤੇ 
ਜੋ ਜਾਂ ਤਾਂ ਬੰਦਾ ਸਿੰਘ ਦੇ ਸਾਥੀ ਰਹੇ ਸਨ ਜਾਂ ਜੱਥੇਬੰਦ ਹੋ ਕੇ ਹਰ ਵੇਲੇ ਤਿਆਰ ਬਰ 
ਤਿਆਰ ਇਨ੍ਹਾਂ ਦੀ ਸਹਾਇਤਾ ਕਰਦੇ ਸਨ ਅਤੇ ਦੇਸ਼ ਦੀ ਆਜਾਦੀ ਲਈ ਡਟੇ ਹੋਏ 
ਵਿਚਰ ਰਹੇ ਸਨ । ਇਨ੍ਹਾਂ ਨੂੰ ਰਾਠ ਸਿੰਘ ਕਿਹਾ ਜਾਂਦਾ ਸੀ। ਇਹ ਭੁਜੰਗੀ ਹੀ ਹੁੰਦੇ ਸੀ। 
ਕੁਝ ਅਜਿਹੇ ਸਨ ਜੋ ਪਿੰਡਾਂ ਵਿ ਜ਼ੂਪ ਬਾਪ ਖੇੜੀ ਕਰਦੇ ਸਨ ਜਾਂ ਕਿਧਰੇ ਕਿਧਰੇ ਵਣਜ 
ਵਪਾਰ ਜਾਂ ਹੋਰ ਕਾਰ ਵਿਹਾਰ ਕਰਦੇ ਸਨ, ਇਨ੍ਹਾਂ ਨੂੰ ਲੋਕ ਗੁਰਮੁਖ ਕਹਿ ਕੇ ਸੱਦਦੇ ਸਨ । 
ਇਹ ਖੁਲ੍ਹ ਕੇ ਜਾਹਰਾ ਸਰਕਾਰ ਦੇ ਫਿਰੁੱਧ ਤਾਂ ਭਾਵੇਂ ਕੁਝ ਨਹੀਂ ਸਨ ਕਰਦੇ, ਪਰ ਇਨ੍ਹਾਂ 
ਦੀ ਦਿਲੀ ਹਮਦਰਦੀ ਕੁਦਰਤੀ ਤੋਰ ਤੇ ਆਪਣੈ ਰਾਠ ਭਰਾਵਾਂ ਨਾਲ ਸੀ ਜੋ ਦੇਸ਼ ਅਤੇ 
ਧਰਮ ਦੀ ਖਾਤਰ ਜੰਗਲਾਂ, ਬੇਲਿਆਂ ਵਿਚ ਮੁਸੀਬਤਾਂ ਝੱਲ ਰਹੇ ਸਨ । ਜਦੋਂ ਕਿਧਰੇ ਦਾਉਂ 
ਲਗਦਾ ਸੀ ਤਾਂ ਇਹ ਲੂਕ ਛਿਪ ਕੋ ਉਨ੍ਹਾਂ ਨੂੰ ਖਾਣਾ ਦਾਣਾ ਪਹੁੰਚਾਉਣ ਦਾ ਜਤਨ ਕਰਦੇ 
ਸਨ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਦੇ ਸਿਰ ਤੇ ਭੀ ਸਖ਼ਤੀ ਦਾ ਝੱਖੜ ਝੱਲਣਾ ਸ਼ੁਰੂ ਹੋ ਜਾਂਦਾ 
ਸੀ। ਇਹ ਇਸ ਨੂੰ ਵਾਹਿਗੁਰੂ ਦਾ ਭਾਣਾ ਸਮਝ ਕੋ ਖਿੜੇ ਮੱਥੇ ਸਹਿੰਦੇ ਸਨ ਅਤੇ ਸੀ ਨਹੀਂ 
ਸੀ ਕਰਦੇ । 
ਖ਼ਾਨ ਖੇਸ਼ਗੀ ਕਸੂਰ ਵਾਲੇ ਅਤੇ ਸ਼ਰਫੁਦੀਨ ਕਸ਼ਮੀਰੀ ਦੇ ਵਿਰੁੱਧ ਮੁਹਿੰਮਾਂ ਆ ਪਈਆਂ । 
ਇਸ ਲਈ ਉਸ ਨੇ ਸਿੰਘਾਂ ਉੱਤੇ ਸਖ਼ਤੀ ਕੁਝ ਨਰਮ ਹੀ ਨਾ ਕਰ ਦਿੱਤੀ ਬਲਕਿ ਕੁਝ ਕੁ 
ਨੂੰ ਸਰਕਾਰੀ ਅਹੁਦਿਆਂ ਪਰ ਕਰਮਚਾਰੀ ਭੀ ਨਿਯਤ ਕਰ ਲਿਆ । ਰਾਨ ਸਿੰਘਾਂ ਲਈ ਭੀ 
ਇਸ ਨਾਲ ਜਰਾ ਕੁ ਸੁਖ ਦਾ ਸਾਹ ਆਉਣ ਦੀ ਕੁਝ ਆਸ ਬਝਦੀ ਦਿਸੀ। ਜੰਗਲ 
ਬੇਲਿਆਂ ਵਿਚ ਪਿੰਡਾਂ ਤੋਂ ਖਾਧ ਖ਼ੁਰਾਕ ਦਾ ਸਾਮਾਨ ਪਹੁੰਚਾਉਣ ਵਾਲਿਆਂ ਪਰ ਨਿਗਰਾਨੀ 
ਕੁਝ ਢਿੱਲੀ ਪੈ ਗਈ ਅਤੇ ਗਸ਼ਤੀ ਵੋਜਾਂ ਦੀ ਗਿਣਤੀ ਕੁਝ ਘਟ ਗਈ । ਹਕੂਮਤ ਵੱਲੋਂ 
ਨਿਕਲਦੇ ਹੁਕਮਾਂ ਅਤੇ ਉਨ੍ਹਾਂ ਪਰ ਕਾਰਵਾਈ ਦਾ ਪਤਾ ਭੀ ਸਰਕਾਰੀ ਅਹੁਦੇਦਾਰਾਂ ਰਾਹੀਂ 





14 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਸਿੰਘਾਂ ਨੂੰ ਲੱਗਣ ਲੱਗ ਪਿਆ ਅਤੇ ਉਨ੍ਹਾਂ ਨੂੰ ਚੋਕਸ ਰਹਿਣਾ ਜਰਾ ਸੋਖਾ ਹੋ ਗਿਆ ( 
ਸੀਂ। ਪਿੰਡਾਂ ਵਿਚ ਵਸਦੇ ਗੁਰਮੁਖ ਸਿੰਘਾਂ ਅਤੇ ਇਨ੍ਹਾਂ “ਚਕਰੈਲ' ਸਿੰਘਾਂ ਦੀ ਲੁਕਵੀਂ 
ਸਹਾਇਤਾ ਨਾਲ ਜੰਗਲਾਂ, ਪਹਾੜਾਂ ਅਤੇ ਝੱਲਾਂ ਬੇਲਿਆਂ ਵਿਚ ਦਿਨ ਕਟੀ ਕਰ ਰਹੇ ਰਾਠ 
ਸਿੰਘਾਂ ਦਾ ਕੁਝ ਸਮਾਂ ਤਾਂ ਲੰਘ ਗਿਆ ਪਰ ਉਨ੍ਹਾਂ ਦੀ ਬਲਾ ਟਲੀ ਨਾ । ਰੱਬ ਦੇ ਦਰਗਾਹੀ 
ਪਰਬੰਧ ਵਿਚ ਸਿੰਘਾਂ ਨੂੰ ਕੁਝ ਚਿਰ ਹੋਰ ਕਰੜੀ ਸਖ਼ਤੀ ਦੀ ਭਖਦੀ ਭੱਠੀ ਵਿਚ ਜਰਾ ਹੋਰ 
ਤਾਉ ਫ਼ੇ ਕੋ ਨਿੱਗਰ ਅਤੇ ਨਿਰੋਲ ਕੁੰਦਨ ਕਰਨਾ ਮਨਜ਼ੂਰ ਸੀ ਜੋ ਅਬਦੁ-ਸਮੱਦ ਖ਼ਾਨ ਦੇ 
(ਮੀਰ ਮੰਨੂੰ) ਦੇ ਸਮੇਂ ਤਕ ਤਪਦੀ ਰਹੀ । 

ਅਬਦੁ-ਸਮੱਦ ਖ਼ਾਨ ਨੇ ਕਸ਼ਮੀਰ ਵਿਚ ਅਮਨ ਅਮਾਨ ਕੀਤਾ ਹੀ ਸੀ ਕਿ ਪੰਜਾਬ ਦੇ 
ਲਹਿੰਦੇ ਵੱਲ ਮੁਲਤਾਨ ਦੇ ਇਲਾਕਿਆਂ ਵਿਚ ਰਾਜ-ਰੋਲ਼ਾ ਖੜਾ ਹੋ ਗਿਆ । ਇਸ ਰੋਲੇ 
ਵਿਚ ਕਈ ਧਾੜਵੀ ਕਬੀਲਿਆਂ ਦੇ ਲੋਕਾਂ ਨੋ ਥਾਉ” ਥਾਈਂ ਧਾੜੇ ਮਾਰਨੇ ਆਰੰਭ ਦਿੱਤੇ । 
ਨੇ ਊਧਮ ਮਚਾ ਦਿੱਤਾ ਅਤੇ ਪਿੰਡ ਲੁੱਟ ਮਾਰੇ । ਇਹ ਸਭ ਕੁਝ ਮੜ੍ਹਿਆ ਸਿੱਖਾਂ ਦੇ ਸਿਰ 
ਜਾਂਦਾ ਸੀ। ਇਹ 'ਕਰੇ ਕੋਈ, ਭਰੇ ਕੋਈ” ਦਾ ਸਮਾਂ ਸੀ। ਇਸ ਲਈ ਮੁਹੰਮਦ ਸ਼ਾਹ 
ਬਾਦਸ਼ਾਹ ਦੇ ਹੁਕਮ ਨਾਲ ਅਬਦੁ-ਸਮੱਦ ਖ਼ਾਨ ਨੂੰ ਮੁਲਤਾਨ ਦਾ ਸੂਬੇਦਾਰ ਬਣਾ ਕੇ ਓਥੇ 
ਭੇਜਿਆ ਗਿਆ ਅਤੇ ਉਸ ਦੇ ਪੁੱਤਰ ਜ਼ਕਰੀਆ ਖ਼ਾਨ ਬਹਾਦੂਰ ਨੂੰ ਲਾਹੌਰ ਦਾ ਸੂਬੇਦਾਰ 
ਬਣਾਇਆ ਗਿਆ। ਇਹ ਗੱਲ ਸੰਨ 1726 ਈਸਵੀ ਦੀ ਹੈ ਜਦੋਂ ਕਿ ਸਰਦਾਰ ਜੱਸਾ 
ਸਿੰਘ ਅਜੇ ਮਾਤਾ ਸੁੰਦਰੀ ਪਾਸ ਦਿੱਲੀ ਹੀ ਸੀ। 

ਲਾਹੋਰ ਦੀ ਹਕੂਮਤ ਦੇ ਨਵੇਂ ਨਵੇਂ ਚਾਉ ਵਿਚ ਸਿੱਖਾਂ ਦੀ ਉਠਦੀ ਤਾਕਤ ਨੂੰ 
ਦੀ ਪਾਲਿਸੀ ਬਦਲ ਦਿੱਤੀ ਅਤੇ ਸਿੱਖਾਂ ਵਿਰੁੱਧ ਸਖ਼ਤੀ ਦਾ ਦੋਰ ਮੁੜ ਆਰੰਭ ਕਰ ਦਿੱਤਾ । 
ਕਨ੍ਹੱਈਆ ਲਾਲ ਅਪਣੀ 'ਤਾਰੀਸ਼ਿ-ਪੰਜਾਬ” ਵਿਚ ਲਿਖਦਾ ਹੈ ਕਿ ਜ਼ਕਰੀਆ ਖ਼ਾਨ ਨੂੰ 
ਲਾਹੌਰ ਦੀ ਸੂਬੇਦਾਰੀ ਮਿਲੀ ਹੀ ਇਹ ਕਹਿਣ ਪਰ ਸੀ ਕਿ “ਜੋ ਹਜ਼ੂਰ ਬਾਦਸ਼ਾਹ ਮੈਨੂੰ 
ਪੰਜਾਬ ਦੀ ਨਿਜ਼ਾਮਤ ਦਾ ਅਹੁਦਾ ਬਖ਼ਸ਼ ਦੇਣ ਤਾਂ ਮੈਂ ਮਾਝੇ, ਦੁਆਬੇ ਅਤੇ ਮਾਲਵੇ ਵਿਚ 
ਸਿੱਖਾਂ ਦਾ ਕਿਧਰੇ ਨਾਮ ਨਿਸ਼ਾਨ ਬਾਕੀ ਨਾ ਛੱਡਾਂ ਬਲਕਿ ਧਰਤੀ ਤੋਂ ਇਨ੍ਹਾਂ ਦਾ ਖੁਰਾ ਖੋਜ 
ਮਿਟਾ ਦਿਆਂ, ਚੁਨਾਂਚਿ ਸੂਬੇਦਾਰ ਬਣਦੇ ਸਾਰ ਉਸ ਨੇ ਇਕ ਗਸ਼ਤੀ ਫੌਜ ਸਿੱਖਾਂ ਦੇ 
ਵਿਜੁੱਧ ਨਿਯਤ ਕਣ ਦਿੱਤੀ ਅਤੇ ਨੁਕਮ ਦੇ ਦਿੱਤਾ ਕਿ ਇਹ ਫੋਜ ਪੰਜਾਬ ਦੇ ਬੜੇ ਬੜੇ 
ਕਸਬਿਆਂ, ਬਸਤੀਆਂ ਅਤੇ ਰਾਹਾਂ ਦੀ ਰਾਖੀ ਰੱਖੇ ਅਤੇ ਜਿੱਥੇ ਕਿਧਰੇ ਭੀ ਸਿੱਖਾਂ ਦਾ ਪਤਾ 
ਲੱਗੀ, ਫੜ ਕੇ ਲਾਹੋਰ ਪਹੁੰਚਾ ਦੇਵੇ । ਸਿੱਖਾਂ ਦੇ ਸਿਰਾਂ ਲਈ ਇਨਮ ਰੱਖ ਦਿੱਤੇ ਗਏ ਅਤੇ 
ਉਨ੍ਹਾਂ ਨੂੰ ਲੋਹੇ ਦੀਆਂ ਜੰਜੀਰਾਂ ਨਾਲ ਬੰਨ੍ਹ ਕੇ ਲਾਹੋਰ ਲਿਆਉਣਾ ਸ਼ੁਰੂ ਹੋ ਗਿਆ ਜਿੱਥੇ 








ਜੱਸਾ ਸਿੰਘ ਦੇ ਪਹਿਲੇ ਸਮ ਵਿਚ ਦੇਸ਼ ਅਤੇ ਪੰਥ ਦੀ ਹਾਲਤ 15 
ਉਨ੍ਹਾਂ ਨੂੰ ਬਾਜ਼ਾਰਾਂ ਅਤੇ ਘੋੜਾ-ਮੰਡੀ (ਬਾਜਾਰ ਨਖਾਸ) ਵਿਚ ਕਤਲ ਕੱਰ ਦਿੱਤਾ ਜਾਂਦਾ 
(ਪੰਨਾ 65-66; ਲਤੀਫ਼, ਹਿਸ਼ਟਨੀ ਅੰਡ ਦੀ ਪੰਜ਼ਾਲ, 193) । ਇਸ ਤਰ੍ਹਾਂ ਹਜ਼ਾਰਾਂ ਸਿੰਘ 
ਕਤਲ ਹੋ ਰਏ ਅੜੇ ਅਨੇਕਾਂ ਘਰ ਘਾਟ ਛੱਡ ਕੇ ਰਾਵੀ ਦੇ ਝੱਲਾਂ, ਕਾਨੂਵਾਲ ਦੇ ਛੰਭਾਂ, 
ਸ਼ਿਵਾਲਕ ਪਹਾੜ ਦੀਆਂ ਪੜੋਲ, ਕਲੂਹਾ ਅਤੇ ਆਨੰਦਪੁਰ ਆਦਿ ਦੇ ਪਾਰ ਦੀਆਂ ਖੱਡਾਂ 
ਵਿਚ ਜਾ _ਵੜੇ। ਕਈ ਮਾਲਵੇ ਲਖੀ ਜੰਗਲ ਵੱਲ ਨੂੰ ਉਤਰ ਗਏ ਅਤੇ ਉਥੋਂ ਬੀਕਾਨੇਰ 
ਦੇ ਰੇਤ-ਬਲਿਆਂ ਵਿਚ ਚਲੇ ਗਏ । 

ਜੰਗਲਾਂ, ਬੇਲਿਆਂ ਅਤੇ ਪਹਾੜੀ ਖੰਡਾਂ ਵਿਚ ਸਿੰਘਾਂ ਲਈ ਖਾਣੇ ਦਾਣੇ ਦਾ ਕੋਈ 
ਪ੍ਰਬੰਧ ਨਹੀਂ ਸੀ । ਮੁਸ਼ਕਲ ਨਾਲ ਹੀ ਕਦੀ ਕਿਧਰਿਉ' ਕੋਈ ਰਸਦ ਉਨ੍ਹਾਂ ਨੂੰ ਪੁਜਦੀ ਸੀਂ, 
ਨਹੀਂ ਤਾਂ ਜੰਗਲਾਂ ਦੇ ਫਲਾਂ ਫੁੱਲਾਂ ਅਤੇ ਸਬਜ਼ੀਆਂ ਪਰ ਹੀ ਗੁਜ਼ਾਰਾ ਕਰਨਾ ਪੈਂਦਾ ਸੀ 
ਕਈ ਵਾਰੀ ਜੜ੍ਹਾਂ ਬੂਟੀਆਂ ਨਾਲ ਪੇਟ ਨੂੰ ਝੁਲਕਾ ਦੇਣ ਦੀ ਨੌਬਤ ਪੁੱਜ ਜਾਂਦੀ ਸੀ ਜਾਂ 
ਲੰਗਰ ਮਸਤ ਹੀ ਰਹਿੰਦੇ ਸਨ। ਪਰ ਧੰਨ ਸਨ ਉਹ ਸਿੰਘ ਜੋ ਇਸ ਸੰਕਟ ਨੂੰ ਇਕ 
ਬੋਲਿਆਂ ਵਿਚ ਨਿਮਾਣੀ ਤੋਂ ਨਿਮਾਣੀ ਵਸਤੂ ਨੂੰ ਭੀ ਵਡਿਆ ਕੈ ਬਹੁਤ ਉੱਚੀ, ਵਧੀਆ 
ਅਤੇ ਬਹੁ-ਮੁੱਲੀ ਸਦਦੇ ਸਨ ਅਤੇ ਆਪਣੇ ਮਨਾਂ ਨੂੰ ਥੜੇ ਹੁਲਾਸ ਅਤੇ ਹੋਸਲੇ ਵਿਚ ਰਖਦੇ 
ਸਨ । ਇਹ ਸਨ ਪੰਜਾਬ ਦੇ ਸੂਰਮੇ ਜੋ ਮੁਸ਼ਕਲਾਂ ਨੂੰ ਤੁੱਛ ਸਮਝਦੇ ਅਤੇ ਮੌਤ ਨੂੰ ਮਖੋਲਾਂ 
ਕਰਦੇ ਸਨ ਅਤੇ ਵਾਹਿਗੁਰੂ ਦੇ ਨਾਮ ਵਿਚ ਰੱਤੇ, ਸੱਖਣੀਆਂ ਦੇਜ਼ਾਂ, ਖ਼ਾਲੀ ਪਰਾਤਾਂ ਅਤੇ 
ਬੁਝੇ ਹੋਏ ਚੁੱਲ੍ਹਿਆਂ ਨੂੰ ਵਸਤਾਂ ਨਾਲ ਭਰਪੂਰ, ਬਹੁਲਤਾ ਨਾਲ ਆਫਰੇ ਹੋਏ ਮਖ਼ਮੂਰ, 
“ਲੰਗਰ ਮਸਤ” ਦੱਸਦੇ ਸਨ ਅਤੇ ਰਿੱਧੇ ਹੋਏ ਪੱਤਿਆਂ ਦੇ ਸਾਗ! ਨੂੰ “ਸਬਜ ਪਲਾਉ” , ਭੁੱਜੇ 
ਹੋਏ ਦਾਣਿਆਂ ਨੂੰ 'ਖ਼ੁਸ਼ਕ ਪਲਾਉ”, ਕਣਕ ਦੇ ਕੱਚੇ ਦਾਣਿਆਂ ਨੂੰ “ਸਾਉਗੀਂ”, ਮੱਕੀ ਦੇ 
ਫੁੱਲਿਆਂ ਨੂੰ “ਚਾਂਦਨੀ ਪਲਾਉ”, ਭੁੱਜੇ ਹੋਏ ਛੋਲਿਆਂ ਨੂੰ “ਬਦਾਮ”, ਲੂਣ ਨੂੰ “ਸਰਬ 
ਰਸ”, ਗੁੜ ਨੂੰ ਸੂਬੇਦਾਰ, ਜਡ ਦੀਆਂ ਫਲੀਆਂ ਨੂੰ “ਜਲੇਬਾਂ”, ਹੋਲਾਂ ਨੂੰ “ਲਾਚੀ 
ਦਾਣਾ”, ਘੁੰਗਣੀਆਂ ਨੂੰ 'ਬੂੰਦੀ',, ਕੜ੍ਹੀ ਨੂੰ 'ਅੰਮ੍ਰਿਤੀ”, ਪੇਂਝੂਆਂ ਨੂੰ “ਖ਼ੁਰਮੇ", ਵੇਲਾਂ ਦੇ 
ਪੱਤਰਾਂ ਨੂੰ “ਪੂਰੀਆਂ”, ਕਰੀਰ ਦੇ ਫਲਾਂ ਨੂੰ “ਅੰਗੂਰ”, ਬੇਰਾਂ ਨੂੰ 'ਸਿਉ”, ਪਿਆਜ਼ ਨੂੰ 





'ਰੁੱਪਾ ਪ੍ਰਸਾਦ” , ਵੈਂਗਣਾਂ (ਬਤਾਊਆਂ) ਨੂੰ “ਰਾਮ ਬਟੇਰੇ”, ਦੁਧ ਨੂੰ “ਸਮੁੰਦਰ”, ਕਹਿੰਦੇ _ 


ਸਨ । ਇਸੇ ਤਰ੍ਹਾਂ ਨਿਤ ਦੀ ਵਰਤੋਂ ਵਿਚ ਲੋਈ, ਡੂਰੇ ਨੂੰ “ਦੁਸ਼ਾਲਾ”, ਜੁੱਤੀ ਨੂੰ “ਘੋੜੀ, 
ਕੱਖਾਂ ਦੀ ਝੁੱਗੀ ਨੂੰ “ਸ਼ੀਸ਼ ਮਹਿਲ”, ਘਾਹ ਖੋੜਣ ਨੂੰ 'ਬਾਜ਼ ਦਾ ਸ਼ਿਕਾਰ” , ਚੱਕੀ ਪੀਹਣ 
ਨੂੰ “ਫਿਰਨੀ ਦੀ ਸਵਾਰੀ” , ਡੰਡ-ਜੁਰਮਾਨੇ ਨੂੰ “ਤਨਖਾਹ”, ਘਾਹ ਪਰ ਸੋਣ ਨੂੰ 'ਮਖ਼ਮਲੀ - 
ਵਿਛਾਉਣਾ', ਜੰਗਲ ਨੂੰ “ਰਾਮ ਰਾਜ”, ਥੋੜੀ ਵਸਤੂ ਨੂੰ.ਸਵਾਈ”, ਘਰ ਨੂੰ 'ਬੁੰਗਾ”, 
ਸੋਟੇ ਨੂੰ ਅਕਲਦਾਨ”, ਪਾਣੀ ਨੂੰ “ਇੰਦਰ ਸਿੰਘ” , ਚਿੱਠੀ ਨੂੰ “ਅਰਦਾਸ” (ਅਰਜ਼-ਦਾਸ਼ਤ) 
ਸੱਦਦੇ ਸਨ। ਜਿਨ੍ਹਾਂ ਚੀਜਾਂ ਨੂੰ ਸੰਸਾਰੀ ਲੋਕ ਬਹੁਤ ਵੱਡੀਆਂ ਸਮਝਦੇ ਅਤੇ ਉਨ੍ਹਾਂ ਦੇ ਪਿੱਛੇ 
ਦੋੜਦੇ ਸਨ, ਇਸ ਸਮੇਂ ਦੇ ਸਿੰਘ ਉਨ੍ਹਾਂ ਨੂੰ ਤੁੱਛ ਜਾਣ ਕੇ ਧਨ ਦੌਲਤ ਨੂੰ “ਡਾਇਣ', 


16 ਸਰਦਾਲ਼ ਜੱਸਾ ਲਿੰਘ ਆਹਲੂਵਾਲੀਆ 
ਰੁਪਿਆਂ ਨੂੰ “ਛਿੱਲੜ” , ਪੈਂਸਿਆਂ ਨੂੰ “ਠੀਕਰੀਆਂ” ਕਹਿੰਦੇ ਸਨ । ਹੋਰ ਤਾਂ ਹੋਰ, ਇਸ 
ਵੇਲੇ ਖਾਲਸੇ ਨੇ ਕਈ ਸਿੰਘਾਂ ਦੇ ਢਹਿੰਦੀਆਂ ਕਲਾਂ ਵਾਲੇ ਅਤੇ ਨਿਰਮਾਣ ਨਾਉਂ ਭੀ 
ਬਦਲ ਕੇ ਚੜ੍ਹਦੀਆਂ ਕਲਾਂ ਵਾਲੇ ਰੱਖ ਦਿੱਤੇ, ਜਿਵੇਂ ਕਿ ਘਸੀਟਾ ਸਿੰਘ ਦਾ ਗਿਰ-ਰਾਜ 
ਸਿੰਘ, ਤੋਤਾ ਸਿੰਘ ਦਾ ਸ਼ਾਹਬਾਜ਼ ਸਿੰਘ, ਫਕੀਰ ਸਿੰਘ ਦਾ ਅਮੀਰ ਸਿੰਘ, ਨਿੱਕਾ ਸਿੰਘ 
ਦਾ ਸੁਮੇਰ ਸਿੰਘ, ਭੋਲਾ ਸਿੰਘ ਦਾ ਚਤਰ ਸਿੰਘ, ਭਿਖਾਰੀ ਸਿੰਘ ਦਾ ਦਾਨ ਸਿੰਘ, 
ਆਦਿ । ਇਨ੍ਹਾਂ ਨਿਹੰਗ ਸਿੰਘੀਂ ਬੋਲਿਆਂ ਨੇ ਉੱਸ ਬਿਖੜੇ ਸਮੇਂ ਵਿਚ ਸਿੰਘਾਂ ਨੂੰ ਕਿਵੇਂ ਹੁਲਾਰੇ 
ਵਿਚ ਰਖਿਆ ਅਤੇ ਨਿਤ-ਨਵੀਆਂ ਮੁਸੀਬਤਾਂ ਅਤੇ ਮੁੜ ਮੁੜ ਆਏ ਦੁੱਖਾਂ ਦੇ ਝੱਖੜਾਂ ਨੂੰ 
ਉਨ੍ਹਾਂ ਨੇ ਕਿਵੇਂ ਖਿੜੇ ਮੱਥੇ ਅਤੇ ਅਡੋਲ-ਚਿੱਤ ਸਹਿ ਲਿਆ, ਇਹ ਉਨ੍ਹਾਂ ਨੂੰ ਗੁਰੂ ਚਰਨਾਂ ਦੇ 
ਡੋਰੇ, ਵਾਹਿਗੁਰੂ ਦੇ ਅਟੱਲ-ਵਿਸ਼ਵਾਸੀ ਨਿਰਮਲ-ਬੁਸ਼ ਅਤੇ ਉੱਜਲ-ਦੀਦਾਰ ਸਿੰਘਾਂ ਦੇ 
ਗੁਰੂ ਪਰ ਭਰੋਸੇ ਅਤੇ ਵਾਹਿਗੁਰੂ ਪ੍ਰਾਇਣ ਦੇਸ-ਸੋਵਾ ਅਤੇ ਕੋਮੀ ਆਜ਼ਾਦੀ ਲਈ ਅਥਾਹ 
ਤੜਫ ਅਤੇ ਉਮਾਹ ਦਾ ਕ੍ਰਿਸ਼ਮਾ ਸੀ ਜਿਸ ਨਾਲ ਉਨ੍ਹਾਂ ਨੇ ਹਸੂੰ ਹਸੂੰ ਕਰਦੇ ਕੁਰਬਾਨੀਆਂ 
ਕੀਤੀਆਂ, ਧਰਮ ਨਹੀਂ ਹਾਰਿਆ, ਘਰੋਂ ਬੇ ਘਰ ਅਤੇ ਬੇ-ਆਸਕੇ ਖੇਰੂੰ ਖੇਰੂੰ ਕਰ ਦਿੱਤੀ ਕੋਮ 
ਨੂੰ ਹੋਸਲਾ ਨਹੀਂ ਹਾਰਨ ਦਿੱਤਾ, ਮੁੜ ਜੱਥੇਬੰਦ ਕੀਤਾ, ਦਲ ਬਣਾਏ, ਜੱਥੇ ਸਾਜੇ, ਮਿਸਲਾਂ _- 
ਦੀ ਬਿਉਤ ਬਣਾਈ, ਚਾਲੀ ਵਰ੍ਹੇ ਸੰਸਾਰ ਭਰ ਦੀ ਡਾਢੀ ਮੁਗ਼ਲ ਹਕੂਮਤ ਦਾ ਟਾਕਰਾ 
ਕੀੜਾ ਅਤੇ ਸ੍ਰੀ ਸਾਹਿਬ ਦੀ ਸਹਾਇਤਾ ਨਾਲ ਪੰਜਾਬ ਨੂੰ ਆਜਾਦ ਕਰਾ ਕੇ ਲੋਕ-ਰਾਜਾਂ ਦੀ 
ਨੀਂਹ ਧਰੀ ਅਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਹਰ-ਮਨ-ਪਿਆਰੇ ਪੰਜਾਬ ਦੇ 
ਵਿਸ਼ਾਲ ਰਾਜ ਦਾ ਬਾਨ੍ਹਣੂ ਬੰਨ੍ਹਿਆ ਜਿਸ ਦੀਆਂ ਹੱਦਾਂ ਚੀਨ ਤੋਂ ਸਿੰਧ ਤਕ ਅਤੇ ਖੈਬਰ ਦੇ 
ਦੱਰੇ ਤੋਂ ਜਮੁਨਾ ਨਦੀ ਤਕ ਪੁੱਜ ਫਈਆਂ ਸਨ ਅਤੇ ਜਿਸ ਵਿਚ ਅੱਜ ਕਲ ਦਾ ਹਿਮਾਚਲ 
ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲਹਿੰਦਾ ਪਾਕਿਸਤਾਨ ਸਣੇ ਡੇਰ੍ਹਿਆ ਦੇ ਸ਼ਾਮਿਲ ਸੀ । ਇਹ 
ਸਭ ਕੁਝ ਇਨ੍ਹਾਂ ਸਿੰਘਾਂ ਦੀ ਹਿੰਦੁਸਤਾਨ ਨੂੰ ਬਖਸ਼ਿਸ਼ ਸੀ ਜੋ ਸ਼ਾਇਦ ਹੁਣ ਮੁੜ ਕਦੇ ਭੀ 
ਉਸ ਪੂਰੀ ਸੂਰਤ ਵਿਚ ਇਕ-ਦੇਸ ਅਤੇ ਇਕ-ਭਾਜ ਨਾ ਹੋ ਸਕੇ। 

ਸਿੰਘਾਂ ਨੇ ਕੁਝ ਚਿਰ ਤਾਂ ਜੰਗਲਾਂ ਪਹਾੜਾਂ ਵਿਚ ਇਸ ਆਸ ਤੇ ਇਕੱਲਵਾਂਝੇ ਹੋ ਕੇ 
ਕੱਟਿਆ ਕਿ ਸ਼ਾਇਦ ਸਮਾਂ ਪੈ ਜਾਣ ਨਾਲ ਆਪਣੇ ਆਪ ਹੀ ਹਾਲਾਤ ਬਦਲ ਜਾਣ ਅਤੇ 
ਸਖ਼ਤੀ ਦੇ ਦੋਰ ਵਿਚ ਮੋੜਾ ਪੈ ਜਾਏ । ਪਰ ਜਕਰੀਆ ਖ਼ਾਨ ਨੇ ਸਿੱਖਾਂ ਨੂੰ ਉੱਕਾ ਹੀ ਮਾਰ 
ਮੁਕਾਉਣ ਦੀ ਮਿਥੀ ਹੋਈ ਸੀ। ਇਸ ਲਈ ਸਿੰਘਾਂ ਵਾਸਤੇ ਹੋਰ ਕੋਈ ਚਾਰਾ ਹੀ ਨਹੀਂ ਸੀ 
ਰਹਿ ਗਿਆ ਕਿ ਉਹ ਆਪਣੇ ਆਪ ਨੂੰ ਜੱਥੋ-ਬੰਦ ਕਰਕੇ ਸਰਕਾਰ ਨਾਲ ਸਿੱਧੀ ਟੱਕਰ 
ਲੈਣ ਅਤੇ ਜਿੱਥੇ ਅਤੇ ਜਿਵੇਂ ਦਾਉ ਲੱਗੇ, ਦੋ ਹੱਥ ਕਰਕੇ ਖਾਣੇ ਦਾਣੇ, ਘੋੜਿਆਂ, ਸਾਜ 
ਆਉਂਦੇ ਜਾਂਦੇ ਸਰਕਾਰੀ ਖਜਾਨੇ ਦੀਆਂ ਗਾਰਦਾਂ ਅੜੇ ਸਰਕਾਰੀ ਮਾਲ ਮਤਾਹ ਦੇ 
ਕਾਫ਼ਲਿਆਂ ਪਰ ਛਾਪੇ ਮਾਰ ਕੇ ਜੋ ਕੁਝ ਹੱਥ ਆਵੇ, ਇਕੱਠਾ ਕਰਨ ਅਤੇ ਜਿਸ ਢੰਗ ਨਾਲ 
ਜ਼ੀ ਹੋ ਸਕੇ ਲਾਹੋਰ ਦੀ ਸਰਕਾਰ ਨੂੰ ਕਮਜੋਰ ਅਤੇ ਭੈ ਭੀਤ ਕਰ ਦੇਣ ਤਾਂ ਕਿ ਉਹ ਸਖ਼ਤੀ 


ਜੱਸਾ ਸਿੰਘ ਦੇ ਪਹਿਲੇ ਸਮੇਂ ਵਿਚ ਦੇਸ਼ ਅਤੇ ਪੰਥ ਦੀ ਹਾਲਤ 17 
ਕਰਨ ਜੋਗੀ ਨਾਂ ਚਹੇ । ਇਸ ਤੋਂ ਬਿਨਾਂ ਹੋਰ ਉਹ ਕੀ ਕਰਦੇ । ਜਾਂ ਤਾਂ ਉਹ ਮੁਗ਼ਲਾਂ ਦੇ 
ਜਬਰ ਜੁਲਮ ਦੇ ਸਾਮ੍ਹਣੇ ਧੈਣਾਂ ਨੀਵੀਆਂ ਕਰ ਕੈ ਸਦਾ ਲਈ ਮਰ ਮਿਟ ਜਾਂਦੇ ਜਾਂ ਦੇਸ 
ਅਤੇ ਕੌਮ ਦੀ ਆਜਾਦੀ ਲਈ ਅਤਿਆਚਾਰੀਆਂ ਦਾ ਡਟ ਕੇ ਟਾਕਰਾ ਕਰਦੇ ਅਤੇ ਉਨ੍ਹਾਂ 
ਦੇ ਹੱਥ-ਠੋਕਿਆਂ ਨੂੰ ਮਾਤ ਕਰਨ ਅਤੇ ਜੁਲਮ ਦੇ ਹਥਿਆਰਾਂ ਨੂੰ ਖੁੰਢਾ ਕਰਨ ਲਈ ਜਤਨ 
ਕਰਦੇ । ਪਹਿਲੀ ਗੱਲ ਹਿੰਦੁਸਤਾਨ ਦੇ ਲੋਕਾਂ ਨੇ ਹਜਾਰਾਂ ਵਰ੍ਹਿਆਂ ਵਿਚ ਅਨੇਕਾਂ ਵਾਰੀ 
ਅਜਮਾ ਵੇਖੀ ਸੀ ਜਿਸ ਦਾ ਨਤੀਜਾ ਹਿੰਦੁਸਤਾਨੀ ਕੋਮ ਦਾ ਅਭਾਵ, ਲੂਟੇਰੇ ਜਰਵਾਣਿਆਂ 
ਦੇ ਮੁੜ ਮੁੜ ਹੱਲੋ, ਅਤੇ ਲੋਕਾਂ ਵਿਚ ਕਾਇਰਤਾ ਦੇ ਕਾਰਣ ਜਾਲਮ ਹਾਕਮਾਂ ਦੇ 
ਅਤਿਆਜਾਰਾਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਨਿਕਲਿਆ । ਲੋਕਾਂ ਵਿਚ ਨਾ ਹਿੰਮਤ ਰਹੀ ਸੀ 
ਨਾ ਅਣਖ । ਇਸ ਦੇ ਵਿਰੁੱਧ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨੇ ਆਵਾਜ ਉਠਾਈ 
ਸੀ ਅਤੇ ਜੁਲਮ ਵਿਰੁੱਧ ਅਣਕੀ ਸੂਰਮਿਆਂ ਵਾਂਝੂ ਡਟ ਖੜੋਣ ਲਈ ਸਾਹਸ ਭਰਿਆ 
ਲਲਕਾਰਾ ਮਾਰਿਆ ਸੀ ਅਤੇ ਖਾਲਸੇ ਦੀ ਸਾਜਨਾ ਕੀਤੀ ਸੀ। ਉਨ੍ਹਾਂ ਨੂੰ ਪਤਾ ਸੀ ਕਿ ਬੇ 
ਦਰਦ ਅਤਿਆਚਾਰੀ ਦੇ ਮਨ ਨੂੰ ਕੋਈ ਫਿਲਾਸਵੀ ਨਹੀਂ ਪੋਂਹਦੀ । ਕਿਸੇ ਵੇਦ ਅਤੇ ਕੁਰਾਨ 
ਦੇ ਫ਼ਰਮਾਨ ਉਨ੍ਹਾਂ ਪਰ ਅਸਰ ਨਹੀਂ ਕਰਦੇ । ਉਨ੍ਹਾਂ ਦੀ ਬੀਮਾਰੀ ਇਕ ਡੂੰਘੇ ਗੰਦੇ ਫ਼ੋੜੇ ਦੀ 
ਤਰਾਂ ਹੈ ਜਾਂਦੀ ਹੈ ਜਿਸ ਨੂੰ ਕੋਵਲ ਤਲਵਾਰ ਰੂਪੀ ਨਸ਼ਤਰ ਨਾਲ ਹੀ ਕੱਟਿਆ ਅਤੇ ਸਾਫ਼ 
ਕੀਤਾ ਜਾ ਸਕਦਾ ਹੈ, ਹੋਰ ਕਿਸੇ ਹੀਲੇ ਨਹੀਂ । ਇਸ ਗੱਲ ਨੂੰ ਪੂਰੀ ਤਰਾਂ ਅਨੁਭਵ ਕਰ ਕੇ 
ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜਫ਼ਰਨਾਮੇ ਵਿਚ ਬਾਦਸ਼ਾਹ ਔਰੰਗਜੇਬ ਨੂੰ ਲਿਖਿਆ ਸੀ 


ਕਿ: 
<੨<੧_,49੭੭੬-੦੦/66 


%. ਘੰ - 
੬੪੨੭੨੫੦੧(੭੭੯=”੦।੯੭੧< 





ਜਾਇਜ ਤਦੋਂ ਹੈ ਹੱਲ ਤਲਵਾਨ ਫੜਨਾ / 220 

ਗੁਰੂ ਕੋ ਖਾਲਸੇ ਬੇ-ਅਣਖੇ ਕਾਇਰਾਂ ਦੀਆਂ ਮੂਰਤੀਆਂ ਨਹੀਂ ਸਨ। ਉਹ -ਗੁਰੂ 
ਨਾਨਕ ਦੀ ਸਾਹਸ-ਭਰਪੂਰ ਸਿੱਖਿਆ ਦੇ ਧਾਰਨੀ ਸਨ। ਉਨ੍ਹਾਂ ਨੂੰ ਗੁਰੂ ਹਰਿ ਗੋਬਿੰਦ ਦੇ 
ਸ਼ਬਦ ਯਾਦ ਸਨ ਕਿ 'ਸ਼ਸਤਰ ਗ਼ਰੀਬ ਕੀ ਰੱਖਿਆ, ਜਰਵਾਣੇ ਕੀ ਭੱਖਿਆ” ਲਈ 
ਸਜਾਏ ਜਾਂਦੇ ਹਨ ਅਤੇ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਸੋਂ ਖੰਡੇ ਦਾ ਅੰਮ੍ਰਿਤ ਛਕਿਆ 
ਹੋਇਆ ਸੀ। ਉਹ ਕਿਸੇ ਪਰ ਅਕਾਰਣ ਧਾਵਾ ਨਹੀਂ ਸਨ ਕਰਨਾ ਚਾਹੁੰਦੇ । ਪਰ ਜਦ 
ਹਕੂਮਤ ਵੱਲੋਂ ਜੁਲਮ ਦੀ ਕੋਈ ਹੱਦ ਹੀ ਨਾ ਦਿਸੇ ਅਤੇ ਅਮਨ ਅਤੇ ਸੁਖ ਦੀ ਜ਼ਿੰਦਗੀ 
ਲਈ ਹੋਰ ਕੋਈ ਰਾਹ ਹੀ ਨਾ ਰਹਿ ਜਾਏ, ਤਾਂ ਅਜਿਹੀ ਹਕੂਮਤ ਦੇ ਵਿਰੁੱਧ ਹਥਿਆਰ 


18 ਸਰਦਾਰ ਜੱਸਾ ਸਿੰਧ ਆਹਲੂਹਵਾਲੀਆਂ 
ਫੜਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਸੀ । ਗਸ਼ਤੀ ਫੌਜਾਂ ਦੇ ਦੇਸ ਵਿਚ ਫਿਰਦੇ ਹੋਣ 
ਦੇ ਕਾਰਣ ਉਹ ਆਪਣੇ ਪਿੰਡਾਂ ਵਿਚ ਵਸ ਨਹੀਂ ਸਨ ਸਕਦੇ, ਝੱਲਾਂ ਬੇਲਿਆਂ ਵਿਚ ਖਾਣੇ 
ਫ਼ਾਣੈ ਦੇ ਕੋਈ ਸਾਧਨ ਨਹੀਂ ਸਨ, ਇਸ ਲਈ ਉੱਥੇ ਬਹੁਤੀ ਦੇਰ ਰਿਹਾ ਨਹੀਂ ਸੀ ਜਾ 
ਸਕਦਾ । ਜੰਗਲਾਂ ਵੱਲ ਨਿਕਲ ਜਾਣ ਦੇ ਕਾਰਣ ਰਾਠ ਸਿੰਘ ਤਾਂ ਗਸ਼ਤੀ ਫੌਜਾਂ ਦੀ ਮਾਰ 
ਤੋਂ ਬਾਹਰ ਸਨ ਅਤੇ ਸਹਿਜੇ ਹੀ ਉਨ੍ਹਾਂ ਦੇ ਹਥ ਨਹੀਂ ਆਉਦੇ ਸਨ, ਇਸ ਲਈ ਇਨ੍ਹਾਂ 
ਫੌਜਾਂ ਨੇ ਪਿੰਡਾਂ ਵਿਚੋਂ ਗੁਰਮੁਖ ਸਿੰਘਾਂ ਨੂੰ ਭੀ ਫੜਨਾ ਅਤੇ ਤਸੀਹੇ ਦੇਣਾ ਸ਼ੁਰੂ ਕਰ ਦਿੱਤਾ 
ਸੀ। ਇਹ ਗੱਲ ਖਾਲਸੇ ਲਈ ਅਸਹਿ ਸੀ । ਇਨ੍ਹਾਂ ਵੱਲੋਂ ਕਦੀ ਕਦਾਈਂ ਜੋ ਖਾਣੇ ਦਾਣੇ ਦੀ 
ਸਹਾਇਤਾ ਮਿਲਦੀ ਸੀ ਉਸ ਦੇ ਉੱਕਾ ਹੀ ਬੰਦ ਹੋ ਜਾਣ ਨਾਲ ਉਨ੍ਹਾਂ ਦਾ ਜੰਗਲਾਂ, 
' _ਬੈਲਿਆਂ ਵਿਚ ਭੀ ਵੱਡੀ ਗਿਣਤੀ ਵਿਚ ਦਿਨ-ਕਟੀ ਕਰ ਸਕਣਾ ਔਖਾ ਹੋ ਗਿਆ । ਇਸ 
ਲਈ ਉਨ੍ਹਾਂ ਨੇ ਬਹੁਤੀ ਗਿਣਤੀ ਵਿਚ ਇਕੋ ਥਾਂ ਰਹਿਣ ਨਾਲੋਂ ਖਿੱਲਰ ਕੇ ਵਿਚਰਨਾ ਜਰਾ 
__ਸੋਖਾ ਸਮਝਿਆ । ਇਸ ਤਰ੍ਹਾਂ ਵੈਰੀ ਦੀ ਸੂਹ ਲਾਉਣੀ ਭੀ ਸੋਖੀ ਸੀ ਅਤੇ ਵੇਲੇ ਕੁਵੇਲੇ ਦਾਉ 
ਲੱਗ ਜਾਣ ਪਰ ਅਚਾਣਕ ਹੱਲਾ ਕਰਕੇ ਸੱਟ ਮਾਰਨਾ ਅਤੇ ਵੈਰੀ ਦੇ ਸੁਚੈਤ ਹੋਣ ਤੋਂ 
ਪਹਿਲਾਂ ਹੀ ਹਰਨ ਹੋ ਜਾਣਾ ਭੀ ਆਸਾਨ ਸੀ । ਇਨ੍ਹਾਂ ਗੱਲਾਂ ਨੂੰ ਸਾਹਮਣੇ ਰਖ ਕੇ ਰਾਠ 
ਸਿੰਘਾਂ ਨੋ ਆਪਣੇ ਆਪ ਨੂੰ ਦੋ ਦਲਾਂ ਵਿਚ ਵੰਡ ਲਿਆ--ਇਕ ਬੁੱਢਾ ਦਲ ਅਤੇ ਦੂਜਾ 
ਤਰੁਣਾ ਦਲ । 

ਬੁੱਢਾ ਦਲ ਵਿਚ ਪੰਥ ਦੇ ਪੁਰਾਣੇ ਜੱਥੇਦਾਰ ਦੀਵਾਨ ਦਰਬਾਰਾ ਸਿੰਘ ਅਤੇ ਸਰਦਾਰ 
ਕਪੂਰ ਸਿੰਘ ਅਤੇ ਉਨ੍ਹਾਂ ਦੇ ਸੰਗੀ ਸਾਥੀ ਸਨ। ਸਰਦਾਰ ਕਪੂਰ ਸਿੰਘ ਪੰਥ ਵਿਚ ਇਕ 
ਉੱਘੇ ਸੇਵਕ ਸਨ । ਉਨ੍ਹਾਂ ਨੇ ਆਪਣੇ ਭਾਈ ਦਾਨ ਸਿੰਘ ਸਮੇਤ ਦਸਮ ਪਾਤਸ਼ਾਹ ਗੁਰੂ 
ਗੋਬਿੰਦ ਸਿੰਘ ਜੀ ਦੇ ਵਰੋਸਾਏ ਹੋਏ ਸਮਕਾਲੀ ਭਾਈ ਮਨੀ ਸਿੰਘ ਜੀ ਦੀ ਜੱਥੇਦਾਰੀ ਵਿਚ 
ਅੰਮ੍ਰਿਤ ਛਕਿਆ ਸੀ । ਗੁਰੂ ਕੇ ਸਿੰਘਾਂ ਪਰ ਹੋ ਰਹੇ ਜ਼ੁਲਮਾਂ ਦੇ ਹਾਲ ਦੇਖ ਸੁਣ ਕੇ ਅਤੇ 
ਖ਼ਾਸ ਕਰ ਸੰਤ-ਸਰੂਪ ਭਾਈ ਤਾਰਾ ਸਿੰਘ ਵਾਈਂਏ ਦੀ ਪੱਟੀ ਦੇ ਫੋਜਦਾਰ ਮਿਰਜ਼ਾ ਜਾਫ਼ਰ 
ਬੇਗ਼ ਅਤੇ ਮੋਮਨ ਖਾਨ ਕਸੂਰੀ ਦੀ ਫੌਜ ਹਥੋਂ ਸ਼ਹਾਦਤ ਤੋਂ ਪ੍ਰਭਾਵਤ ਹੋ ਕੇ ਕਪੂਰ ਸਿੰਘ ਦੇ 
ਮਨ ਨੇ ਹੁਲਾਰਾ ਖਾਧਾ ਅਤੇ ਉਹ ਮੁਸੀਬੜ ਸਮੇਂ ਇਨ੍ਹਾਂ ਸੂਰਮੇ ਸੰਤ-ਸਿਪਾਹੀਆਂ ਦੀ 
ਸੇਵਾ ਲਈ ਦੀਵਾਨ ਦਰਬਾਰਾ ਸਿੰਘ ਦੇ ਜੱਥੇ ਵਿਚ ਜਾ ਰਲਿਆਂ । ਇਥੇ ਇਸ ਨੇ ਜ਼ਕਰੀਆ 
ਖ਼ਾਨ ਦੀ ਹਕੂਮਤ' ਸਮੇਂ ਮੁਰਲ ਅਹਿਲਕਾਰਾਂ ਵਿਰੁੱਧ ਕਈ ਇਕ ਧਾਵਿਆਂ ਵਿਚ ਹਿੱਸਾ 
ਲਿਆਂ ਅਤੇ ਬਹਾਦੁਰੀ ਲਈ ਨਾਉਂ ਖਟਿਆ । ਖੁੱਡੀਆਂ (ਪਰਗਨਾ ਲਾਹੌਰ), ਚਵਿੰਡੇ 
(ਜ਼ਿਲਾ ਅੰਮ੍ਰਿਤਸਰ) ਅਤੇ ਕਾਨ੍ਹੇ ਕਾਛੇ (ਜ਼ਿਲਾ ਗੁਰਦਾਸਪੁਰ) ਦੇ ਲਾਗੇ ਸ਼ਾਹੀ ਖ਼ਜ਼ਾਨੇ 
ਪਰ ਹੱਲਿਆਂ ਨਾਲ (ਸਾਵਣ-ਭਾਦੋਂ ਸੰਮਤ 1783, ਜੁਲਾਈ-ਅਗਸਤ, 1726 ਨੂੰ) 
ਖਾਲਸੇ ਨੂੰ ਪੰਜ ਕੁ ਲੱਖ ਰੁਪਈਆ ਹਥ ਲੱਗ ਗਿਆ ਅੜੇ ਮੁਰਤਜ਼ਾ ਖਾਨ ਉਚਕਜ਼ਈ ਦੇ 
ਘੋੜਿਆਂ ਦੇ ਕਾਫ਼ਲੇ ਦੀ ਲੁਟ ਨਾਲ (ਅਸੂ ਸੰਮਤ 1783, ਸਤੰਬਰ 1726) ਉਨ੍ਹਾਂ ਦੀ 
ਘੋੜਿਆਂ ਅਤੇ ਹਥਿਆਰਾਂ ਦੀ ਥੁੜ ਭੀ ਕੁਝ ਕੁ ਪੂਰੀ ਹੋ ਗਈ । ਕੁਝ ਵਿਚਾਰ ਪਿੱਛੋਂ 











_ਨੇਜ ਦਲ” ਪੰਨੇ“ ਮੱਤ ੮੨੧੧੨ 
ਪਜਾਂ<ਯ ਏ੪ "੧ ਕੋੜ। ਦੇ ਪਨ 
(ਜੁਾ੩੨। ਸੱਕੇ ੨੩੧ ੮ 


॥<-=<੩੦ ,0ਘਅਅਅੀ ਤਡਾਰਨ=,.. &8.2050.7 ਆ 
_ ੯ 


।,ਨ£% (21੬੦੧ ੨ $ ਦੂ. 24 4!.₹] 


3 ਮੈੱਤ੍ਗ ਐਪ ੪ ਪਰ ਦਾਵਾ 41 1. <ਲਕਰ ਮਲ 


੪ 3੪ (ਆ 





ਜੱਸਾ ਸਿੰਘ ਦੇ ਪਹਿਲੇ ਸਮੇਂ ਵਿਚ ਏਸ਼ ਅਤੇ ਪੰਥ ਦੀ ਹਾਲੜ 19 
ਸਰਦਾਰ ਬੁੱਢਾ ਸਿੰਘ ਸੁੱਕਰਚੱਕੀਏ ਅਤੇ ਬਾਧ ਸਿੰਘ ਹੱਲੋਵਾਲੀਏ ਨੇ ਬਿਆਸਾ ਦੇ ਕੰਢੇ 
ਗੋਇੰਦਵਾਲ ਮੁਹੰਮਦ ਜਾਫ਼ਰ ਖ਼ਾਨ ਸੱਤ-ਹਜ਼ਾਰੀ ਦਾ ਕਾਫ਼ਲਾ ਜਾਂ ਮਾਰਿਆ ਅਤੇ ਪਿਸ਼ਾਵਰ 
ਤੋਂ ਚਿੱਲੀ ਨੂੰ ਜਾਂਦਾ ਕਾਫੀ ਸੋਨਾ ਚਾਂਦੀ ਅਤੇ ਹੋਰ ਮਾਲ ਜਾ ਸਾਂਭਿਆ । 

ਪਰ.ਇਨ੍ਹਾਂ ਹੱਲਿਆਂ ਅਤੇ ਸ਼ਾਹੀ ਮਾਲ ਦੀ ਖੋਹ ਖਿੰਜ ਤੋਂ ਇਹ ਅੰਦਾਜ਼ਾ ਲਾਉਣਾ 
ਗਲਤ ਹੋਵੇਗਾ ਕਿ ਸਿੰਘ ਇਸ ਵੇਲੇ ਧਨ ਮਾਲ ਦੇ ਲਾਲਚ ਨਾਲ਼ ਦੇਸ ਦੀ ਲੁੱਟ ਮਾਰ ਪਰ 
ਉਤਰ ਆਏ ਸਨ ਜਿਵੇਂ ਕਿ ਕਈ ਇਕ ਲਿਖਾਰੀਆਂ ਨੇ ਲਾਇਆ ਹੈ ਅਤੇ ਸਿੰਘਾਂ ਨੂੰ ਡਾਕੂ 
ਅਤੇ ਲੁਟੇਰੇ ਜਾਹਰ ਕੀਤਾ ਹੈ । ਜਿਵੇਂ ਅਸੀਂ ਪਿੱਛੇ ਦੱਸ ਆਏ ਹਾਂ, ਸਿੰਘਾਂ ਦਾ ਇਨ੍ਹਾਂ 
ਹੱਲਿਆਂ ਤੋਂ ਇਕੋ ਹੀ ਮਤਲਬ ਸੀ ਕਿ ਲਾਹੋਰ ਦੀ ਹਕੂਮਤ ਵਿਚ ਅਬਤਰੀ ਫੈਲ ਜਾਏ 
ਅਤੇ ਉੱਸ ਨੂੰ ਅਜਿਹੇ ਹੱਥ ਪੈਰ ਪੈ ਜਾਣ ਕਿ ਉਨ੍ਹਾਂ ਦਾ ਧਿਆਨ ਸਿੰਘਾਂ ਪਰ ਸਖੜੀ ਕਰਨ 
ਤੋਂ ਜਿਤਨਾ ਭੀ ਘਟ ਸਕਦਾ ਹੋਵੇ, ਘਟ ਜਾਏ । ਹੋਰ ਕੁਝ ਨਹੀਂ ਸੀ । ਇਸ ਦਾ ਪ੍ਰੱਤਖ 
ਸਬੂਤ ਭੁਲੇਖੇ ਵਿਚ ਲੁੱਟੇ ਗਏ ਸੈਠ ਪ੍ਰਤਾਪ ਜ਼ੰਦ ਸਿਆਲਕੋਟੀ ਦੇ ਮਾਲ ਵਾਪਸ ਕੁਰ ਰ੍ 
ਦੇਣ ਤੋਂ ਮਿਲਦਾ ਹੈ । ਇਕ ਵਾਰੀ ਸੰਮਤ 1784 (ਸੰਨ 1727) ਵਿਜ਼ ਜਦ ਖਾਲਸੇ ਨੂੰ ਸੂਹ 
ਮਿਲੀ ਕਿ ਦਿੱਲੀਂ ਸ਼ਾਹੀ ਘਰਾਣੇ ਲੋਈ ਬਹੁ-ਮੁੱਲੇ ਮਾਲੇ ਦਾ ਟਾਂਡਾ ਦੀਵਾਨ ਦਰਬਾਰਾ 
` ਸਿੰਘ, ਰਪੂਰ ਸਿੰਘ ਆਦਿ ਦੇ ਜੱਥੇ ਦੇ ਪਾਸ ਹੀ ਸ੍ਰ ਹਰਗੋਬਿੰਦਪੁਰੇ ਆ ਉਤਰਿਆ ਹੈ ਤਾਂ 
_ ਇਨ੍ਹਾਂ ਨੇ ਜਾ ਛਾਪਾ ਮਾਰਿਆ । ਪਰ ਮਗਰੋਂ'ਜਦ ਇਹ ਪਤਾ ਲੱਗਾ ਕਿ ਇਹੁ ਮਾਲ ਸ਼ਾਹੀ 
ਘੁਰਾਣੇ ਨੇ ਖਰੀਦਿਆ ਨਹੀਂ ਅਤੇ ਇਸ ਦਾ ਮਾਲਕ ਅਜੇ ਸੇਠ ਪ੍ਰਤਾਪ ਚੰਦੁ ਹੀ ਹੈ ਜੋ 
ਬੇਚਣ ਦੇ ਖ਼ਿਆਲ ਨਾਲ ਦਿੱਲੀ ਜਾ ਰਿਹਾ ਹੈ, ਤਾਂ ਉਨ੍ਹਾਂ ਨੇ ਸਾਰਾ ਮਾਲ ਪ੍ਰਤਾਪ ਚੰਦ ਦੀ 
ਡਾਲ ਕਰ ਕੇ ਉਸ ਨੂੰ ਸਹੀ ਸਲਾਮਤ ਪਹੁੰਚਾ ਦਿੱਤਾ। ਖਾਲਸੇ ਦਾ ਇਹ ਕਰਤੱਵ ਇਸ 
ਗੱਲ ਦੀ ਮੂਹੋਂ ਬੋਲਦੀ ਗਵਾਹੀ ਹੈ ਕਿ ਉਠ ਲੁੱਟ ਦੇ ਜ਼ਿਆਲ ਨਾਲ ਧਾਵੇ ਨਹੀਂ ਸਨ 
ਮਾਰਦੇ, ਬਲਕਿ ਕੇਵਲ ਲਾਹੋਰ ਦੀ ਸਰਕਾਰ ਦੇ ਜੁਲਮ ਨੂੰ ਮੱਠਾ ਕਰਨ ਲਈ, ਅਤੇ ਜੇ 
ਕਿਧਰੇ ਭੁਲੇਖੇ ਵਿਚ ਕੋਈ ਗ਼ਲਤੀ ਹੋ ਜਾਏ ਤਾਂ ਝੱਟ ਮਾਲ ਮੋੜ ਦਿੰਦੇ ਸਨ । 

ਜਿਉਂ ਜਿਉਂ ਜ਼ਕਰੀਆ ਖ਼ਾਨ ਸਖ਼ਤੀ ਕਰਦਾ ਗਿਆ, ਪਿੰਡਾਂ ਵਿਚ ਸਿੰਘਾਂ ਲਈ 
ਹਮਦਰਦੀ ਵਧਦੀ ਗਈ ਅਤੇ ਮਨਚਲੇ ਗਭਰੂ ਅੰਮ੍ਰਿਤ ਛਕ ਕੇ ਹਜ਼ਾਰਾਂ ਦੀ ਗਿਣਤੀ 
ਵਿਚ ਖਾਲਸਾ ਦਲ ਵਿਚ ਰਲਣ ਲੱਗ ਪਏ । ਹਕੂਮਤ ਨੂੰ ਭੀ ਖ਼ਾਲਸੇ ਦੇ ਸਾਹਮਣੇ ਬੇ-ਬੱਸ 
ਅਤੇ ਨਿਹੱਥਲ ਹੁੰਦੀ ਜਾ ਰਹੀ ਦੇਖ ਕੇ ਲੋਕਾਂ ਦੇ ਹੋਸਲੇ ਭੀ ਵਧ ਗਏ ਅਤੇ ਦਲਾਂ ਦੀ 
-ਨਫ਼ਰੀ ਉਛਲਣ ਲੱਰ ਪਈ । ਬੋੜਿਆਂ ਦੇ ਖਾਣ ਪੀਣ ਦਾ ਗੁਜਾਰਾ ਤਾਂ ਔਖੇ ਸੋਖੇ ਹੁੰਦਾ ਜਾ 
ਰਿਹਾ ਸੀ, ਪਰ ਵਧ ਰੱਹੀ ਗਿਣਤੀ ਨਾਲ ਇਕੱਠੇ ਇਕ ਥਾਂ ਜਾਂ ਲਾਗੇ ਲਾਗੇ ਰਹਿ ਕੋ 
ਗੁਜ਼ਰ ਔਖੀ ਹੋ ਗਈ । ਇਹ ਦੇਖ ਕੇ ਦੀਵਾਨ ਦਰਬਾਰਾ ਸਿੰਘ ਅਤੇ ਸਰਦਾਰ ਕਪੂਰ 
ਸਿੰਘ ਨੇ ਭਾਈ ਮਨੀ ਸਿੰਘ ਦੀ ਅਗਵਾਈ ਵਿਚ ਸਰਬਤ ਖਾਲਸੇ ਦਾ ਇਕ ਦੀਵਾਨ 
ਬੁਲਾਇਆ ਅਤੇ ਸੁਝਾਉ ਪੇਸ਼ ਕੀਤਾ ਕਿ ਤਰੁਣਾ ਦਲ ਨੂੰ ਵੱਖ ਵੱਖ ਜਥਿਆਂ ਵਿਚ ਵੰਡ 
ਦਿੱਤਾ ਜਾਏ ਤਾਂ ਕਿ ਲੰਗਰ ਦਾ ਪ੍ਰਬੰਧ ਵੱਖਰਾ ਵੱਖਰਾ ਹੋਣ ਨਾਲ ਸੋਖਾ ਹੋ ਜਾਏ । ਇਸ ਤੋਂ 


20 ਸਰਦਾਰ ਜੱਸਾ ਸਿੰਘ ਆਹਲੂਵਾਲੀਆ 

ਇਲਾਵਾ ਜਵਾਨੀ ਦੀ ਉਮਰ ਵਿਚ ਤਰੁਣਾ ਦਲ ਦੇ ਸਿੰਘ ਜ਼ਿਆਦਾ ਜੋਸ਼ੀਲੇ, ਦੋੜਨ 
ਭੱਜਣ ਅਤੇ ਹੱਲੇ ਕਰਨ ਵਿਚ ਜਿਆਦਾ ਤੇਜ ਅਤੇ ਸਖ਼ਤ ਸਨ, ਦੂਰ ਦੂਰ ਤਕ ਮਾਰ 
ਕਰਦੇ ਸਨ ਅਤੇ ਬੁੱਢਾ ਦਲ ਵਾਲਿਆਂ ਨਾਲ ਮੇਲ ਮਿਲਾਪ ਵੀ ਸੋਖੋ ਹੀ ਰੱਖ ਸਕਦੇ ਸਨ । 
ਇਹ ਸੁਝਾਉ ਸਭ ਦੇ ਮਨ ਲੱਗਾ ਅਤੇ ਸਰਬ ਸੰਮਤੀ ਨਾਲ ਇਸ ਤਰ੍ਹਾਂ ਜੱਥੇ ਬਣਾਏ 
ਗਏ : 





ਪਹਿਲਾ --- __ ਨਿਸ਼ਾਨ ਸਾਹਿਬ ਭਾਈ ਦੀਪ ਸਿੰਘ ਨੂੰ ਫੜਾ ਕੇ ਇਕ ਡੇਰਾ 
ਉਨ੍ਹਾਂ ਦੇ ਤਾਬੇ ਕੀਤਾ । 

ਦੂਸਰਾ _-- ਭਾਈ ਕਰਮ ਸਿੰਘ ਧਰਮ ਸਿੰਘ ਅੰਮ੍ਰਿਤਸਰੀਆਂ ਨੂੰ, 
ਤੀਸਰਾ _--- ਬਾਬਾ ਕਾਹਨ ਸਿੰਘ ਬਿਨੋਦ ਸਿੰਘ ਗੋਇੰਦਵਾਲੀਆਂ ਨੂੰ, 
ਚੋਥਾ __--- __ ਭਾਈ ਦਸੋਂਧਾ ਸਿੰਘ ਕੋਟ ਬੁਢਾ ਵਾਲੇ ਨੂੰ, ਅਤੇ 

ਪੰਜਵਾਂ ਭਾਈ ਬੀਜੂ ਸਿੰਘ, ਮਦਨ ਸਿੰਘ ਨੂੰ। 


ਇਨ੍ਹਾਂ ਪੰਜ ਡੇਰਿਆਂ ਤੋਂ ਬਿਨਾਂ ਜੋ ਪੁਰਾਣੇ ਬੁੱਢੇ ਮਿੰਘਸਨੇ ਉਹ ਸਾਰੇ ਸਰਦਾਰ ਕਪੂਰ 
ਸਿੰਘ ਜੀ ਪਾਸ ਰਹੇ। ਇਨ੍ਹਾਂ ਵਿਚ ਉੱਘੇ ਸਨ ਸਰਦਾਰ ਸ਼ਾਮ ਸਿੰਘ ਨਾਰੋਕਿਆਂ ਵਾਲੇ, 
ਭੋਮਾ ਸਿੰਘ, ਆਦਿ । ਇਹ ਗੱਲ ਸੰਮਤ 1787 ਸੰਨ 1730 ਈ. ਦੀ ਹੈ । ਇਨ੍ਹਾਂ ਦਿਨਾਂ 
ਵਿਚ ਸਰਦਾਰ ਜੱਸਾ ਸਿੰਘ ਆਪਣੇ ਮਾਮਾ ਸਰਦਾਰ ਬਾਘ ਸਿੰਘ ਹੱਲੋਵਾਲੀਏ ਦੇ ਨਾਲ 
ਸਰਦਾਰ ਕਪੂਰ ਸਿੰਘ ਜੀ ਪਾਸ ਆ ਗਏ ਸਨ । 

ਖਾਲਸੇ ਦੀ ਵਧ ਰਹੀ ਤਾਕਤ ਅਤੇ ਦਿਨੋ ਦਿਨ ਮਜਬ਼ੂਤ ਹੋ ਰਹੀ ਜੱਥੇਬੰਦੀ ਨੇ 
ਜਕਰੀਆ ਖ਼ਾਨ ਨੂੰ ਘਬਰਾ ਦਿੱਤਾ । ਉਸ ਦਾ ਤਾਂ ਖ਼ਿਆਲ ਸੀ ਕਿ ਉਹ ਸਖ਼ਤੀ ਨਾਲ 
ਖਾਲਸੇ ਨੂੰ ਦਬਾ ਦੇਵੇਗਾ । ਪਰ ਉਹ ਕੋੜੀ ਵੇਲ ਦੀ ਤਰ੍ਹਾਂ ਵਧਦਾ ਜਾਂ ਰਿਹਾ ਸੀ । ਉਨ੍ਹਾਂ ਦੇ 
ਹੱਲਿਆਂ ਦੇ ਕਾਰਣ ਸ਼ਾਹੀ ਮਾਲੀਆ ਵੇਲੇ ਸਿਰ ਦਿੱਲੀ ਪੁੱਜਣਾ ਮੁਸਕਲ ਹੋ ਰਿਹਾ ਸੀ। 
ਦੱਖਣ-ਲਹਿੰਦੇ ਵੱਲ ਭੀ ਲੋਕਾਂ ਵਿਚ ਗੜਬੜ ਰਹਿਣ ਕਰਕੇ ਮਾਝੇ ਵਾਂਗ ਉੱਥੇ ਭੀ ਮਾਮਲੇ 
ਦੀ ਊਗ੍ਹਾਹੀ ਪੂਰੀ ਨਹੀਂ ਸੀ ਹੋ ਰਹੀ। ਇਹ ਹੀ ਨਹੀਂ, ਬਲਕਿ ਦਲ ਖਾਲਸਾ ਮਾਲਵੇ 
ਵਿਚ ਭੀ ਪੁੱਜ ਰਿਆ ਸੀ ਅਤੇ ਜਦ ਸੰਮਤ 1789 ਵਿਚ ਮੰਝ ਰਾਜਪੂਤਾਂ ਨੋ ਇਕ ਤਕੜਾ 
_ ਇਕੱਠ ਕਰ ਕੇ ਦੁਆਬੇ ਦੇ ਛੌਜਦਾਰ ਸੱਯਦ ਅਸਦ ਅਲੀ ਅੜੇ ਮਲੇਰਕੋਟਲੀਏ ਪਠਾਣ 
ਜਮਾਲ ਸ਼ਾਨ ਦੀ ਸਹਾਇਤਾ ਨਾਲ ਸਰਦਾਰ ਆਲਾ ਸਿੰਘ ਫੂਲ-ਕੇ ਨੂੰ ਬਰਨਾਲੇ ਜਾ 
ਘੇਰਿਆ ਤਾਂ ਤਰੂਣਾ ਦਲ ਨੇ ਸਰਦਾਰ ਦੀਪ ਸਿੰਘ ਦੀ ਅਗਵਾਈ ਵਿਚ ਉਸ ਦੀ ਜਾ 
ਸਹਾਇਤਾ ਕੀਤੀ ਅਤੇ ਵੈਰੀਆਂ ਨੂੰ ਹਰਾ ਕੇ ਭਜਾ ਦਿੱਤਾ ਸੀ ਅਤੇ ਆਲਾ ਸਿੰਘ ਨੂੰ ਭਰੋਸਾ 
ਦੇ ਆਏ ਸਨ ਕਿ ਜਦ ਵੀ ਭੱਟੀਆਂ ਆਦਿ ਨਾਲ ਲੜਨ ਦੀ ਲੋੜ ਪਵੇ, ਖਾਲਸਾ ਜੀ ਨੂੰ 
ਯਾਦ ਕਰ ਲਿਆ ਕਰਨਾ, ਉਹ ਵੈਰੀਆਂ ਨੂੰ ਸੋਧ ਦਿਆਂ ਕਰੇਗਾ । ਇਨ੍ਹਾਂ ਕਾਰਣਾਂ ਕਰਕੇ 


ਜੱਸਾ ਸਿੰਘ ਦੇ ਪਹਿਲੇ ਸਮੇਂ ਵਿਚ ਦੋਸ਼ ਅਤੇ ਪੰਥ ਦੀ ਹਾਲਤ 21 
ਦਿੱਲੀ ਦੀ ਸਰਕਾਰ ਦਾ ਜ਼ਕਰੀਆ ਖਾਨ ਨਾਲ ਨਾਰਾਜ਼ ਹੋਣਾਂ ਕੁਦਰਤੀ -ਗੱਲ ਸੀ । 
ਜ਼ਕਰੀਆ ਖ਼ਾਨ ਦੇ ਸਖਤੀ ਦੇ ਹਥਿਆਰ ਹੁਣ ਖੁੰਢੇ ਹੋ ਚੁੱਕੇ ਸਨ ਅਤੇ ਉਹ ਅੱਕ ਫਿਆ 
ਹੋਇਆ ਸੀ। ਇਸ ਲਈ ਉਸ ਨੇ ਦਿੱਲੀ ਦੀ ਸਰਕਾਰ ਅਤੇ ਬਾਦਸ਼ਾਹ ਮੁਹੰਮਦ ਸ਼ਾਹ ਦੀ 
ਮਨਜੂਰੀ ਨਾਲ ਇਹ ਵਿਉੱਤ ਬਣਾਈ ਕਿ : 

2. ਉਨ੍ਹਾਂ ਨੂੰ ਇਕ ਜਾਗੀਰ ਦੇ ਦਿੱਤੀ ਜਾਏ ਜਿਸ ਨਾਲ ਉਂਹ ਪ੍ਰਸੰਨ-ਚਿਤ ਰਹਿਣ, 
3. ਉਨ੍ਹਾਂ ਦੇ ਮੁਰ੍ੈਲ ਆਗੂ ਨੂੰ “ਨਵਾਬ” ਦੀ ਪਦਵੀ ਦੇ ਦਿੱਤੀ ਜਾਏ ਤਾਂ ਕਿ ਉਹ 
ਖਾਲਸਾ ਦਲਾਂ ਨੂੰ ਆਪਣੇ ਤਹਿੜ ਰਖ ਸਕੇ ਅਤੇ ਦੈਸ ਵਿਚ ਅਮਨ ਅਮਾਨ 
ਵਰਤ ਸਕੇ । 
ਇਸ ਵਿਉਂਤ ਨੂੰ ਸਿਰੇ ਚਾੜ੍ਹਣ ਲਈ ਜ਼ਕਰੀਆ ਖ਼ਾਨ ਨੇ ਇਕ ਸਰਕਾਰੀ 
ਅਹੁਦੇਦਾਰ (ਚਕਰੈਲ ਸਿੰਘ) ਭਾਈ ਸਬੇਗ ਸਿੰਘ ਨੂੰ ਵਸਾਖੀ ਸੰਮਤ 1790 (29 ਮਾਰਚ 
ਸੰਨ 1736 ਈ.;) ਨੂੰ ਖਾਲਸੇ ਪਾਸ ਸੀ ਅੰਮ੍ਰਿਤਸਰ ਭੇਜਿਆ । ਬਹੁਤ ਕੁਝ ਵਿਚਾਰਨ ਤੋਂ 
ਬਾਅਦ ਖ਼ਾਲਸੇ ਨੋ ਸੁਲਾਹ ਸਫਾਈ ਦੀ ਗੱਲ ਪਰਵਾਨ ਕਰ ਲਈ ਪਰ “ਨਵਾਬੀ” ਦੀ 
ਖਿਲਅਤ (ਸਿਰੋਪਾਉ) ਲੈਣ ਤੋਂ ਹਰ ਕੋਈ ਸਿੰਘ ਨਾਂਹ ਕਰੀ ਜਾਏ । ਕੁਝ ਸਿਆਣਿਆਂ ਨੇ 
ਸਲਾਹ ਦਿੱਤੀ ਕਿ ਖਿਲਅਤ ਪੰਥ ਦੇ ਪੁਰਾਣੈ ਬਿਰਧ ਆਗੂ ਸਰਦਾਰ ਦਰਬਾਰਾ ਸਿੰਘ ਨੂੰ 
ਦੇ ਦਿੱਤੀ ਜਾਏ, ਪਰ ਉਸ ਨੇ ਭੀ ਨਾਂਹ ਕਰ ਦਿੱਤੀ । ਇਸ ਗੱਲ ਦਾ ਜਿਕਰ ਕਰਦਾ 
ਹੋਇਆ ਭੰਗੂ ਰਤਨ ਸਿੰਘ ਸਹੀਦ 'ਪ੍ਰਾਚੀਨ ਪੰਥ ਪ੍ਰਕਾਸ਼' ਵਿਚ ਲਿਖਵਾ ਹੈ : 
ਉਨ ਦਰਬਾਨੈ ਸਿੰਘ ਆਲ਼ਲੋਂ ਕਹ/ ਅਸੀਂ ਨਵਾਬ ਕਦ ਚਹੋਂ ਲਈਂ / 
ਹਮਕੋਂ ਸਤਗੁਰ ਬਚਨ ੫ਤਿਸ਼ਾਨੀ ਹਈਂ / 2 ਕੌ ਜਾਪਤ /ਝੇਤ ਸੋਊਂ ਅੱ /36 # 
ਹਮ ਰਾਖਤ ੫/ਤਸ਼ਾਹੀ ਦਾਫਾ / ਜਾ ਇਤ ਕੋ ਜਾਂ ਅਗਲੋਂ ਪਾਵਾ / 
ਜੋ ਸਤਿਗੁਰ ਸਿੱਖਨ ਕਹੀ ਬਾਝ / ਹੋਗ ਸਾਈਂ ਨਇੈ ਖਾਲਾ ਸਾਤ ॥ 37 ॥ 
ਹ਼ਰੁਵ ਸ਼ਰਤ ਆ ਧਵਲ ਡਲਾਂਏ / ਸੰਤਿਠੁਰ ਬਚਨ ਨਾਂ ਖ਼ਾਲੀ ਜਾਇ / 
ਪਤਿਸ਼ਾਨੰ ਛੱਡ /ਕੇਮ ਲਹੋਂ ਨਵਾਬ / “ਲਾਨਨ ਜਿਹ ਮਾਇ ਖਰਾਬੀ //38 / 
ਦੋਹਰਾ 
ਹਮ ਪਾਤਸ਼ਾਹ? ਸਤਿਗੁਰੂ ਦਈ ਹੱਨ ਹੰਨੋਂ ਲਾ/ਏ / 
ਨਿਹ ਜਿਹ ਛਹੈਂ ਜਖ਼ੀਨ ਮੱਲ ਤਾਹਿ ਤਹਿ ਤਖ਼ਤ ਬਨ / 
ਇਸੀ ਭਾਂਤ ਬਦੂ ਐਖਨ ਕਈ / ਹਮ ਕੋ ਲੋੜ ਨਵਾਲੀ ਨਹੀਂ /..... 
ਕਿਸੈ ਸਿੰਘ ਕੋ ਯਹ ਝਾ ਦੋਟੋਂ / ਟਹਲ ਕਰਤ 'ਕੈਸੈ ਕੋ ਲਥ ਲੋਹੋ 47 7 
[ਪੰਨਾ 259-601 
ਇਸ ਵੇਲੇ ਨਵਾਬੀ ਖਿਲਅਤ ਦੀ ਉਹ ਹੀ ਹਾਲਤ ਹੋ ਰਹੀ ਸੀ ਜੋ ਖੇਲ ਦੇ ਮੈਦਾਨ 
ਵਿਚ ਫੁਟਬਾਲ ਦੀ ਹੁੰਦੀ ਹੈ, ਜਿਸ ਨੂੰ ਕਿ ਹਰ ਕੋਈ ਪੈਰਾਂ ਨਾਲ ਠੁੱਡੇ (ਕਿੱਕਾਂ) ਮਾਰਦਾ 


2 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਹੈ ਅਤੇ ਹੱਥ ਕੋਈ ਨਹੀਂ ਲਾਉ'ਦਾ । ਇਸ ਵੇਲੇ ਖਾਲਸੇ ਦੋ ਸਜੇ ਦੀਵਾਨ ਵਿਚ ਇਕ ਸਿੰਘ 
ਪਾਨ ਕਰ ਰਿਹਾ ਸੀ ਕਿ ਗਉੜੀ ਰਾਗ ਬਾਵਨ ਅਖਰੀ ਵਿਚ ਪੰਜਵੇਂ ਪਾਤਸ਼ਾਹ ਦੀਆਂ 
ਇਹ ਤੁਕਾਂ ਸੁਣ ਕੇ ਕਿ : 
ਟਹਲ ਮਹਲ ਤਾ ਕਊਂ ਨਲ ਜਾ ਕਉਂ ਸਾਧ ਕ੍ਰਿਪਾਲ / 
ਸੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ 1... #27 # 
ਇਕ ਸਿੰਘ ਬੋਲ ਉਠਿਆ ਕਿ ਗੁਰੂ ਮਹਾਰਾਜ ਦਾ ਵਾਕ ਇਹ ਫੁਰਮਾਉਂਦਾ ਹੈ ਕਿ 
ਟਹਿਲ ਕਰਦੇ ਨੂੰ ਉੱਚੀ ਪਦਵੀ ਪਰਾਪਤ ਹੁੰਦੀ ਹੈ, ਗੁਰੂ ਦਾ ਹੁਕਮ ਮੰਨੋ, ਢਿੱਲ ਨਾ ਕਰੋ 
ਅਤੇ ਸੇਵਾ ਕਰਦੇ ਸਿੰਘ ਨੂੰ ਇਹ ਪਦਵੀ ਦੇ ਦਿਓ । ਇਸ ਵੇਲੇ.ਸਰਦਾਰ ਕਪੂਰ ਸਿੰਘ 
ਰ੍ ਦੀਵਾਨ ਵਿਚ ਸੰਗਤਾਂ ਨੂੰ ਪੱਖਾ ਝੱਲ ਰਹੇ ਸਨ । ਰੋਪੜ ਵਿਚ ਪਿੱਛੇ ਜਿਹੇ ਗੁਸ਼ਤੀ ਫੋਜ 
ਰ੍ ਨਾਲ ਹੋ ਪਈ ਇਕ ਟੱਕਰ ਵਿਚੁ ਭਾਵੇਂ ਉਨ੍ਹਾਂ ਦੇ ਮੱਥੇਂ ਦਾ ਫੱਟ ਅੱਜੇ ਅੱਲਾ ਹੀ ਸੀ ਪਰ ਉਹ 
ਇਸ ਦੀ ਪਰਵਾਹ ਨਾ ਕਰਦੇ ਹੋਏ ਇੱਧਰ ਉਧਰ ਚੱਕਰ ਲਾ ਕੋ ਸੇਵਾ ਵਿਚ ਤੜਪਟ ਜੁਟੇ 
ਹੋਏ ਸਨ। 'ਪੰਥ ਪ੍ਰਕਾਸ਼ ਦੇ ਕਥਨ ਅਨੁਸਾਰ : 
ਯੰਚ ਦੀਵਾਨ ਤਬੈ ਵਿ ਥਲ ਧਰ/ 
ਪੱਠਾ ਕਰਤ' ਹੁੜੋ ਇਤ ਉਤ ਫ਼ਿਰ / 
ਅਵਰ ਟਹਿਲ ਵਹਿ ਬਹੁਤ ਕਮਾਵੈ / 
ਦੇਗ ਹੋੜ ਸ਼ਲ ਲਕੜੀ ਲਿਆਵੇ / 
ਬਰਤਨ ਜੂਠ ਮਾਂਜਤ ਸਭੇ ਕੇ/' 
ਕੱਛਾਂ ਧੋਇ ਨੁਲ੍ਹਾਵਤ ਜ਼ਥਕੇ / 
ਲੀੰਦ ਹਟਾਵਤ ਅਸ਼ਵਨ' ਸਾਰ? / 
ਔਰ ਟਹਿਲ ਇਤਿਅਮੰਦਿਕ ਭਾਰ / 
ਕਰਤ ਗਹਿਤ ਨੈਸ /ਇਨ ਧਰ ਸਰਧਾ / 
ਕੜੀ ਨ ਕਠ ਹੀ ਕਾਨ ਸਪਰਧਾ/ _ 
ਸਤ? ਸਤ? ਦਾਤਾ ਵਡ ਸੂਰਾ / 
ਥਾ ਫਲ /ਏਸ' ਤੈਂ ਮਲਯੋ ਪੂਰਾ / 
ਦੂਜੀ ਵਾਰ, ਪੰਨਾ 424-425] 
ਦੀਵਾਨ ਵਿਚ ਹਾਜਰ ਸਰਬਤ ਖਾਲਸੈ ਨੂੰ ਇਹ ਗੱਲ ਬੜੀ ਚੰਗੀ ਲੱਗੀ ਅਤੇ ਉਨ੍ਹਾਂ 
ਨੇ “ਸਤਿ ਸ੍ਰੀ ਅਕਾਲ” [ਦੇ ਜੈਕਾਰਿਆਂ ਨਾਲ ਪਰਵਾਨਗੀ ਦੇ ਦਿੱਤੀ। ਸਰਦਾਰ ਕਪੂਰ 
ਸਿੰਘ ਜੀ ਇਸ ਹਾਲੜ ਵਿਚ ਨਾਂਹ ਨਹੀਂ ਸਨ ਕਰ ਸਕਦੇ। ਗੁਰੂ ਕੀ ਹਜ਼ੂਰੀ ਵਿਚ 
ਅਰਦਾਸ ਹੋ ਗਈ ਅਤੇ ਉਨ੍ਹਾਂ ਨੇ ਸੀਸ ਨਿਵਾ ਦਿੱਤਾ ਅਤੇ ਹੱਥ ਜੋੜ ਕੇ ਬੜੀ ਨਿਮ੍ਰੜਾ 
ਨਾਲ ਬੇਨਤੀ ਕੀਤੀ ਕਿ ਜੇ ਖ਼ਾਲਸਾ ਤੂਠਾ ਹੈ ਤਾਂ ਖਿਲਅਤ ਪੰਜ ਸਿੰਘਾਂ ਦੇ ਮੈਰਾਂ ਨਾਲ ਛੂਹ 
ਕੇ ਪਵਿੱਤਰ ਕਰ ਕੇ ਬਖਸ਼ੀ ਜਾਏ । ਇਹ ਗੱਲ ਸੰਗਤ ਨੇ ਪਰਵਾਨ ਕਰ ਲਈ । ਇਸ ਤਰ੍ਹਾਂ 





ਜੱਸਾ ਸਿੰਘ ਦੇ ਪਹਿਲੇ ਸਮੇਂ ਵਿਚ਼ ਦੇਸ਼ ਅਤੇ ਪੰਥ ਦੀ ਹਾਲੜ 23 
ਸਰਕਾਰ ਵੱਲੋਂ ਸਰਦਾਰ ਕਪੂਰ ਸਿੰਘ ਲਈ ਨਵਾਬ” ਦੀ ਪਦਵੀ ਪੰਥ ਵੱਲੋਂ ਪਰਵਾਨ ਕਰ 
ਬਾਰਾਂ ਪਿੰਡਾਂ ਦੀ ਜਾਗੀਰ ਗੁਰੂ-ਚੱਕ ਸ੍ਰੀ ਅੰਮ੍ਰਿਤਸਰ ਨਾਲ ਲਾ ਦਿੱਤੀ ਗਈ ਅਤੇ ਖਾਲਸੇ 
ਨੂੰ ਖੁਲ੍ਹੇ ਵਿਚਰਨ ਦੀ ਆਗਿਆ ਹੋ ਗਈ । ਇਸ ਨਾਲ ਕੁਝ ਚਿਰ ਲਈ ਸਰਕਾਰ ਅਤੇ 
ਸਿੰਘਾਂ ਵਿਚਕਾਰ ਸੁਲਾਹ ਹੋ ਗਈ । ਅਸਲ ਵਿਚ ਅੰਦਰੋਂ ਜ਼ਕਰੀਆ ਖਾਨ ਦੇ ਮਨ ਵਿਚ 
ਮੈਲ ਸੀ । ਉਹ ਕੇਵਲ ਸਿੰਘਾਂ ਪਰ ਇਕ ਕਰੜੀ ਸੱਟ ਮਾਰਨ ਲਈ ਵਕਤ ਅਤੇ ਮੋਕੇ ਦੀ 

ਤਾੜ ਵਿਚ ਸੀ, ਜਿਵੇਂ ਕਿ ਬਾਅਦ ਦੇ ਰਾਲਾਤ ਤੋਂ ਸਪੱਸ਼ਟ ਹੋ ਜਾਂਦਾ ਹੈ । 


` ਅਮਨ ਅਮਾਨ ਹੋ ਜਾਣ ਪਰ ਮੁਖੀ ਮੁਖੀ ਸਰਦਾਰ ਨਵਾਂਬ ਕਪੂਰ ਸਿੰਘ ਜੀ ਨਾਲ ਸ੍ਰੀ 
` ਅੰਮ੍ਰਿਤਸਰ ਰਹਿਣ ਲੱਗ ਪਏ ਅਤੇ ਬਾਕੀ ਬਹੁਤ ਸਾਰਾ ਖਾਲ੍ਸਾਂ ਆਪਣੇ ਆਪਣੇ ਘਰਾਂ ਨੂੰ 
ਛਿੜ ਗਿਆਂ। ਸ਼ਾਹੀ'ਮਾਲ਼ ਖ਼ੁਜਾਨਿਆਂ ਅਤੇ ਕਾਫ਼ਲਿਆਂ ਦੀ ਲੁੱਟ ਮਾਰ ਦੀਂ ਹੁਣ ਲੋੜ 
ਨਹੀਂ ਸੀ ਰਹੀ। ਜੋ ਸਿੰਘ ਨਵਾਬ ਸਾਹਿਬ ਨਾਲ ਸਨ ਉਨ੍ਹਾਂ ਲਈ ਸ੍ਰੀ ਅੰਮ੍ਰਿਤਸਰ ਵਿਚ 
ਗੁਰੂ ਕਾ ਲੰਗਰ ਖੁਲ੍ਹਾ ਵਰਤਦਾ ਸੀ । ਮੁਸੀਬਤਾਂ ਦੇ ਜਮਾਨੇ ਨੇ ਸਿੰਘਾਂ ਨੂੰ ਇਕ ਮੁੱਠ ਅਤੇ 
ਇਕ ਜਾਨ ਕਰ ਦਿੱਤਾ ਸੀ ਅੰਤੇ ਉਹ ਸੰਭ ਇੱਕੋ-ਮਾਂ-ਪਿਓ-ਜਾਏ ਸਕੇ ਵੀਰਾਂ ਦੀ ਤਰ੍ਹਾਂ 
ਰਹਿ ਰਹੇ ਸਨ । ਤਵਾਰੀਖ ਗੁਫੂ ਖਾਲਸਾ” ਮੀ ਵਿਚ ਇਸ 
ਦਾ ਬੜਾ ਸੋਹਣਾ ਵਰਣਨ ਇਸ ਤਰ੍ਹਾਂ ਕੀਤਾ ਹੋਇਆ ਹੈ ' 


ਉਸ ਸਮੇਂ ਸਿੰਘਾਂ ਦਾ ਮਿਸੇ ਵਿਰ ਬੰਹੁੰੜ ਪਯਾਰ ਤੋ ਏਕਾਯਤ ਸੀ, ਇਕ ਦੂਸਰੇ 
ਨੂੰ ਆਪਣੇ ਪ੍ਰਾਣਾਂ ਜੈਸਾਂ ਪਯਾਰਾ ਤੇ ਸਕਾ` ਭਾਈ ਸਮਝਦਾ ਸੀ । ਨੀੀ ਊਚੀ ਜ਼ਾਤ 
ਪਾਤ ਦਾ ਭੇਦ ਕੋਈ ਨਹੀਂ ਸੀ । ਸਬ ਆਪ ਨੂੰ ਇਕ ਜੂਪ ਸੋਢ ਬੰਸ ਛਤ੍ਰੀ ਖਾਲਸਾ 
ਮੰਨਦੇ ਸੇ। ਜੇ ਕੋਈ ਕੁਛ ਕਮਾ ਕੇ ਕਿਧਰੋਂ ਲਿਆਉਂਦਾ ਸੋ ਸਬ ਗੁਰੂ ਕੇ ਖਜ਼ਾਨੇ 
ਵਿਚ ਜਮਾ ਕਰਕੇ ਸਭਨਾਂ ਭਾਈਆਂ ਦੇ ਨਾਲ ਰਲ ਕੋ ਗੁਜਾਰਾ ਕਰਦਾ । ਵਧ ਘਟ 
ਲੈਣ ਦਾ ਕੋਈ ਕਿਸੇ ਨੂੰ ਖਿਆਲ ਨਾਂ ਛੁਰਦਾ। ਜੋ ਕੁਛ ਨਵਾਬ ਆਦਕ ਮੁਖੀਏ 
ਸਿੰਘ ਬਰੜਾਉਂਦੇ, ਉਸੇ ਪਰ ਆਨੰਦ ਰਹਿੰਦੇ ਅਤੋ ਦਿਨ ਰਾਤ ਗੁਰੂ ਦੀ ਬਾਣੀ 
ਪੜ੍ਹਦੇ ਹੋਏ ਸ਼ਸਤਰ-ਵਿੱਦਿਆ ਸਿਖਦੇ ਸਿਖਾਉੱਦੇ । ਘੋੜਿਆਂ ਦੀ, ਸ਼ਸਤਰਾਂ ਦੀ, 
ਲੰਗਰ ਦੀ ਟਹਲ ਕਰਦੇ ਰਹਿੰਦੇ । ਜੇ ਕਰ ਕਦੇ ਕਿਸੇ ਤੋਂ ਬੁਰਿਆਈ ਹੋ ਜਾਂਦੀ, 
ਤਾਂ ਖਾਲਸੈ ਦੇ ਦੀਵਾਨ ਦੀ ਆਗਿਆ ਲੈ ਕੇ ਭਾਈ ਮਨੀ ਸਿੰਘ ਜੀ ਜਥਾ ਜੋਗ ਉਸ 
ਨੂੰ ਤਨਖਾਹ ਲਾ ਦਿੰਦੇ ਅਤੇ ਉਹ ਭੀ ਬਿਨਾ ਹੀਲ ਹੁੱਜਤ ਦੇ ਮੰਨ ਲੈਂਦਾ । ਏਸ ਸਮੇਂ 
ਦਰਬ਼ਾਰ' ਸਿੰਘ ਦੀਵਾਨ, ਸੰਗਤ ਸਿੰਘ ਖਜਾਨਚੀ, ਹਰੀ ਸਿੰਘ ਲਾਂਗਰੀ, ਭਗਤ 
ਸਿੰਘ ਖਜਾਨਚੀ, ਬੁੱਢਾ ਸਿੰਘ ਦੇਸੀ, ਹਰਦਿੱਤ ਸਿੰਘ, ਗਰਜਾ ਸਿੰਘ, ਸੱਜਨ 
ਸਿੰਘ (ਹਜੂਰੀ) ਜੋ ਗੁਰੂ ਕੇ ਹਜੂਰ ਰਹੇ ਸੇ, ਪੰਥ ਵਿਚ ਸ਼ਾਮਲ ਸੇ, ਅਤੇ ਨਵਾਬ 
ਕਪੂਰ ਸਿੰਘ, ਹਰੀ ਸਿੰਘ ਸੁਖਈ , ਦੀਪ ਸਿੰਘ, ਗੁਰਬਖਸ਼ ਸਿੰਘ ਸ਼ਹੀਦ, ਥਰਾਜ 


24 ਸਰਦਾਣ ਜੱਸਾ ਸਿੰਘ ਆਜ਼ਲੂ 
ਬਹੁਤ ਨਾਮੀ ਸਿੰਘ ਪੰਥ ਵਿਚ ਮੰਨੋ ਪਰਮੰਨੇ ਹੋਏ ਸੇ । 
[ਪੰਥ ਪ੍ਰਕਾਸ, 427-28, ਸ਼ਮਸ਼ੇਰ ਖਾਲਸਾ, 65-66] 

ਸਰਦਾਰ ਦਰਬਾਰਾ ਸਿੰਘ ਦਾ ਦੇਹਾਂਤ 

ਸਾਵਨ ਸੰਮਤ 1791 ਬਿਕ੍ਮੀ (ਸੰਨ 1734 ਈ) ਵਿਚ ਦੀਵਾਨ ਦਰਬਾਰਾ ਸਿੰਘ 
ਜੀ ਚਲਾਣਾ ਕਰ ਗਏ ਤਾਂ ਖਾਲਸਾ ਦਲਾਂ ਦੀ ਸਾਰੀ ਜੁਮੇਵਾਰੀ ਨਵਾਬ ਕਪੂਰ ਸਿੰਘ ਜੀ 
ਪਰ ਆ ਪਈ । ਇਸ ਵੇਲੇ ਦੋਵੇਂ ਦਲ ਅੰਮ੍ਰਿਤਸਰ ਇਕੱਠੇ ਹੋਣ ਕਰਕੇ ਜਾਗੀਰ ਦੀ 
ਆਮਦਨੀ ਅਤੇ ਦਰਬਾਰ ਸਾਹਿਬ ਦੀ ਨਜਰ ਭੇਟ ਨਾਲ ਲੰਗਰ ਦਾ ਖਰਚ ਚਲਣਾ ਔਖਾ 
ਸੀ। ਅਮਨ ਅਮਾਨ ਦਾ ਵੇਲਾ ਹੋਣ ਕਰਕੇ ਬਹੁਤੇ ਸਿੰਘਾਂ ਅਤੇ ਜਥਿਆਂ ਦੀ ਇਥੇ ਲੋੜ ਭੀ 
ਨਹੀਂ ਸੀ। ਇਸ ਲਈ ਤਰੁਣਾ ਦਲ ਦੇ ਸਿੰਘ ਕੁਝ ਤਾਂ ਪਿੰਡਾਂ ਨੂੰ ਚਲੇ ਗਏ ਅਤੇ ਖੇਤੀ 
ਬਾੜੀ ਵਿਚ ਰੁੱਝ ਗਏ ਅਤੇ ਕੁਝ ਆਪਣੇ ਜਥਿਆਂ ਨਾਲ ਪ੍ਰਚਾਰ ਲਈ ਦੇਸ ਵਿਚ ਥਾਓ” 
ਕਾਈਂ ਖਿੰਡ ਗਏ । ਇਸ ਵੇਲੇ ਮਾਲਵੇ ਵਿਚ ਫੂਲ ਕੇ ਸਰਦਾਰ ਭੀ ਆਪਣੇ ਪੈਰ ਪਸਾਰ 
ਤਹੇ ਸਨ ਅਤੇ ਲੋੜ ਪੈਣ ਪਰ ਖਾਲਸਾ ਦਲ ਵੱਲੋਂ ਸਹਾਇਤਾ ਦੀ ਆਸ ਨਾਲ ਭੱਟੀਆਂ, 
ਤੋਗਰਾਂ ਅਤੇ ਰਾਜਪੂਤਾਂ ਨਾਲ ਲੋਹਾ ਲੈ ਰਟੇ ਅਤੇ ਮੱਲਾਂ ਮਾਰ ਰਹੇ ਸਨ ! ਜਦ ਤੋਂ ਸੰਮਤ 
1789 (ਸੰਨ 1732 ਈ.) ਵਿਚ ਸਰਦਾਰ ਆਲਾ ਸਿੰਘ ਫੂਲਕੇ ਦੀ ਬਰਨਾਲੇ ਵਿਚ 
ਸਹਾਇਤਾ ਕਰਕੇ ਖਾਲਸਾ ਦਲ ਨੇ ਮੰਝ ਰਾਜਪੂਤਾਂ ਦੀ ਭਾਰੀ ਜਮੀਅਤ ਅਤੇ ਜਾਲੰਧਰ ਦੇ 
ਫੌਜਦਾਰ ਅਸਦ ਅਲੀ ਅਤੇ ਮਲੋਰਕੋਟਲੇ ਦੇ ਨਵਾਬ ਜਮਾਲ ਖ਼ਾਨ ਦੀ ਮਿਲਵੀਂ ਫੌਜ ਨੂੰ 
ਸੱਟ ਮਾਰੀ ਸੀ ਤਾਂ ਏਧਰ ਖਾਲਸਾ ਦਲ ਦੀ ਧਾਕ ਬਹਿ ਗਈ ਸੀ ਅਤੇ ਭੱਟੀ, ਡੋਗਰ, 
ਆਦਿ ਉਨ੍ਹਾਂ ਤੋਂ ਭੈ ਖਾਣ ਲੱਗ ਪਏ ਸਨ । ਇਸੇ ਖ਼ਿਆਲ ਨਾਲ ਖਾਲਸਾ ਦਲ ਕਈ ਵਾਰੀ 
ਇਧਰ ਹਾਂਸੀ ਹਿਸਾਰ ਤਕ ਜਾ ਫੇਰਾ ਪਾਉੱਦਾ ਸੀ ਅਤੇ ਇਸ ਵੇਲੇ ਕੁਝ ਜੱਥੇ ਇਧਰ ਆ 
ਗਏ ਹੋਏ ਸਨ । 


ਜਾਗੀਰ ਦੀ ਜ਼ਬਤੀ ਅਤੇ ਸਖ਼ਤੀ 

ਇਸ ਤਰ੍ਹਾਂ ਸਿੰਘਾਂ ਨੂੰ ਖਿੰਡੇ ਹੋਏ ਦੇਖ ਕੇ ਜਕਰੀਆ ਖ਼ਾਨ ਦਾ ਮਨ ਬੇਈਮਾਨ ਹੈ 
ਗਿਆ ਤੇ ਉਸ ਦੀ ਨੀਅਤ ਬਦਲ ਗਈ ਅਤੇ ਉੱਸ ਨੂੰ ਜ਼ਿਆਲ ਪੈਦਾ ਹੋਇਆ ਕਿ ਸਿੰਘਾਂ 
ਦੀ ਵਧ ਰਹੀ ਤਾਕਤ ਨੂੰ ਸੱਟ ਮਾਰਨ ਅਤੇ ਇਨ੍ਹਾਂ ਨੂੰ ਖ਼ਤਮ ਕਰਨ ਦਾ ਹੁਣ ਮੋਕ੍ਹਾ ਬਣ 
ਗਿਆ ਹੈ ਜਿਸ ਦੀ ਕਿ ਉਹ ਤਾੜ ਵਿਚ ਸੀ ਅਤੇ ਜਿਸ ਲਈ ਉਨ੍ਹਾਂ ਨੂੰ ਜਾਗੀਰ ਅਤੇ 
ਪਦਵੀਆਂ ਦੇ ਕੇ ਸੁਸਤ ਅਤੇ ਅਵੋਸਲਾ ਕਰਨ ਦੀ ਵਿਉਂਤ ਬਣਾਈ ਗਈ ਸੀ। ਇਸ 
ਲਈ ਉਸ ਨੋ ਇਹ ਕਹਿ ਕੇ ਸੰਨ 1735 ਈ. ਵਿਚ ਜਾਗੀਰ ਜਬਤ ਕਰ ਲਈ ਕਿ ਹੁਣ 
ਅਮਨ ਅਮਾਨ ਹੋ ਗਿਆ ਹੈ, ਸਿੰਘ ਪਿੰਡਾਂ ਵਿਚ ਖੇਤੀਆਂ ਕਰ ਕੇ ਗੁਜਾਰਾ ਕਰਨ, ਅਤੇ 
ਨਵਾਬ ਕਪੂਰ ਸਿੰਘ ਨੂੰ ਲਿਖ ਭੇਜਿਆ ਕਿ ਜਿਸ ਸਿੰਘ ਨੂੰ ਇੱਛਿਆ ਹੋਵੇ ਸੋ ਸਰਕਾਰੀ 
ਨੌਕਰੀ ਕਰ ਲਵੇ । ਨਵਾਬ ਸਾਹਿਬ ਨੇ ਉੱਤਰ ਲਿਖ ਭੇਜਿਆ ਕਿ ਸਿੰਘਾਂ ਨੂੰ ਤੁਹਾਡੀ 








ਜੱਸਾ ਸਿੰਘ ਦੇ ਪਹਿਲ ਸਮੇਂ ਵਿਜ਼ ਦੇਸ਼ ਅਤੇ ਪੰਥ ਦੀ ਹਾਲਤ 25 
ਤਾਬੇਦਾਰੀ ਮਨਜ਼ੂਰ ਨਹੀਂ, ਪਰ ਜੇ ਤੁਹਾਨੂੰ ਕੋਈ ਮੁਹਿੰਮ ਆ ਪਊ ਤਾਂ ਖਾਲਸਾ ਮਦਦ 
ਕਰਨ ਨੂੰ ਤਿਆਰ ਹੈ। ਹੁਣ ਜੋ ਤੁਸੀਂ ਆਪਣੇ ਕੀਤੇ ਕੋਲਾਂ ਕਰਾਰਾਂ ਤੋਂ ਝੂਠੇ ਪੈ ਕੇ ਆਨੇ 
ਬਹਾਨੇ ਨਾਲ ਜਗੀਰ ਬੰਦ ਕਰ ਰਹੇ ਹੋ, ਇਸ ਤੋਂ ਮੁੜ ਪੈਦਾ ਹੋਈ ਬਦ-ਅਮਨੀ ਦੀ ਸਾਰੀ 
ਜੁਮੇਵਾਰੀ ਤੁਹਾੜੇ ਸਿਰ ਤੇ ਹੋਵੇਗੀ । ਖ਼ਾਲਸਾਂ ਆਪਣੈ ਬਚਨ ਪਰ ਕਾਇਮ ਹੈ ਪਰ ਜੋ 
ਤੁਹਾਡੇ ਵੱਲੋਂ ਭੰਗ ਹੋਏ ਬਚਨਾਂ ਅਤੇ ਮੁੜ ਕੀਤੀ ਗਈ ਸਖ਼ਤੀ ਦੇ ਕਾਰਣ ਉਨ੍ਹਾਂ ਨੂੰ ਭੀ 
ਤਲਵਾਰ ਹੱਥ ਵੜਨੀ ਪੈਂ ਗਈ ਤਾਂ ਦੋਸ਼ ਉਨ੍ਹਾਂ ਦਾ ਨਹੀਂ ਹੋਵੇਗਾ । ਪਰ ਜਕਰੀਆ ਖ਼ਾਨ ਨੇ 
ਇਨ੍ਹਾਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਸੰਮਤ 793 (ਸੰਨ 1736) ਵਿਚ 
ਆਪਣੇ ਦੀਵਾਨ ਲਖਪਤ ਰਾਇ ਅਤੇ ਭਤੀਜੇ ਮੁਖਲਸ ਖ਼ਾਨ ਦੇ ਤਹਿਤ ਵਿਚ ਦਸ ਹਜ਼ਾਰ 
ਦੀ ਗਸ਼ਤੀ (ਫਿਰਣੀ) ਫੌਜ ਸਿੰਘਾਂ ਦੇ ਵਿਰੁੱਧ ਚਾੜ੍ਹ ਦਿੱਤੀ ਅਤੇ ਢੰਡੋਰਾ ਵੇਰ ਦਿੱਤਾ ਕਿ 
ਜੋ ਸਿੰਘਾਂ ਨੂੰ ਛੜਾਏਗਾ ਯਾ ਕਿਸੇ ਸਿੰਘ ਦਾ ਸਿਰ ਵੱਢ ਕੇ ਪਹੁੰਚਾਏਗਾ ਉਸ ਨੂੰ ਇਨਾਮ 
ਦਿੱਤਾ ਜਾਏਗਾ। ਇਨ੍ਹਾਂ ਨੇ ਚਾਰ ਕੁ ਮਹੀਨੇ ਵਿਚ ਉਹ ਊਧਮ ਮਚਾਇਆ ਕਿ ਇਕ ਵਾਰੀ 
_ਤਾਂ ਸਿੰਘਾਂ ਨੂੰ ਫੇਰ ਘਰ ਘਾਟ ਛੱਡਣ ਪਰ ਮਜਬੂਰ ਹੋਣਾ ਧੇ ਰਿਆ। ਸਿੰਘਾਂ ਦੇ ਅੰਮਿ੍‌ਤਸਰੋ 
ਦੂਰ ਖਿੰਡੇ ਪੁੰਡੇ ਹੋਣ ਕਰਕੇ ਬੁੱਢਾ ਦਲ ਭੀ ਬਹੁਤੀ ਦੇਰ ਗਸ਼ਤੀ ਫੋਜ ਦਾ ਟਾਕਰਾ ਨਾ ਕਰ 
ਸਕਣ ਕਰਕੇ ਸਤਲੁਜੋਂ ਪਾਰ ਦੱਖਣ ਨੂੰ ਮਾਲਵੇ ਵਿਚ ਬਲਾ ਗਿਆ ਜਿੱਥੇ ਸਰਦਾਰ ਆਲਾ 
ਸਿੰਘ ਨੇ ਉਨ੍ਹਾਂ ਦੀ ਬੜੀ ਆਉ ਭਗਤ ਕੀਤੀ। ਪਰ ਦਲ ਛੇਤੀ ਹੀ ਪਿਛਾਂਹ ਨੂੰ ਮੁੜ 
ਪਿਆ। ਇਤਨੇ ਨੂੰ ਤਰੁਣਾ ਦਲ ਦੇ ਜੱਥੇ ਭੀ ਪੰਜਾਬ ਦੀਆਂ ਖ਼ਬਰਾਂ ਸੁਣ ਕੇ ਮੁੜ ਪਏ ਅਤੇ 
ਦੋਹਾਂ ਦਲਾਂ ਨੇ ਰਲ ਕੇ ਥਾਂ ਪਰ ਥਾਂ ਗਸ਼ਤੀ ਫੌਜਾਂ ਨਾਲ ਟੱਕਰਾਂ ਲੈਣੀਆਂ ਸੁਰੂ ਕਰ 
ਦਿੱਤੀਆਂ ਅਤੇ ਲਾਹੋਰ ਢੇ ਲਾਗੇ ਹੁਜਰਾ ਸ਼ਾਹ ਮੁਕੀਮ ਪਾਸ ਇਨ੍ਹਾਂ ਨੂੰ ਇਕ ਬੜੀ ਭਾਰੀ 
ਹਾਫ ਦਿੱਤੀ । ਇਸ ਵਿਚ ਦੀਵਾਨ ਲਖਪਤ ਰਾਏ ਦਾ ਭਤੀਜਾ ਦੂਨੀ ਚੰਦ ਅਤੇ ਲਾਹੋਰ 
ਸਰਕਾਰ ਦੋ ਦੋ ਉੱਘੇ ਫੋਜਦਾਰ ਜਮਾਲ ਖ਼ਾਨ ਅਤੇ ਤਾਤਾਰ ਖ਼ਾਨ ਮਾਰੇ ਗਏ । 
ਅੰਮ੍ਰਿਤਸਰ ਦੇ ਦਰਸ਼ਨਾਂ ਪਰ ਬੰਦਸ਼ 

ਗਸ਼ਤੀ ਫੌਜਾਂ ਦੀ ਸਿੰਘਾਂ ਦੇ ਹਥੋਂ ਅਨੇਕਾਂ ਥਾਈਂ ਹੋਈ ਦੁਰਦਸ਼ਾ ਤੋਂ ਜਕਰੀਆ ਖਾਨ 
ਬਹੁਤ ਸ਼ਰਮਿੰਦਾ ਅਤੇ ਹੈਰਾਨ ਸੀ । ਉਸ ਨੇ ਕਾਜੀ ਅਤੇ ਮੁਲਾਣਿਆਂ ਨੂੰ ਬੁਲਾ ਕੇ ਪੁੱਛਿਆ 
ਕਿ ਇਨ੍ਹਾਂ ਦੀ ਦਿਨੋ ਦਿਨ ਤਰੱਕੀ ਦਾ ਭੇਦ ਕੀ ਹੈ । ਉਨ੍ਹਾਂ ਜਵਾਬ ਦਿੱਤਾ ਕਿ ਰੱਬ ਜਾਣੇ 
ਇਨ੍ਹਾਂ ਦੇ ਗੁਰੂ ਨੇ ਅੰਮ੍ਰਿਤਸਰ ਦੇ ਸਰੋਵਰ ਵਿਚ ਕੀ ਅਜਿਹਾ ਆਬਿ-ਹਯਾਤ (ਅੰਮ੍ਰਿਤ) 
ਪਾਇਆ ਹੈ ਕਿ ਜਿਸ ਨੂੰ ਪੀ ਕੇ ਅਤੇ ਜਿਸ ਵਿਚ ਅਸ਼ਨਾਨ ਕਰ ਕੇ ਇਹ ਮੋਤ ਤੋਂ ਨਿਡਰ 
ਅਤੇ ਬੇਪਰਵਾਹ ਹੋ ਜਾਂਦੇ ਹਨ। ਇਸ ਲਈ ਜਿਤਨਾ ਝਿਰ ਇਸ ਅੰਮ੍ਰਿਤ ਸਰੋਵਰ ਵਿਚ 
ਇਨ੍ਹਾਂ ਦਾ ਆਉਣਾ ਅਤੇ ਨ੍ਰਾਉਣਾ ਬੰਦ ਨਹੀਂ ਕੀਤਾ ਜਾਂਦਾ, ਇਨ੍ਹਾਂ ਨੂੰ ਕੋਈ ਹਾਨੀ ਨਹੀਂ 
ਹੋ ਸਕਦੀ । ਸਿੰਘਾਂ ਤੋਂ ਡਰੇ ਹੋਏ ਵਹਿਮੀ ਜ਼ਕਰੀਆ ਖ਼ਾਨ ਨੇ ਇਸ ਗੱਲ ਪਰ ਯਕੀਨ ਕਰ 
ਲਿਆ ਅਤੇ ਕਾਸ਼ੀ ਅਬਦੁਲ ਰਜ਼ਾਕ ਅਤੇ ਮੁਹੰਮਦ ਬਖੁਸ਼ ਨੂੰ ਦੋ ਹਜਾਰ ਦੀ ਫੋਜ ਦੇ ਕੇ 
ਸਰੋਵਰ ਦੀ ਰਾਖੀ ਲਈ ਭੇਜ ਦਿੱਤਾ ਕਿ ਕਿਸੇ ਸਿੱਖ ਨੂੰ ਨਾ ਇਥੇ ਨਾਉਣ ਦੇਠ ਅਤੇ ਨਾ 














26 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਮੇਲਾ ਲਾਉਣ ਦੇਣ । ਪਰ ਗੁਰੂ ਕੇ ਸਿੰਘਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਅਤੇ ਸਰੋਵਰ 
ਦੇ ਅਸ਼ਨਾਨ ਤੋਂ ਕੋਣ ਰੋਕੇ । ਉਹ ਜਾਨਾਂ ਤਲੀ ਤੇ ਰੱਖ ਕੇ ਭੀ ਪੁੱਜ ਜਾਣ ਅਤੇ ਰਾਤ 
ਬਰਾਤੇ, ਭੇਸ ਬਦਲ ਕੇ, ਲੁਕ ਛੁਪ ਕੇ, ਜਿਵੇਂ ਭੀ ਦਾਓ ਲੱਗੇ, ਖਾਲੀ ਜਾਂ ਸਣੇ ਘੋੜਿਆਂ 
ਦੇ ਟੁੱਭੀ ਲਾ ਕੇ ਹਰਨ ਹੋ ਜਾਣ । ਉਨ੍ਹਾਂ ਨੂੰ ਨਾ ਵੈਰੀ ਦਾ ਡਰ ਸੀ, ਨਾ ਮੋਤ ਦਾ ਭੈ, ਅਤੇ 
ਅਜਿਹੇ ਮੋਕੇ ਸ਼ਹੀਦੀ ਪਾਉਣ ਨੂੰ ਧੰਨ ਭਾਗ ਸਮਝਦੇ ਸਨ । ਇਸ ਵੇਲੇ ਉਨ੍ਹਾਂ ਦੀ ਦਲੇਰੀ, 
ਧਾਰਮਕ ਜਜ਼ਬੇ ਅਤੇ ਕੁਰਬਾਨੀ ਲਈ ਸਪਿਰਿਟ ਦਾ ਜਿਕਰ ਕਰਦਾ ਹੋਇਆ ਜੋਨ ਮੈਲਕਮ 
ਆਪਣੀ ਪੁਸਤਕ “ਸਕੈੱਚ ਔਫ਼ ਦੀ ਸਿਖਸ” ਵਿਚ ਲਿਖਦਾ ਹੈ।` ਰ੍ ੍ 
ਕੁਝ ਲੁਕ ਛੁਪ ਕੇ ਯਾਤਰਾ ਕਰਦੇ ਸਨ, ਕੁਝ ਭੇਸ ਬਦਲ ਕੇ । ਪਰ ਇਕ ਮੁਸਲਮਾਨ 
-__ ਸਮਕਾਲੀ ਲਿਖਾਰੀ ਅਨੁਸਾਰ, ਸਿੱਖ ਘੋੜ-ਚੜ੍ਹੇ ਆਮ ਤੋਰ 'ਤੇ ਪੂਰੀ ਰਫਤਾਰ 
ਨਾਲ ਆਪਣੇ ਧਰਮ ਮੰਦਰ (ਸ੍ਰੀਂ ਹਰਿਮੰਦਰ ਸ਼ਾਹਿਬ) ਵੱਲ ਘੋੜੇ ਭਜਾਈ ਜਾਂਦੇ 
`ਦੇਖੀਦੇ ਸਨ । ਕਈ ਵਾਰੀ ਉਹ ਇਸ ਜਤਨ ਵਿਚ ਮਾਜ਼ੇ ਜਾਂਦੇ ਸਨ ਅਤੇ ਕਈ ਫੜੇ 
ਜਾਂਦੇ ਸਨ ਪਰ ਅਜਿਹੇ ਮੋਕੇ ਤੇ ਉਹ ਜਾਨ ਬਚਾਉਣ ਨਾਲ਼ੋਂ ਸ਼ਹੀਦੀ ਦਾ ਤਾਜ 
ਪ੍ਰਾਪਤ ਕਰਨ ਦੀ ਇੱਛਾ ਕਰਦੇ-ਸਨ, ਅਤੇ ਉਹੀ ਲਿਖਾਰੀ ਲਿਖਦਾ ਹੈ ਕਿ 
ਅਜਿਹੀ.ਕੋਈ ਖ਼ਿਸਾਲ ਨਹੀਂ ਮਿਲਦੀ ਕਿ ਅੰਮ੍ਰਿਤਸਰ ਨੂੰ' ਜਾਂਦੇ ਫੜੇ ਗਏ ਕਿਸੇ 
ਇਕ ਭੀ ਸਿੱਖ ਨੇ ਆਪਣਾ ਧਰਮ ਤਿਆਗੌਣਾ ਪਰਵਾਣ ਕੀਤਾ ਹੋਵੇ । __ 
ਭਾਈ ਮਨੀ ਸਿੰਘ ਦੀ ਬਹੀਦੀ_` ਰ੍ 
ਵਜ ਰੋਲ ਭੀ ਮਰੀ ਤੇ ਰਬ ਬਨ ਕਰਾਰ ਸਹਿਬ 
ਰ੍ ਵਿਚ ਰਹਿ ਰਹੇ ਸਨ। ਇਨ੍ਹਾਂ ਦੇ ਨਾਲ ਕੁਝ ਹਿੰਦੂ ਸਾਧੂ ਅਤੇ ਮੁਸਲਮਾਨ ਫ਼ਕੀਰ ਭੀ ਟਿਕੇ 
ਹੋਏ ਸਨ, ਇਸ ਕਰਕੇ ਕਿਸੇ ਨੂੰ ਕੋਈ ਸ਼ੱਕ ਨਾ ਪਈ । ਭਾਈ ਮਨੀ ਸਿੰਘ ਅਪਣੇ ਸਾਧੂ 
ਸੁਭਾਉ ਕਰਕੇ ਬੜੇ ਹਰਮਨ-ਪਿਆਰੇ ਸਨ ਅਤੇ ਕਾਜ਼ੀ ਅਬਦੁਰ ਰਜ਼ਾਕ ਅਤੇ ਮੁਹੰਮਦ 
ਬਖ਼ਸ਼ ਭੀ ਉਨ੍ਹਾਂ ਦੀ ਬੜੀ ਇੱਜ਼ਤ ਕਰਦੇ ਸਨ । ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਅਤੇ 
ਆਗਿਆ ਲੈ ਲਈ ਕਿ ਸਿੰਘਾਂ ਨੂੰ ਅੰਮ੍ਰਿਤਸਰ ਦੀਵਾਲੀ ਦਾ ਮੇਲਾ ਲਾ ਲੈਣ ਦਿੱਤਾ ਜਾਏ 
ਅਤੇ ਨਵਾਬ ਜਕਰੀਆ ਖ਼ਾਨ ਨੇ ਇਹ ਆਗਿਆ ਇਸ ਸ਼ਰਤ `ਤੇ ਦੇ ਦਿੱਤੀ ਕਿ ਉਹ ਮੇਲੇ 
ਤੋਂ ਬਾਅਦ ਦਸ ਹਜ਼ਾਰ ਰੁਪਇਆ ਟੈਕਸ ਭਰਨ । ਭਾਈ ਮਨੀ ਸਿੰਘ ਨੂੰ ਖ਼ਿਆਲ ਸੀ ਕਿ 





1, _"$੦ਜ੧੬ ੬1ਹ78106 0115 [717ਜ॥੩ਊਏ ॥੧ 5੬੦1੧, 36 ੧) 015੬8156; 001 9੧ ੩੦੧31, 
੩6601000 ੧੦ ੩ £910610)61009 1੮0050ਮ020811 00361, ੫੩੬ $॥੨੧ 1੧੪5੦0੧੦॥ %੬4ਦ 
$66॥ 11000, ੩੬ ਪਿ!! ੬8116], ੧੧੧੩੧05 120 ਗਿ੪੦੫1੧ਦ ਵਗ॥੧੬ 07 ਹ0401. 1॥ਏ? 
੧੪੬੧ 902੧1 51810 1੧ 108%10 !ਿਕ ੧੬ਟ71॥75 &)0 501200165 (8੧: [ਗ੦75, 003 
01% ਧ5੬9, 0੧ 5420 966853005, 10 5ਏ€&, 15688 6 3੯₹634002, 1 ੯੧੦%॥ 27 
108੧੧੧70018: 3130 0 58002 840੧0116 $੧8(੬੮ 0181 ੩9੧ ॥1580੮2 ੧੩5 0੬੪੬੮ ਇ316੧੧॥ 
21੩ ੧1੬0 ੧੧੬੬੧ ੧੩ 05 8੧ 0 40811555, 208521010£ 1 80107 ਮਿੰਠ ਕਿ10੧.” 

੮" 816001, 4., 58€%2 %'#€ 5062 (1812), 88. 


ਜੱਸਾ ਸਿੰਘ ਦੇ ਪਹਿਲੈ ਸਮੇਂ ਵਿਚ ਦੇਸ਼ ਅਤੇ ਪੰਥ ਦੀ ਹਾਲਤ 27 
ਮੇਲੇ ਦੀ ਚੜ੍ਹਤ `ਚੋਂ ਇਹ ਰਕਮ ਦੇਣੀ ਔਖੀ ਨਹੀਂ ਹੋਵੇਗੀ । ਇਸ ਲਈ ਭਾਈ ਸਾਹਿਬ 
ਨੇ ਥਾਉ' ਥਾਈਂ ਖਾਲਸੇ ਨੂੰ ਸੱਦੇ ਭੇਜ ਦਿੱਤੇ ਅਤੇ ਉਹ ਹੁੰਮ ਹੁਮਾ ਕੇ ਪੁੱਜਣ ਲਈ ਤਿਆਰ 
ਹੋ ਪਏ । ਜ਼ਕਰੀਆ ਖਾਨ ਦੀ ਨੀਅਤ ਸ਼ਾਇਦ ਅੰਦਰੋਂ ਪਹਿਲੋਂ ਹੀ ਮੰਦੀ ਸੀ ਕਿ ਇਸ ਮੋਕੇ 
ਪਰ ਪੁੱਜੇ ਹੋਏ ਉੱਘੇ ਸਿੰਘਾਂ ਨੂੰ ਘੇਰ ਕੇ ਮਾਰ ਮੁਕਾਉਣਾ ਸੋਖਾ ਹੋਵੇਗਾ। ਇਸ ਲਈ ਉਸ 
ਨੇ ਮੇਲੇ ਦੀ ਦੇਖ ਭਾਲ ਦੇ ਬਹਾਨੇ ਕੁਝ ਫ਼ੌਜ ਇੱਥੇ ਭੇਜ ਦਿੱਤੀ । ਇਸ ਨਾਲ ਸਿੰਘਾਂ ਨੂੰ ਭੀ 
ਸ਼ੱਕ ਪੈ ਗਿਆ ਅਤੇ ਉਨ੍ਹਾਂ ਨੇ ਹਰਕਾਰੇ ਭੇਜ ਕੇ ਸਿੰਘਾਂ ਨੂੰ ਰੋਕ ਦਿੱਤਾ ਅਤੇ ਮੇਲਾ ਨਾ ਭਰ । 
ਸਕਿਆ । ਕੋਈ ਦਸ ਵੀਹ ਸਾਧੂ ਲੋਕ ਹੀ ਪੁੱਜੇ । ਕੋਈ ਆਮਦਨੀ ਨਾ ਹੋਣ ਕਰਕੇ ਭਾਈ , 
ਮਨੀ ਸਿੰਘ ਨੇ ਟੈਕਸ ਕਿਥੋਂ ਭਰਨਾ ਸੀ। ਇਸ ਵਿਚ ਕਸੂਰ ਨਵਾਬ ਜ਼ਕਰੀਆ ਖ਼ਾਨ ਦਾ 
ਆਪਣਾ ਸੀ। ਪਰ ਡਾਢੇ ਦਾ ਸੱਤੀਂ ਵੀਹੀਂ ਸੈ। ਭਾਈ ਮਨੀ ਸਿੰਘ ਨੂੰ ਫੜ ਲਾਹੌਰ . 
ਮੰਗਵਾਇਆ ਅਤੇ ਉਥੇ ਹਾੜ੍ਹ ਸੁਦੀ ਪੰਜ, ਸੰਮਤ 1791 ਬਿ., 24 ਜੂਨ ਸੰਨ 1734 ਈ, 
ਨੂੰ ਬੰਦ ਬੰਦ ਕੱਟ ਕੇ ਕਤਲ ਕਰਵਾ ਦਿੱਤਾ' ਅਤੇ ਉਨ੍ਹਾਂ ਦੇ ਸਾਥੀਆਂ ਨੂੰ ਚਰਖੜੀਆਂ ਤੇ 
ਚਾੜ੍ਹ ਕੇ ਉਨ੍ਹਾਂ ਦੀਆਂ ਹੱਡੀਆਂ ਤੋੜ ਤੋੜ ਕੇ ਮਰਵਾ ਦਿੱਤਾ। ਇਹ ਹੀ ਨਹੀਂ ਬਲਕਿ 
ਜ਼ਕਰੀਆ ਖ਼ਾਨ ਨੇ ਹੁਕਮ ਦੇ ਕੇ ਸ੍ਰੀ ਦਰਬਾਰ ਸਾਹਿਬ ਦਾ ਸਰੋਵਰ ਮਿੱਟੀ, ਲਿੱਦ, ਡੰਗਰਾਂ 
ਦੀਆਂ ਹੱਡੀਆਂ, ਚੰਮ ਅਤੇ ਹੋਰ ਮਲਬਾ ਸੁਟਵਾ ਕੇ ਪੂਰ ਦਿੱਤਾ । ਖ਼ਾਨ ਬਹਾਦੁਰ ਦੀ ਇਸ 
ਵਧੀਕੀ ਅਤੇ ਸੰਤ-ਸਰੂਪ ਭਾਈ ਮਨੀ ਸਿੰਘ ਦੀ ਸ਼ਹੀਦੀ ਨੇ ਖਾਲਸੇ ਨੂੰ ਰੋਹ ਚਾੜ੍ਹ ਦਿੱਤਾ। 
ਜਿਸ ਜਿਸ ਨੇ ਭੀ ਇਹ ਖ਼ਬਰ ਸੁਣੀ, ਉਸ ਦੀਆਂ ਅੱਖੀਆਂ ਵਿਚ ਲਹੂ ਉਤਰ ਆਇਆ 
ਅਤੇ ਬਦਲੇ ਦੀ ਅੱਗ ਨਾਲ ਭੜਕ ਉਠਿਆ । 

ਪਹਿਲੇ ਹੱਲੇ ਹੀ ਖਾਲਸੇ ਨੇ ਕਾਜ਼ੀ ਅਬਦੁਰ ਰਜ਼ਾਕ ਦਾ ਕਜ਼ੀਆ ਮੁਕਾਇਆ ਜਿਸ 
ਨੇ ਭਾਈ ਮਨੀ ਸਿੰਘ ਨੂੰ ਫੜ ਕੇ ਲਾਹੋਰ ਪਹੁੰਚਾਇਆ ਸੀ, ਅਤੇ ਫੇਰ ਜਿਧਰ ਜਿਧਰ ਦਾਉ 
ਲੱਗਾ ਕਈ ਸਰਕਾਰੀ ਹਾਕਮ ਸੋਧ ਕੱਢੇ । ਦੇਸ ਵਿਚ ਫਤੂਰ ਮਚ ਗਿਆ ਦੇਖ ਕੇ ਖ਼ਾਨ 
ਬਹਾਦੁਰ ਨੇ ਗਸਤੀ ਫੌਜਾਂ ਸਿੰਘਾਂ ਦੇ ਮਗਰ ਪਾ ਦਿੱਤੀਆਂ । ਪਰ ਹੁਣ ਸਿੰਘ ਭੀ ਅੱਗੇ 
ਨਾਲੋਂ ਹੁਸ਼ਿਆਰ ਹੋ ਚੁੱਕੇ ਸਨ। ਉਹ ਝਟ ਜਾਂ ਤਾਂ ਪਹਾੜੀਂ ਚੜ੍ਹ ਗਏ ਜਾਂ ਸਤਲੁਜ ਪਾਰ 
ਕਰ ਕੇ ਮਾਲਵੇ ਵਿਚ` ਜਾ ਵੜੇ । 

1. ਸੰਮਤ 1794 ਬਿ. (ਸੰਨ 1737 ਈ) ਭੰਗੂ ਰਤਨ ਸਿੰਘ ਨੇ ਆਪਣੈ ਪਿਤਾ ਪਾਸੋ ਸ਼ੁਣ ਕੇ ਲਿਖਿ ' ਹੈ। 
ਗਿਆਨੀ ਗਿਆਨ ਸਿੰਘ ਨੇ ਤਵਾਰੀਖ ਗੁਰੂ ਖਾਲਸਾ (ਸ਼ਮਸ਼ੈਰ ਖ਼ਾਲਸਾ, 74) ਵਿਚ ਮਿਤੀ ਮੱਘਟ ਸੁਦੀ 5 
(ਦਸੰਬਰ 4) ਦਿੱਤੀ ਹੋਈ ਹੈ ਅਤੇ ਸੰਮਤ 1795 (ਸੰਨ 1738 ਈ.)। ਇਸ ਵੇਲੇ ਨਾਦਰ ਸ਼ਾਹ ਹਿੰਦੁਸਤਾਨ 
ਪਰ ਹੱਲਾ ਕਰਨ ਲਈ ਪਿਸ਼ਾਵਰ ਵੱਲ ਨੂੰ ਵਧ ਰਿਹਾ ਸੀ । ਪਰ ਸਾਰੇ ਲਿਖਾਰੀ ਭਾਈ ਮਨੀ ਸਿੰਘ ਦੀ 
ਸ਼ਹਾਦਤ ਨੂੰ ਨਾਦਰ ਸ਼ਾਹ ਦੇ ਹੱਲੇ ਤੋਂ ਚੋਖਾ ਪਹਿਲੇ ਦਸਦੇ ਹਨ, ਇਸ ਲਈ ਸੰਮਤ 1795 ਠੀਕ ਨਹੀਂ ਹੋ 
ਸਕਦਾ। ਸੱਯਦ ਮੁਹੰਮਦ ਲਤੀਫ਼ ਨੇ “ਹਿਸਟਰੀ ਔਫ਼ ਲਾਹੋਰ”, 162, ਅਤੇ ਨੂਰ ਅਹਿਮਦ ਚਿਸ਼ਤੀ ਨੇ 
'ਤਹਿਕੀਕਾਤਿ-ਚਿਸ਼ਤੀ', 766, ਵਿਚ 1140 ਹਿਜਰੀ (ਸੰਨ 1727 ਈ.) ਦਿੱਤੀ ਹੈ ਜੋ ਉੱਕੀ ਹੀ ਗ਼ਲਤ 
ਹੈ। ਭਾਈ ਸੇਵਾ ਸਿੰਘ ਕ੍ਰਿਤ “ਸ਼ਹੀਦ ਬਿਲਾਸ' ਵਿਚ ਰਾੜ੍ਹ ਸੁਦੀ 5, ਸੰਮਤ 1791 ਹੈ ਜਿਸ ਦੀ ਪੁਸ਼ਟੀ ਕੋਇਰ 
ਸਿੰਘ ਕਲਾਲ ਲਿਖਤ “ਗੁਰ ਬਿਲਾਸ ਪਾਤਸ਼ਾਹੀ 10" ਅਤੇ ਭੱਟ ਵਹੀ ਮੁਲਤਾਨੀ ਸਿੰਧੀ ਵਿਚ ਦੀਆਂ ਦੋ 
ਲਿਖਤਾਂ ਤੋਂ ਹੁੰਦੀ ਹੈ । ਦੇਖੋ ਗਰਜਾ ਸਿੰਘ ਸੰਪਾਦਿਤ ਸ਼ਹੀਦ ਬਿਲਾਸ, ਛੰਦ 203 ਅਤੇ ਪੰਨਾਂ (ਭੂਮਿਕਾ) 40-41। 


28 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਨਾਦਰ ਸ਼ਾਹ ਦੀ ਲੁੱਟ ਸਿੰਘਾਂ ਨੇ ਲੁੱਟ ਲਈ 

ਜਨਵਰੀ 1739 ਨੂੰ ਨਾਦਰ ਸ਼ਾਹ ਹਿੰਦੁਸਤਾਨ ਪਰ ਹੱਲੇ ਦੀ ਨੀਅਤ ਨਾਲ ਲਾਹੋਰ 
ਆ ਪੁੱਜਾ ਤਾਂ ਜਕਰੀਆ ਖ਼ਾਨ ਨੇ ਝਟ ਉਸ ਦੀ ਈਣ ਮੰਨ ਲਈ । ਨਾਦਰ ਸ਼ਾਹ ਦੇ ਹੱਲੇ 
ਦੇ ਕਾਰਣ ਮੁਗ਼ਲਾਂ ਦੀ ਟੁੱਟ ਰਹੀ ਤਾਕਤ, ਦਿੱਲੀ ਦੀ ਕਤਲਾਮ ਅਤੇ ਲੁੱਟ ਅਤੇ ਦੇਸ 
ਵਿਚ ਪਏ ਹੋਏ ਰਾਜ-ਰੋਲੇ ਨੂੰ ਸਿੰਘ ਭੀ ਦੇਖ ਰਹੇ ਸਨ । ਮੋਕਾ ਤਾੜ ਕੇ ਉਨ੍ਹਾਂ ਨੇ ਹੁਣ 
ਬਾਹਰ ਨਿਕਲਣ ਦੀ ਸੋਚੀ । ਇਤਨੇ ਨੂੰ ਨਾਦਰ ਸ਼ਾਹ ਭੀ ਸ਼ਾਹੀ ਖ਼ਜ਼ਾਨਿਆਂ ਅਤੇ ਰਾਜਧਾਨੀ 
ਦੀ ਲੁੱਟ ਨਾਲ ਲੱਦਿਆ ਹੋਇਆ ਦਿੱਲੀ ਤੋਂ ਮੁੜ ਪਿਆ । ਸਰਹੰਦ ਪੁਜਦੇ ਨੂੰ ਅੱਧ ਮਈ ਹੋ 
ਗਈ । ਜੋਠ ਦੀਆਂ ਧੁੱਪਾਂ ਤੋਂ ਬਚਣ ਲਈ ਨਾਦਰ ਸ਼ਾਹ ਸਰਹੰਦ ਤੋਂ ਪਹਾੜ ਦੀ ਕੰਢੀ ਦੇ 
ਨਾਲ ਨਾਲੇ ਸਿਆਲਕੋਟ ਨੂੰ ਹੋ ਪਿਆ। ਪਰ ਇਹ ਉਸ ਨੂੰ ਬੜਾ ਮਹਿੰਗਾ ਪਿਆ। 
ਕੀਰਤਪੁਰ ਅਤੇ ਆਨੰਦਪੁਰ ਦੀਆਂ ਪਹਾੜੀਆਂ ਵਿਚ ਟਿਕੇ ਹੋਏ ਸਿੰਘਾਂ ਦੇ ਜੱਥੇ ਕਈ 
ਦੇਰ ਤੋਂ ਰਸਦ ਪੱਠੇ ਤੋਂ ਟੁੱਟੇ ਹੋਏ ਸਨ । ਪਹਾੜੀ ਅਲਾਕੇ ਨੇ ਸਿੰਘਾਂ ਲਈ ਨਾਦਰ ਸ਼ਾਹ ਦੀ 
ਫੋਜ ਪਾਸੋਂ ਰਸਦ ਅਤੇ ਮਾਲ-ਖਜਾਨਾ ਖੋਹ ਖਿੰਜ ਕੇ ਇਕੱਲਵਾਂਝੇ ਹੋ ਜਾਣਾ ਅਤੇ ਛੋਤੀ ਹੀ 
ਉਸ ਦੀ ਸ਼ਿਸ਼ਤ ਤੋਂ ਉਹਲੇ ਹੋ ਨਿਕਲ ਜਾਣਾ ਸੋਖਾ ਕਰ ਦਿੱਤਾ । ਬੱਸ ਫੂਰ ਕੀ ਸੀ । ਸੱਜੇ 
ਖੱਬੇ ਅਤੇ ਪਿੱਛਿਓ' ਛਾਪੇ ਮਾਰ ਕੇ ਸਿੰਘਾਂ ਨੇ ਨਾਦਰ ਸ਼ਾਹ ਦਾ ਬਹੁਤ ਸਾਰਾ ਭਾਰ ਹੋਲਾ 
ਕਰ ਦਿੱਤਾ ਅਤੇ ਦਿੱਲੀ ਦੀ ਲੁੱਟ ਦਾ ਬਹੁਤ ਕੁਝ ਮਾਲ ਈਰਾਨ ਜਾਣੋਂ ਬਚਾ ਲਿਆ । ਇਹ 
ਰੱਲ ਮਈ ਸੰਨ 1739 ਦੇ ਤੀਸਰੇ ਹਫ਼ਤੇ ਦੀ ਹੈ । 
ਨਾਦਰ ਸ਼ਾਹ ਦੀ ਸਿੰਘਾਂ ਸਬੰਧੀ ਭਵਿੱਖ-ਬ਼ਾਣੀ 

ਈਰਾਨੀਆਂ ਅਤੇ ਅਫ਼ਰਾਨਾਂ ਨੂੰ ਲੁੱਟ ਮਾਰ ਲੈਣ ਵਾਲਾਂ ਅਤੇ ਮੁਗ਼ਲਾਂ ਦੀ ਹਕੂਮਤ 
ਨੂੰ ਤੋੜ ਮਰੋੜ ਕੇ ਉਨ੍ਹਾਂ ਦੀ ਰਾਜਧਾਨੀ ਦਿੱਲੀ ਵਿਚ ਕਤਲਾਮ ਮਚਾ ਦੇਣ ਅਤੇ ਲੁਟ ਕੈ 
ਬਰਬਾਦ ਕਰ ਦੇਣ ਵਾਲਾ ਨਾਦਰ ਸ਼ਾਹ ਡਾਫ' ਸੂਰਮਾ ਭੀ ਜੰਗਲਾਂ ਵਿਚ ਫਾਕੇ ਕਟ ਕੇ 
ਗੁਜਾਰਾ ਕਫ ਰਹੋ ਸਿੰਘਾਂ ਦੇ ਹੱਥੋਂ ਘਬਰਾ ਉਠਿਆ ਅਤੇ ਪਹਿਲਾ ਸਵਾਲ ਜੋ ਉਸ ਨੇ ਮਈ 
ਦੇ ਆਖੀਰ ਵਿਚ ਪੰਜਾਬ ਦੇ ਹਾਕਮ ਜ਼ਕਰੀਆ ਖ਼ਾਨ ਦੈ ਲਾਹੋਰੋਂ ਉਤਰ-ਚੜ੍ਹਦੇ ਮੁੜ 
ਮਿਲਣ ਪਰ ਕੀਤਾ, ਉਹ ਇਹ ਸੀ ਕਿ “ਇਹ ਸਿੱਖ ਕੋਣ ਅਤੇ ਕਿਸ ਤਰ੍ਹਾਂ ਦੇ ਲੋਕ ਹਨ 
ਜਿਨ੍ਹਾਂ ਨੇ ਮੇਰੀ ਦਿੱਲੀ ਦੀ ਲੁੱਟ ਨਾਲ ਲੱਦੀ ਹੋਈ ਫੋਜ ਦਾ ਪਿੱਛਾ ਲੁੱਟ ਮਾਰਿਆ ਹੈ ਅਤੇ 
ਜਿਨ੍ਹਾਂ ਤੋਂ ਡਰਦੀ ਮਾਰੀ ਮੇਰੀ ਫੌਜ ਦੀ ਰਾਹ ਵਿਚ ਕੂਜ਼ ਵੇਲੇ ਤਰਤੀਬ ਟੁੱਟ ਟੁੱਟ ਜਾਂਦੀ 
ਹੈ?” ਜਕਰੀਆ ਖਾਨ ਨੇ ਜਵਾਬ ਦਿੱਤਾ ਕਿ ਇਹ ਫਕੀਰਾਂ ਦਾ ਟੋਲਾ ਹੈ ਜੋ ਛੇ ਮਹੀਨੇ 
ਪਿੱਛੋਂ ਅੰਮ੍ਰਿਤਸਰ ਦੇ ਸਰੋਵਰ ਤੇ ਅਸਨਾਨ ਕਰਨ ਆਉਂਦੇ ਹਨ । ਨਾਦਰ ਸ਼ਾਹ ਨੇ ਫੇਰ 
ਪੁੱਛਿਆ ਕਿ ਇਨ੍ਹਾਂ ਦੇ ਘਰ ਘਾਣ ਕਿੱਥੇ ਹਨ? ਇਸ ਦੇ ਉੱਤਰ ਵਿਚ ਜਕਰੀਆ ਖ਼ਾਨ ਨੇ 
ਕਿਹਾ ਕਿ ਇਨ੍ਹਾਂ ਦੇ ਘਰ ਇਨ੍ਹਾਂ ਦਿਆਂ ਘੋੜਿਆਂ ਦੀਆਂ ਕਾਠੀਆਂ ਉੱਤੇ ਹਨ। ਇਹ ਸੁਣ 
ਕੇ ਨਾਦਰ ਸ਼ਾਹ ਮੁਸਕਰਾ ਪਿਆ ਅਤੇ ਕਹਿਣ ਲੱਗਾ, ਤਾਂ ਫਿਰ “ਇਨ੍ਹਾਂ ਤੋਂ ਡਰਨਾ 
ਚਾਹੀਦਾ ਹੈ। ਉਹ ਸਮਾਂ ਲਾਗੇ ਹੀ ਹੈ ਜਦ ਇਹ ਸਿਰ ਕੱਢਣਗੇ ਅਤੇ ਇਸ ਮੁਲਕ ਦੇ 











ਜੰਸਾ ਸਿੰਘ ਦੇ ਪਹਿਲੇ ਸਮੇਂ ਵਿਚ ਦੇਸ ਅਤੇ ਪੰਥ ਦੀ ਹਾਲੜ 29 
ਵਾਲੀ ਬਣ ਜਾਣਗੇ ।”' 
ਮੁੜ ਸਖ਼ਤੀ ਦਾ ਢੋਰ _. 
ਭਾਵੇਂ ਜਕਰੀਆ ਖ਼ਾਨ ਨੇ ਸਿੰਘਾਂ ਨਾਲ ਅੱਗੇ ਭੀ ਕੋਈ ਘੱਟ ਨਹੀਂ ਸੀ ਕੀਤੀ, ਪਰ 
ਨਾਦਰ ਸ਼ਾਹ ਦੇ ਕਹਿਣ ਤੋਂ ਉੱਸ ਨੂੰ ਬੜੀ ਨਮੋਸ਼ੀ ਆਈ ਅਤੇ ਚਿੜ ਚੜ੍ਹ ਗਈ । ਸੋ ਉਸ 
ਨੇ ਇਕ ਵੱਢੋਂ ਹੀ ਖਾਲਸੇ ਦੀ ਕਤਲਾਮ ਆਰੰਭ ਦਿੱਤੀ । ਇਹ ਸੰਨ 1739 ਤੋਂ ਸੰਨ 1746 
ਈ. (ਯਾਹੀਆ ਖ਼ਾਨ ਦੇ ਜਮਾਨੇ) ਤਕ ਰਹੀ । ਇਲਾਕੇ ਦੇ ਚੌਧਰੀਆਂ ਦੇ ਨਾਮ ਪਰਵਾਨੇ 
ਜਾਰੀ ਕਰ ਦਿੱਤੇ ਗਏ ਕਿ ਕਿਸੇ ਪਿੰਡ ਵਿਚ ਭੀ ਕੋਈ ਸਿੰਘ ਨਾ ਰਹਿ ਪਾਵੇ ਅਤੇ ਜੋ 
ਸਿੰਘਾਂ ਨੂੰ ਮਾਰੇਗਾ ਜਾਂ ਪਤਾ ਦੇਵੈਗਾ ਉਸ ਨੂੰ ਸਰਕਾਰੇਂ ਇਨਾਮ ਦਿੱਤਾ ਜਾਊ । ਅੰਮ੍ਰਿਤਸਰ 
ਅਤੇ ਤਰਨ ਤਾਰਨ ਦੇ ਸਰੋਵਰਾਂ ਪਰ ਚੋਕੀਆਂ ਜਿਆਦਾ ਚੋਕਸ ਕਰ ਦਿੱਤੀਆਂ ਗਈਆਂ 
ਕਿ ਕਿਧਰੇ ਕੋਈ ਸਿੰਘ ਅਸ਼ਨਾਨ ਨਾ ਕਰ ਜਾਏ । ਹੋਰ ਤਾਂ ਹੋਰ, ਹਰਿ ਭਗਤ 
ਗੁਜਰੀ ਵਿਖਾਈ । ਮੰਡਿਆਲੀ ਦੇ ਮੱਸੇ ਰੰਘੜ ਨੇ ਆਪਣਾ ਸਾਰਾ ਇਲਾਕਾ ਛਾਣ ਮਾਰਿਆ 
ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਣ ਵਿਚ ਅਸ਼ਨਾਨ ਕਰਨ ਆਏ ਸਿੰਘਾਂ ਨੂੰ 
ਮਾਰਨ ਲਈ ਇੱਥੇ ਹੀ ਆ ਡੇਰਾ ਲਾਇਆ। ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ 
ਸ਼ਰਾਬ ਦੇ ਦੌਰ ਚਲਦੇ, ਹੁੱਕਾ ਪੀ ਨੁੰਦਾ, ਸਾਹਮਣੇ ਕੰਜਰੀਆਂ ਦਾ ਮੁਸ਼ਰਾ ਹੁੰਦਾ ਅਤੇ ਹੋਰ 
ਅਨੇਕਾਂ ਤਰ੍ਹਾਂ ਇਸ ਪਵਿੱਤਰ ਧਾਰਮਕ ਅਸਥਾਨ ਦੀ ਬੇਅਦਬੀ ਨੁੰਦੀ । ਭਾਵੇਂ ਸਿੰਘਾਂ ਉੱਤੇ 
ਇੰਜ ਮੁਸੀਬਤਾਂ ਦੇ ਝੱਖੜ ਝੂਲ ਪਏ, ਪਰ ਉਨ੍ਹਾਂ ਨੈ ਹਿੰਮਤ ਨਾ ਹਾਰੀ । ਉਨ੍ਹਾਂ ਦੀ ਮਾਨਸਕ 
ਅਵਸਥਾ ਚੜ੍ਹਦੀਆਂ ਕਲਾਂ ਵਿਚ ਸੀ ਤੇ ਉਹ ਕਹਿੰਦੇ ਸਨ ਕਿ ਸਿੱਖੀ ਕੇਸਾਂ ਸ੍ਰਾਸਾਂ ਨਾਲ 
ਨਿਭੇਰਰੈ। ਇਤਨੀਆਂ ਕਰੜਾਈਆਂ ਦੇ ਹੁੰਦੇ ਹੋਏ ਵੀ ਮਹਿਤਾਬ ਸਿੰਘ ਮੀਰਾਂਕੋਟੀਏ ਅਤੇ 
ਸੁੱਖਾ ਸਿੰਘ ਮਾੜੀ-ਕੰਬੋ ਵਾਲੈ ਵਰਗੇ ਨਿਡਰ ਸੂਰਮੇ ਦਰਬਾਰ ਸਾਹਿਬ ਵਿਚ ਪੁੱਜ ਕੇ ਮੱਸੇ 


<੨੦੧--੦੬42੦19੭4%224੨0੧੦%੦ ।੭੪2੧;.੭੧% ਵਿ 
0੧੭੨./੭੦੨੦੦੭॥੬$ ੨੧੨੭੬-੭6/5੮-<੦੬੨੬ 
` ੭.0-੭੨੭2੯੪੦੦੭੧੭੭੦੨੪੬੮)-੬ $੬,(੪੯੧੧ਰੱ੦ ੮੦ %੭੧੦੧੭ 
੨੪੦:੭੦੬%੦।੨੬੦੦ -5੨੦੨-<-੬02੦੧੬੨੭੦੨ 
= ੬੦4੦੯੨੭੭੬੯੦੬-੭੨<੦੧੬1੨੦੭੦੬੦(੨<੧ 

_ _ .<੬੭੭੨੯੬॥<44029.2270-1957--੨੧੫੪% 
(੦੪%੬-69੨੦੭੭੦੦੬੭੨੭੦੦6੦੨ਣਟ 
24.0262;੦>1 ੨੩੩੭ 


30 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਰੰਘੜ ਨੂੰ ਸੈਧ ਜਾਂਦੇ ਸਨ (ਅਗਸਤ, ਸੰਨ 1740) । ਜ਼ਕਰੀਆ ਖ਼ਾਨ ਨੇ ਤਾਂ ਆਪਣੀ 
ਵੱਲੋਂ ਖਾਲਸੇ ਨੂੰ ਮਾਰ ਮੁਕਾਇਆ ਸੀ ਅਤੇ ਪਿੰਡਾਂ ਵਿਚ ਇਹ ਗੱਲ ਆਮ ਧੁੰਮ ਗਈ ਸੀ 
ਕਿ ਸਰਕਾਰ ਨੋ ਕਿਧਰੇ ਕੋਈ ਸਿੱਖ ਨਹੀਂ ਡੱਡਿਆ। ਇਕ ਵਾਰੀ ਅਸ਼ਨਾਨ ਕਰ ਕੇ ਮੁੜਦੇ 
ਹੋਏ ਦੋ ਸਿੰਘਾਂ ਬੋਤਾ ਸਿੰਘ ਅਤੇ ਗ਼ਰਜਾ ਸਿੰਘ ਨੂੰ ਦੂਰੋਂ ਦੇਖ ਕੋ ਜਦ ਕਿਸੇ ਨੋ ਕਿਹਾ ਕਿ 
“ਨਹੀਂ, ਉਹ ਸਿੰਘ ਨਹੀਂ ਹੋਣੇ, ਐਵੇਂ ਕੋਈ ਭੇਖੀ ਹੋਣੇ ਨੋ”, ਤਾਂ ਉਹ ਇਹ ਬੋਲੀ ਸਹਾਰ 
ਨਾ ਸਕੇ ਅਤੇ ਉਥੇ ਨਾਲ ਹੀ ਨੂਰ ਦੀਨ ਦੀ ਸਰਾਇ ਪਾਸ ਸੜਕ ਤੇ ਖੜੇ ਗਏ ਅਤੇ ਇਹ 
ਸਾਬਤ ਕਰਨ ਲਈ ਕਿ ਸਿੰਘ ਮੁੱਕ ਨਹੀਂ ਗਏ, ਜੀਉਂਦੇ ਜਾਗਦੇ ਹਨ, ਸੜਕ ਤੇ 
ਆਊਂਦੇ ਜਾਂਦੇ ਮਾਲ ਦੇ ਗੱਡਿਆਂ ਅਤੇ ਖੋਤਿਆਂ ਤੋਂ ਟੈਕਸ ਉਗ੍ਹਾਹੂਣ ਲੱਗ ਪਏ, ਅਤੇ 
ਕੁਝ ਚਿਰ ਪਿੱਛੋਂ ਬੋਤਾ ਸਿੰਘ ਨੇ ਜ਼ਕਰੀਆ ਖਾਨ ਨੂੰ ਇਹ ਦੱਸ ਦੇਣ ਲਈ ਇਹ ਚਿੱਠੀ 
ਲਿਖ ਦਿੱਤੀ ਕਿ : 
ਜੱਠੀੰ ਲਿਖ ਲਿਥੋਂ ਸਿੰਘ ਲੋਤਾ ਹਥ ਹੈ ਸੋਂਟਾ/ 
ਆਨਾ ਲਾਯਾ ਗੱਡੋਂ ਨੰ ਤੇ ਪੈਸ਼ਾ ਲਇਆ ਖੋੜਾ/ 
ਆਖੋ ਭਾਬੀ ਖਾਨੋਂ ਨੂੰ, ਯੋਂ ਆਸ ਸੰਘ ਛੋਤਾ /73 # 
ਪ੍ਰਾਚੀਨ ਪੰਥ ਪ੍ਰਕਾਸ, 2971 
ਇਸ ਤੋਂ ਛੇਤੀ ਹੀ ਬਾਅਦ ਜਕਰੀਆ ਖ਼ਾਨ ਦੀ ਭੇਜੀ ਹੋਈ ਫੋਜ ਨਾਲ ਸਾਹਮਣੇ 
ਮੱਥੇ ਪਿੱਠਾਂ ਜੋੜ ਕੇ ਲੜਦੇ ਹੋਏ ਇਹ ਦੋਨੋਂ ਸਿੰਘ ਸ਼ਹੀਦ ਹੋ ਗਏ ਪਰ ਜੀਉ'ਦੇ ਜੀ ਵੈਰੀ 
ਦੇ ਹੱਥ ਨਾ ਆਏ । ਇਸੇ ਸਮੇਂ ਭਾਈ ਤਾਰੂ ਸਿੰਘ ਦੀ ਰੰਬੀਆਂ ਨਾਲ ਸਿਰ ਦੀ ਖੋਪਰੀ ਇਸ 
ਕਰਕੇ ਛਿਲ ਦਿੱਤੀ ਗਈ ਕਿ ਉਹ ਜੰਗਲਾਂ ਵਿਚ ਲੂਕੇ ਛੁਪੇ ਬਾਗੀ ਸਿੰਘਾਂ ਨੂੰ ਖਾਣਾ 
ਦਾਣਾ ਪਹੁੰਚਾਉਦਾ ਹੈ। ਇਨ੍ਹਾਂ ਦੀ ਸ਼ਹੀਦੀ 1 ਸਾਵਨ, ਸੰਮਤ 1702 ਬਿ., 1 ਜੁਲਾਈ, 
ਸੰਨ 1745 ਈ. ਨੂੰ ਹੋਈ । ਉਸੇ ਦਿਨ ਪੇਸ਼ਾਬ ਬੰਦ ਹੋ ਜਾਣ ਕਰਕੇ ਪੀੜ ਦੀ ਤੜਫਾਟ 
ਨਾਲ ਜ਼ਕਰੀਆ ਖ਼ਾਨ ਭੀ ਚਲਾਣਾ ਕ _1ਆ। ਪਰ ਉਸ ਤੋਂ ਭਾਅਦ ਉਸ ਦੇ ਪੁੱਤਰ 
ਯਾਹੀਆ ਖ਼ਾਨ ਦੇ ਸਮੇਂ ਭੀ ਸਿੰਘੂਾਂ ਨੂੰ ਕੁਝ ਸੁਖ ਦਾ ਸਾਹ ਨਾ ਆਇਆ । ਉਸ ਨੇ ਭੀ ਪਿਓ 
ਵਾਲੀ ਪਾਲਿਸੀ ਹੀ ਜਾਰੀ ਰੱਖੀ ਅਤੇ ਸਿੱਖਾਂ ਉੱਤੇ ਸਖ਼ਤੀ ਦਾ ਚੱਕਰ ਬੜੀ ਤੇਜੀ ਨਾਲ 
ਬਲਦਾਂ ਰਿਹਾ ਜਿਸ ਦਾ ਜਿਕਰ ਅੱਚੈ ਆਏਗਾ ।” 





₹113੬ 60੯20103 1੩੧੧੩ ੬138) 119% ੧590₹6 ੩ [੦੦1800107 ਉਇ 8 2੬027] 1੩55861€ 
0₹81 51015, ੧ਸਟ₹ਟ) 1੧੬੧ ੮੦019 ਓਟ ੮੫106. 17280; ੧੧5 19 6£ (00 201050॥੬॥੧ ੦7 
811 ੬7505 ੧0੦ ॥1੪੦੬੬੦ !ਸਿਏ ੧80੬ ੮੬ 300 9660% 300 ੩ 7ਦ#ਗਹ ੧੧੩ 91010 
ਹਿ।' ਮੈ 1੬895 21 51੬15. 1800₹81105 ਦ€£ ਸੂਦ ੧6 2311 08119 ੩03 120 ॥ਿ805 ਦਰ 

0000ਟ% 8ਏਇਿਫ 0 5003630 63 1੩੦੧੬ ਹਿ ੪੩੧3੧0. 
15੧੬੦ ਨ1010810084 1,810. ?26/22% ਹ/ ਨਟ 76026, 213.] 








ਸਰਦਾਰ ਜੱਸਾ ਸਿੰਘ ਦਾ ਰਾਜਸੀ ਜੀਵਨ ਉਸ ਦਿਨ ਤੋ ਹੀ ਸ਼ੁਰੂ ਹੋ ਗਿਆ ਸੀ ਜਦ 
ਕਿ ਉੱਸ ਦੇ ਮਾਮਾ ਸਰਦਾਰ ਬਾਘ ਸਿੰਘ ਹੱਲੋਵਾਲੀਏ ਅਤੇ ਉਸ ਦੀ ਮਾਤਾ ਨੇ ਉਸ ਨੂੰ 
ਕਰਤਾਰਪੁਰ ਦੀ ਜੂਹ ਵਿਚ ਖਾਲਸਾ ਦਲ ਦੀ ਸੇਵਾ ਲਈ ਨਵਾਬ ਕਪੂਰ ਸਿੰਘ ਦੀ ਝੋਲੀ 
ਪਾ ਦਿੱਤਾ ਸੀ ਅਤੇ ਇਹ ਉਨ੍ਹਾਂ ਦਾ ਪੁਤਰੈਲਾ ਕਰਕੇ ਪ੍ਰਸਿੱਧ ਹੋ ਗਿਆਂ ਸੀ । 

ਜੱਸਾ ਸਿੰਘ ਜਿੱਥੇ ਬੜਾ ਸੋਹਣਾ, ਸਜੀਲਾ ਸਰੂ-ਕੱਦ ਨੌਜਵਾਨ ਨਿਕਲ ਰਿਹਾ ਸੀ, 
ਉਥੇ ਉਹ ਜਾਲ ਢਾਲ ਅਤੇ ਪਹਿਰਾਵੇ ਵਿਚ ਸੂੰਕਾ ਬਾਂਕਾ ਡੀ ਸ਼ਹੂਤ ਸੀ। ਦਿੱਲੀ ਵਿਚ 
ਮਾੜਾ ਸ਼ੁੰਦਰੀ ਜੀ ਪਾਸ ਰਹਿਣ ਕਰਕੇ ਉਸ ਦੀ ਦਸਤਾਰ ਦਾ ਬੰਧੇਜ ਮੁਗ਼ਲਾਂ ਵਾਲਾ ਹੋ 
ਗਿਆ ਹੋਇਆ ਸੀ ਅਤੇ ਬੋਲੀ ਵਿਚ ਹਿੰਦੁਸਤਾਨੀ ਸ਼ਹਤ ਵਰਤਦਾ ਸੀ। ਇਸ ਕਰਕੋਂ 
ਕਈ ਸਿੰਘ ਉੱਸ ਨੂੰ ਨੱਠਾ ਮਖੋਲ ਕਰਨ ਲੱਗ! ਪੈਂਦੇ ਸਨ ਅਤੇ “ਹਮ ਕੌ`, “ਤੁਮ ਕੋ” ਕਹਿ 
ਕੇ ਬੁਲਾਉਂਦੇ ਅਤੇ ਖਿਝਾਉਂ'ਦੇ ਸਨ । ਜੱਸਾ ਸਿੰਘ ਆਖਰ ਅਜੇ ਨਵਾਂ ਉਠਦਾ ਮੁੰਡਾ ਹੀ ਸੀ 
ਅਤੇ ਦੇਸ ਦੇ ਲੋਕਾਂ ਨਾਲ ਹੰਢਿਆ ਵਰਤਿਆ ਨਹੀਂ ਸੀ, ਇਸ ਲਈ ਉਹ ਉਨ੍ਹਾਂ ਪੁਰਾਣੇ 
ਖ਼ੁੰਢਾਂ ਨਾਲ ਕਿਵੇਂ ਵਾਰੇ ਆ ਸਕਦਾ ਸੀ । ਭਾਵੇਂ ਉਹ ਚੜੂਰ ਅਤੇ ੜੇਜ ਤਾਂ ਸੀ ਪਰ ਚੂੰਕਿ 
ਬਹੁਤ ਗੰਭੀਰ ਰਹਿੰਦਾ ਸੀ ਇਸ ਲਈ ਠੱਠੇ ਮਖੋਲ ਦੀ ਆਦਤ ਨਹੀਂ ਸੀ। ਇਕ ਵਾਰੀ 
ਦਾਣਾ ਵੰਡਣ ਵੇਲੇ ਸਿੰਘਾਂ ਦੇ ਮਖੋਲਾਂ ਅਤੇ ਆਪਾ ਧਾਪੀ ਤੋਂ ਤੰਗ ਆ ਕੇ ਹੰਝੂਆਂ ਭਰੀਆਂ 
ਅੱਖਾਂ ਨਾਲ ਨਵਾਬ ਪਾਸ ਜਾ ਕੋ ਕਹਿਣ ਲੱਗਾ “ਮੋਥੋ ਦਾਣਾ ਵਰੜੇ ਨਾਹੀ” ਨਵਾਬ 
ਸਾਹਿਬ ਨੇ ਪਿਆਰ ਨਾਲ ਧੀਰਜ ਦਿੱਤੀ ਅਤੇ ਬਚਨ ਕੀਤਾ : “ਘਬਰਾਉ ਨਹੀਂ, ਤੂੰ ਤੇ 
ਹਜਾਰਾਂ ਵੱਰਾਂ ਨੂੰ ਦਾਣਾ ਦੇਣਾ ਹੈ । ਇਹ ਪੰਥ ਗੁਰੂ ਕੀਆਂ ਲਾਡਲੀਆਂ ਫੋਜਾਂ ਨੇ । ਸੇਵਾ ਤੋਂ 
ਹੀ ਮੇਵਾ ਮਿਲਦਾ ਹੈ । ਮੈਨੂੰ ਇਸ ਗਰੀਬ-ਨਿਵਾਜ਼ ਪੰਥ ਨੇ “ਨਵਾਬ਼` ਬਣਾ ਦਿੱਤਾ ਹੈ, 
ਤੈਨੂੰ, ਕੀ ਪਤਾ, ਪਾਤਸ਼ਾਹੀ ਬਖਸ਼ ਦੇਣ ।” ਖਾਲਸਾ ਉਸ ਵੇਲੇ ਨਦਾਬ ਸਾਹਿਬ ਨੂੰ ਗੁਰੂ 
ਰੂਪ ਸਮਝਦਾ ਸੀ । ਜਿਵੇਂ ਦਰਬਾਰ ਸਾਹਿਬ ਦੀ ਸੇਵਾ ਕਰਕੇ ਭਾਈ ਮਨੀ ਸਿੰਘ ਜੀ ਦੀ 
ਉੱਚ ਪਦਵੀ ਸੀ, ਤਿਵੇ ਖਾਲਸਾ ਦਲ ਵਿਚ ਨਵਾਬ ਕਪੂਰ ਸਿੰਘ ਦੀ ਸੀ । ਨਵਾਬ ਸਾਹਿਬ 
ਦੇ ਮੂਹੋਂ ਉੱਪਰ ਲਿਖੇ ਭਾਵ ਦੋ ਬਰਨ ਨਿਕਲਨ ਦੀ ਦੇਰ ਸੀ ਕਿ ਖਾਲਸੇ ਨੇ ਇਸ ਨੂੰ ਇਕ 
ਅਟਲ ਭਵਿੱਖਬਾਣੀ ਜਾਣ ਕੇ 'ਸਤਿ ਸ੍ਰੀ ਅਕਾਲ” ਦੇ ਜੈਕਾਰੇ ਗਜਾਉਣੇ ਆਰੰਭ ਦਿੱਤੇ । 


ਰੇ 


32 - ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਨਵਾਬ ਸਾਹਿਬ ਦੇ ਮੁਖੋਂ ਤਾਂ ਇਹ ਵਾਕ ਭਾਵੇਂ ਸਤੇ ਹੀ ਨਿਕਲੇ ਸਨ, ਪਰ ਸਨ ਇਹ ਵਾਕ 
ਇਕ ਜਪੀ ਤਪੀ ਅਤੇ ਹਨ ਯੋਧਾ-ਮਹਾਤਮਾ ਦੋ । ਖਾਲੀ ਕਿਵੇਂ ਜਾ ਸਕਦੇ ਸਨ । ਸਮੇਂ ਸਿਰ 
ਆਪਣਾ ਰੰਗ ਲਿਆਏ । ਸੰਨ 1761 ਈ. ਵਿਚ ਲਾਹੌਰ ਦੇ ਹਾਕਮ ਖੁਆਜਾ ਉਥੈਦੁੱਲਾ ਨੂੰ 
ਗੁਜਰਾਂ ਵਾਲੇ ਤੇ ਹੱਲਾ ਕਰਨ ਗਏ ਨੂੰ ਭਾਂਜ ਦੇ ਕੋ ਸਰਦਾਰ ਜੱਸਾ ਸਿੰਘ ਦੀ ਕਮਾਨ 
ਹੇਠਾਂ ਜਦ ਖਾਲਸਾ ਲਾਹੌਰ ਸ਼ਹਿਰ ਵਿਚ ਦਾਖ਼ਲ ਹੋਇਆ ਤਾਂ ਸਿੰਘ ਨੇ ਇਨ੍ਹਾਂ ਦੇ 
ਪਾਤਸ਼ਾਹ ਹੋਣ ਦਾ ਏਲਾਨ ਕਰ ਦਿੱਤਾ। ਇਸ ਤਰ੍ਹਾਂ ਨਵਾਬ ਸਾਹਿਬ ਦੇ ਵਾਕ ਖੂਰੇ ਹੋ 
ਗਏ । ਕੋਣ ਜਾਨਦਾ ਸੀ ਕਿ ਇਹ ਗਭਜੂਟ ਜਿਸ ਨੂੰ ਲੋਕੀਂ ਐਵੇਂ ਹਾਸੇ ਮਖੋਲ ਵਿਚ ਹੀ 
ਜੁਆਂ ਛੱਡਦੇ ਸਨ ਅਤੇ ਜਿਸ ਦੀ ਮੁਗਲਾਂ ਵਰਗ਼ੀ ਦਸਤਾਰ ਅਤੇ ਦਿੱਲੀ ਵਾਲਿਆਂ ਦੀ 
“ਰਮ ਕੋ' “ਤੁਮ ਕੋ” ਦੇਖ ਸੁਣ ਕੇ ਠੱਠਿਆਂ ਨਾਲ ਖਿਝਾਇਆ ਕਰਦੇ ਸਨ, ਇਕ ਦਿਨ 
ਖਾਲਸਾ ਪੰਥ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਆਗੂ ਬਣੇਗਾ ਅਤੇ ਖਾਲਸਾ ਜੀ ਦਾ 
ਪਹਿਲਾ ਪਾਤਸ਼ਾਹ ਕਹਾਇਗਾ। ਪਰ ਉਸ ਸਿਰਜਨਹਾਰ ਅਕਾਲ ਪੁਰਖ ਦੇ ਰੰਗ ਨਿਆਰੇ 
ਹਨ । ਸਤਿਗੁਰੂ ਨੇ ਫ਼ਰਮਾਇਆ ਹੋਇਆ ਨੈ : 

ਹਰਿ ਕੰ ਗੱਡੇ ਨੰ ਕੋਊਂ ਜਾਣੋ / 

ਜੋਗੀਂ ਸਤ ਤਪ ਘੰਓ ਹਾਲੇ ਅਠ ਥਟੁ ਲੋਗ ਸਿਆਨੌ / 

ਛੈਨ ਮਹਿ ਰਾਊਂ ਰੰਕ ਕਉਂ ਕਰਏ?, ਰਾਉ ਰੰਕ ਕਟਿ ਡਾਰੈ / 

ਗੰਤੇ ਡਰੋਂ ਭਰੇ ਸ਼ਖਨਾਵੈ ਯਹ ਤਾ ਕੋ ਝਿਵਹਾਰੈ / [ਬਿਹਾਗੜਾ ਮ. 9, 2, 11 

ਜਦ ਤੋਂ ਇਸ ਦੀ ਮਾਤਾ ਜੀ ਜੱਸਾ ਸਿੰਘ ਨੂੰ ਨਵਾਬ ਸਾਹਿਬ ਦੀ ਝੋਲੀ ਪਾ ਗਏ 

ਸਨ, ਇਹ ਹਰ ਸਮੇਂ ਖਾਲਸਾ ਦਲ ਵਿਚ ਨਵਾਬ ਸਾਹਿਬ ਦੇ ਨਾਲ ਹੀ ਪਰਛਾਵੇਂ ਵਾਂਗੂੰ 
ਰਿਹਾ ਅਤੇ ਹਰ਼ ਦੂਖ ਸੁਖ ਵੇਲੇ ਉਨ੍ਹਾਂ ਦੀ ਸੇਵਾ ਕਰਦਾ ਰਿਹਾ । ਜਦ ਖਾਲਸੇ ਦੇ ਦੋ ਦਲ 
ਬਣੇ ਤਾਂ ਇਹ ਨਵਾਬ ਕਪੂਰ ਸਿੰਘ ਦੇ ਨਾਲ ਹੀ ਬੁੱਢਾ ਦਲ ਵਿਚ ਰਿਹਾ ਜਿੱਥੇ ਕਿ ਦੀਵਾਨ 
ਦਰਬਾਰ ਸਿੰਘ ਅਤੇ ਸਰਦਾਰ ਬਾਘ ਸਿੰਘ ਸਨ, ਅਤੇ ਉਨ੍ਹਾਂ ਦੇ ਨਾਲ ਹੀ ਜੁੱਧਾਂ ਜੰਗਾਂ 
ਅਤੇ ਮੱਲਾਂ ਮਾਰਾਂ ਵਿਜ਼ ਹਿੱਸਾ ਲੈਂਦਾ ਰਿਹਾ। ਇਸ ਲਈ ਪੰਥ ਦੀ ਸੇਵਾ ਵਿਚ ਦੁਖ 
ਤਕਲੀਫ਼ ਖਿੜੇ ਮੱਥੈ ਸਹਿ ਜਾਣ ਅਤੇ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਣ ਦਾ ਜੋ 
ਤਜਰਬਾ ਨਵਾਬ ਜਕਰੀਆਂ ਖ਼ਾਨ ਅਤੇ ਯਾਹੀਆਂ ਖਾਨ ਦੇ ਬਿਖੜੇ ਸਮੇਂ ਉਸ ਨੂੰ ਹੋਇਆ, 
ਉਸ ਨੇ ਉਸ ਦਾ ਮਨ ਦਿੜ੍ਹ ਭਰੋਸੇ ਵਾਲਾ, ਸ਼ਰਧਾਲੂ ਅਤੇ ਨਿਰਮਾਣ ਬਣਾ ਦਿੱਤਾ 
ਜਿਸ ਨਾਲ, ਜਿਉਂ ਜਿਉਂ” ਸਮਾਂ ਆਇਆ, ਉਸ ਦੀ ਪ੍ਰਭਤਾ ਵਿਚ ਵਾਧਾ ਹੁੰਦਾ 
ਗਿਆ ਅਤੇ ਅੰਤ ਉਹ ਖਾਂਲਸੇ ਦਾ ਸ੍ਰੋਮਣੀ ਸਰਦਾਰ ਅਤੇ 'ਸੁਲਤਾਨੁਲ-ਕੋਮ” ਬਣ 
ਗਿਆ। 
ਸਰਦਾਰਾਂ ਦੇ ਹੁੰਦੇ ਜੱਸਾ ਸਿੰਘ ਦੀ ਸੂਝ ਬੂਝ ਅਤੋ ਬਹਾਦੁਰੀ ਦੇ ਕਾਰਨਾਮੇ ਬਹੁਤੇ ਸਾਹਮਣੇ 
ਨਹੀਂ ਆਏ ਅਤੇ ਇਤਿਹਾਸ ਦੇ ਪੰਨੇ ਉਨ੍ਹਾਂ ਤੋਂ ਅਨਜਾਣ ਹਨ । ਛੋਟੇ ਘਲੂਘਾਰੇ ਵੇਲੇ ਕੁਝ 








ਸਰਦਾਰ ਜੱਸਾ ਸਿੰਘ ਦਾ ਰਾਜਸੀ ਜੀਵਨ ਆਰੰਡ 33 
ਮੋਕਿਆਂ ਪਰ ਇਸ ਦਾ ਪ੍ਰਤੱਖ ਜਿਕਰ 'ਪ੍ਰਾਚੀਨ ਪੰਥ ਪ੍ਰਕਾਸ਼” ਅਤੇ “ਪੰਥ ਪ੍ਰਕਾਜ" ਅਤੇ 
“ਤਵਾਰੀਖ ਗੁਰੂ ਖਾਲਸਾ (ਸ਼ਮਸ਼ੇਰਿ-ਖਾਲਸਾ ਅਤੇ ਰਾਜ-ਖਾਲਸਾ)” ਵਿਚ ਆਇਆ ਹੈ । 
ਇਸ ਵੈਲੋ ਤਕ ਜੱਸਾ ਸਿੰਘ ਦੀ ਉਮਰੇ ਸਤਾਈ ਅਠਾਈ ਵਰ੍ਹਿਆਂ ਦੀ ਹੋ ਚੁੱਕੀ ਸੀ ਅਤੇ 
ਨਵਾਬ ਸਾਹਿਬ ਨੇ ਉਸ ਨੂੰ ਚੋਖੀ ਖੁਲ੍ਹ ਦੇ ਦਿੱਤੀ ਹੋਈ ਸੀ । 
ਦੀਵਾਨ ਜਸਪਤ ਰਾਇ ਦੀ ਮੋਤ 

ਜਿਵੇਂ ਪਿੱਛੇ ਜ਼ਿਕਰ ਕੀਤਾ ਗਿਆ ਹੈ ਕਿ ਜਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਉਸ 
ਦੇ ਪੁੱਤਰ ਯਾਹੀਆ ਖ਼ਾਨ ਨੇ ਭੀ ਸਿੱਖਾਂ ਵਿਰੁੱਧ ਆਪਣੇ ਪਿਉਂ ਵਾਲੀ ਹੀ ਨੀਤੀ ਜਾਰੀ ਰੱਖੀ 
ਅਤੇ ਉਨ੍ਹਾਂ ਪਰ ਸਖਤੀ ਵਧਦੀ ਗਈ । ਜਕਰੀਆ ਖ਼ਾਨ ਦੇ ਵੇਲੇ ਤੋਂ ਹੀ ਲਾਹੋਰ ਦੀ 
ਹਕੂਮਤ ਵਿਚ ਦੀਵਾਨ ਲਖਪਤ ਰਾਇ ਅਤੇ ਜਸਪਤ ਰਾਇ ਐਮਨਾਥਾਦੀ ਭਰਾਵਾਂ ਦਾ 
ਬੜਾ ਜੋਰ ਸੀਂ। ਲਖਪਤ ਜਾਇ ਸੂਬਾ ਲਾਹੋਰ ਦਾ ਦੀਵਾਨ ਸੀ ਅਤੇ ਜਸਪਤ ਰਾਇ 
ਐਮਨਾਬਾਦ ਦਾ ਫੋਜਦਾਰ। ਇਹ ਅਸਲੋਂ ਕਲਾਨੋਫ਼ ਜ਼ਿਲ੍ਹਾ ਗੁਰਦਾਸਪੁਰ ਦੇ ਖੱਤਰੀ ਸਨ 
ਅਤੇ ਸਰਕਾਰੀ ਨੌਕਰੀ ਵਿਚ ਵਧਦੇ ਵਧਦੇ ਇਨ੍ਹਾਂ ਪਦਵੀਆਂ ਤਕ ਪੁੱਜੇ ਸਨ । 

ਜਨਵਰੀ-ਵਰਵਰੀ ਮੰਨ 1746 ਈ. (ਮਾਘ-ਫੱਗਣ ਸੰਮਤ 1702 ਬਿ.) ਦੀ ਗੱਲ 
ਹੈ ਕਿ ਸਿੰਘਾਂ ਦਾ ਇਕ ਜੱਥਾ, ਜਿਸ ਦੇ ਆਗੂ ਸਰਦਾਰ ਸੁੱਖਾ ਸਿੰਘ ਮਾੜੀ-ਕੰਬੋ ਅਤੇ 
ਜੱਸਾ ਸਿੰਘ ਆਹਲੂਵਾਲੀਏ ਸਨ, ਜੰਗਲ ਵੱਲੋਂ ਗ਼ਖ਼ਤੀ ਫੌਜ ਦਾ ਧਕੀਂਦਾ ਹੋਇਆ ਝੱਲੋ 
ਝੱਲ ਪਹਾੜ ਵੱਲ ਨੂੰ ਜਾ ਰਿਹਾ ਸੀ ਕਿ ਦੀਵਾਨ ਜਸਪਤ ਰਾਇ ਇਸ ਦੇ ਮਗਰ ਪੈ ਗਿਆ 
ਅਤੇ ਐਮਨਾਬਾਦ ਵੱਲ ਧੱਕ ਦਿੱਤਾ । ਇਲਾਕੇ ਦੇ ਚੋਧਰੀ ਭੀ ਇਸ ਵੇਲੇ ਆਪਣੀਆਂ ਛੇੜਾਂ 
ਲੈ ਕੇ ਜਸਪਤ ਰਾਇ ਨਾਲ ਆ ਰਲੈ ਅਤੇ ਜੱਥਾ ਬੱਦੋਕੀ ਵੱਲ ਨੂੰ ਹੋ ਪਿਆ । ਇੱਥੇ 
ਗੂਸਾਈਆਂ ਦੀ ਝਿੜੀ ਵਿਚ ਸਿਰ ਲੁਕਾ ਕੇ ਲੰਗਰ ਦਾ ਕੁਝ ਆਹਰ ਕਰਨ ਹੀ ਲੱਗੇ ਸਨ 
ਕਿ ਜਸਪਤ ਰਾਇ ਆ ਪੁੱਜਾ ਅਤੇ ਸੁਨੇਹਾ ਭੇਜਿਆ ਕਿ ਇਥੋਂ ਇਕ ਦਮ ਕੂਚ ਕਰ ਜਾਉਂ । 
ਸਿੰਘਾਂ ਨੇ ਉੱਤਰ ਦਿੱਤਾ ਕਿ ਅਸੀਂ ਤਿੰਨਾਂ ਦਿਨਾਂ ਦੇ ਭੁੱਖੇ ਹਾਂ । ਇਸ ਹਾਲਤ ਵਿਚ ਹੁਣ ਕੂਝ 
ਕਰਨਾ ਐਖਾ ਹੈ । ਦੂਸਰੇ, ਰਾਤ ਹੀ ਬਾਕੀ ਹੈ । ਭਲਕੇ ਸਵੇਰੇ ਬਸਾਖੀ ਰੋੜੀ ਸਾਹਿਬ ਦੇਖ 
ਕੇ ਅਸੀਂ ਆਪੋ ਹੀ ਅੱਗੇ ਨੂੰ ਤੁਰ ਜਾਵਾਂਗੇ । ਜਸਪਤ ਰਾਇ ਨੇ ਮੁੜ ਅਖਵਾ ਭੇਜਿਆ ਕਿ 
ਮੈਂ ਇਕ ਛਿਨ ਭਰ ਭੀ ਤੁਹਾਨੂੰ ਇੱਥੇ ਟਿਕਣ ਨਹੀਂ ਦੇਣਾ, ਇਸ ਲਈ ਹੁਣੇ ਹੀ ਕੂਚ ਕਰ 
ਜਾਉ । ਸਿੰਘਾਂ ਨੋ ਕਿਹਾ ਕਿ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ । ਸਾਡਾ ਵੈਰ ਕੇਵਲ ਸੁਲਮੀ 
ਸਰਕਾਰ ਨਾਲ ਹੈ । ਅਸੀਂ ਇਥੋਂ ਅੰਨ ਦਾਣੇ ਦਾ ਪਰਬੰਧ ਕਰ ਕੇ ਦੂਸਰੇ ਇਲਾਕੇ ਵਿਚ ਜਾ 
ਵੜਾਂਗੋ। ਇਸ ਦੇ ਉੱਤਰ ਵਿਚ ਜਸਪਤ ਰਾਏ ਨੇ ਕਿਹਾ ਕਿ ਤੁਸੀਂ ਤਾਂ ਓਹ ਗੱਲ ਕੀਤੀ 
ਹੈ ਕਿ ਖਸਮ ਤਾਂ ਫਿਰੈ ਨਕ ਵੱਫਣ ਨੂੰ, ਅਤੇ ਤੀਵੀਂ ਲੋੜੇ ਨੱਥ ਘੜਾਉਣੀ । ਮੈਂ ਤਾਂ ਤੁਹਾਡਾ 
ਖੁਰਾ ਖੋਜ ਮਿਟਾ ਦੇਣਾ ਚਾਹੁੰਦਾ ਹਾਂ ਅਤੇ ਤੁਸੀਂ ਮੇਰੇ ਇਲਾਕੇ ਵਿਚੋਂ ਹੀ ਰਸਦ ਭਾਲਦੇ ਹੋ । 
ਤੁਹਾਨੂੰ ਤਾਂ ਜਮ ਧਰੂ ਕੇ ਮੋਰੇ ਇਲਾਕੇ ਵਿਚ ਲੈ ਆਏ ਹਨ। ਮੈਂ ਹੁਣੋ ਹੀ ਤੁਹਾਡਾ 
ਬੰਦੋਬਸਤ ਕਰਦਾ ਹਾਂ, “ਸੀਸ ਮੁਨਾਇ ਤੁਮੇ ਜਾਟ ਬਣਾਵੋਂ, ਤੁਮਰੇ ਬਾਲਨ ਕੀ ਮਾਲ੍ਹਾ 

















34 ਸਰਦਾਫ ਜੱਸਾ ਸਿੰਘ ਆਹਲੂਵਾਲੀਆ , 
ਬਣਾਵੋਂ ।! ਕਹਿੰਦੇ ਹਨ ਕਿ ਸਿੰਘਾਂ ਨੋ ਟਿੰਡਾਂ ਵਿਚ ਸਾਗ ਪਾੜ ਉਬਾਲਣਾ ਧਰਿਆ ਹੀ ਸੀ 
ਕਿ ਜਸਪਤ ਰਾਇ ਨੇ ਆ ਘੇਰਾ ਘੱਤਿਆ । ਹੁਣ ਸਿੰਘਾਂ ਲਈ ਕਿਸੇ ਪਾਸੇ ਡੀ ਨਿਕਲ 
ਸਕਣ ਦੀ ਕੋਈਂ ਆਸ ਨਹੀਂ ਸੀ। ਇਸ ਲਈ ਉਨ੍ਹਾਂ ਭੁੱਖੇ ਭਾਣੇ ਇਸ ਤਰ੍ਹਾਂ ਫਸ ਕੇ ਮਰਨ 
ਨਾਲੋਂ ਦੋ ਹੱਥ ਕਰ ਕੇ ਮਰਨਾ ਝੰਗਾ ਜਾਣਿਆ ਅਤੇ ਹੱਲਾ ਕਰ ਕੇ ਜਸਪਤ ਰਾਇ ਪਰ ਟੁੱਟ 
ਪਏ। ਦੀਵਾਨ ਦੇ ਸਾਥੀਆਂ ਅਤੇ ਮੁਲਖੱਈਏ ਨੂੰ ਪਹਿਲੇ ਹੱਲੇ ਹੀ ਭਾਜੜ ਪੈ ਗਈ 
ਵੇਖ ਕੇ ਨਿਬਾਦੂ ਸਿੰਘ ਨਾਮੀ ਇਕ ਸਿੰਘ ਦੋੜ ਕੇ ਪੂਛਲ ਰਾਹੀਂ ਜਸਪੜ ਰਾਏਂ ਦੇ ਹਾਥੀ 
ਉੱਤੇ ਚੜ੍ਹ ਗਿਆ ਅਤੇ ਤੇਗੇ ਦੇ ਇਕ ਹੀ ਵਾਰ ਨਾਲ ਉਸ ਦਾ ਸਿਰ ਧੜ ਤੋਂ ਅਲੱਗ ਕਰ 
ਦਿੱਤਾ ਅਤੇ ਦੀਵਾਨ ਦੇ ਜੇਵਰ ਅਤੇ ਮਾਲ-ਮਤਾਹ ਤੱਲੇ ਸੁੱਟ ਕੇ ਸਿਰ ਲੈ ਕੇ ਭਜ 
ਨਿਕਲਿਆ, ਜੋ ਸਿੰਘਾਂ ਨੇ ਬੱਦੋਂਕੀ ਗੁਸਾਈਆਂ ਦੇ ਬਾਵਾ ਕਿਰਪਾ ਰਾਮ ਦੇ ਮੰਗਣ ਪਰ 
ਉਸ ਨੂੰ ਦੇ ਦਿੱਤਾ । ਇਸ ਦੇ ਬਦਲੇ ਥਾਂਵੇ ਨੇ ਪੰਜ ਸੈ ਰੁਪਇਆ ਸਿੰਘਾਂ ਨੂੰ ਭੇਟ 
ਕੀਤਾ । 

ਜਸਪਤ ਰਾਇ ਦੀ ਮੋੜ ਦੀ ਖਬਰ ਸੁਣ ਕੇ ਦੀਵਾਨ ਲਖਪੜ ਰਾਇ ਬਾਉਲਾ ਹੋ 
ਗਿਆ ਅਤੇ ਆਪਣੀ ਪੱਗ! ਯਾਹੀਆ ਖਾਨ ਦੇ ਪੈਰਾਂ ਤੇ ਜਾ ਸੁਟੀ ਅਤੇ ਸੈਂਹ ਖਾ ਲਈ ਕਿ 
ਮੈਂ ਹੁਣ ਸਿੰਘਾਂ ਦਾ ਖੂਰਾ ਖੋਜ ਮਿਟਾ ਕੇ ਹੀ ਮੁੜ ਪਗੜੀ ਬੰਨ੍ਹਾਗਾ । ਯਾਹੀਆ ਖਾਨ ਨੂੰ ਹੋਰ 
ਕੀ ਚਾਹੀਦਾ ਸੀ । ਉਸ ਨੇ ਇਕ ਆਮ ਏਲਾਨ ਸਿੱਖਾਂ ਦੀ ਕਤਲ੧੧ ਦਾ ਕਰ ਦਿੱਤਾ ਅਤੇ 
ਉਨ੍ਹਾਂ ਦੇ ਸਿਰਾਂ ਲਈ ਇਨਾਮ ਰਖ ਦਿੱਤੇ ਅਤੇ ਹੁਕਮ ਦੇ ਦਿੱਤਾ ਕਿ ਜਿਹੜਾ ਭੀ ਕੋਈ 
ਗੁਰੂ ਗੋਬਿੰਦ ਸਿੰਘ ਦਾ ਨਾਉਂ” ਲੈਂਦਾ ਸੁਣਿਆ ਜਾਵੇ, ਉਸ ਦਾ ਪੈਟ ਜਾਕ ਕਰ ਦਿੱਤਾ 
ਜਾਏ । ਰੂ 

ਲਖਪਤ ਰਾਇ ਜਦ ਸਰਦਾਰ ਸੁੱਖਾ ਸਿੰਘ ਅਤੇ ਜੱਸਾ ਸਿੰਘ ਦੇ ਜੱਥੇ ਨੂੰ ਹਰਨ ਹੋ 
ਫਿਆ ਦੇਖ ਕੇ ਲਾਹੋਰ ਆਇਆ ਤਾਂ ਉਸ ਨੇ ਸਿੰਘਾਂ ਦੇ ਕਤਲਾਮ ਲਈ ਮੁਢੋਂ ਟੱਕ ਧਰ 
ਦਿੱਤਾ। ਅੱਗੇ ਕੇਵਲ ਰਾਠ ਸਿੰਘ ਹੀ ਮਾਰੇ ਜਾਂਦੇ ਸਨ। ਪਰ ਲਖਪਤ ਰਾਇ ਨੇ ਮਾਰਚ 
ਸੰਨ 1746 ਦੇ ਪਹਿਲੇ ਹਫ਼ਤੇ ਸਭ ਤੋਂ ਪਹਿਲਾਂ ਲਾਹੋਰ ਵਿਚ ਜਿਤਨੇ ਭੀ ਸਿੱਖ ਦੁਕਾਨਦਾਰ 
ਅਤੇ ਸਰਕਾਰੀ ਨੌਕਰ ਚਾਕਰ ਸਨ ਫੜ ਕੇ ਚੂਹੜਿਆਂ ਦੇ ਹਵਾਲੇ ਕਰ ਦਿੱਤੌ ਕਿ 10 
ਮਾਰਚ ਸੋਮਵਾਰ ਨੂੰ ਇਨ੍ਹਾਂ ਦੀਆਂ ਕੇਸਾਂ ਵਾਲੀਆਂ ਖੋਪਰੀਆਂ ਉਤਾਰ ਦਿਉਂ । ਇਸ ਵੇਲੇ 
ਪਹਾੜ ਦੇ ਇਕ ਫਾਜੇ ਪਾਸ ਜੋ ਪੰਦਰਾਂ ਸਿੱਖ ਨੋਕਰ ਸਨ ਉਹ ਭੀ ਫੜੇ ਹੋਏ ਲਾਹੋਰ ਆ 
ਗਏ ਅਤੇ ਜਲਾਦਾਂ ਦੇ ਹਵਾਲੇ ਕੀਤੇ ਗਏ। 

ਗਰੀਬ ਬੇਦੋਸੇ ਨੌਕਰ ਚਾਕਰ ਸਿੰਘਾਂ ਦੇ ਕਤਲ ਦੀ ਖਬਰ ਸੁਣ ਕੇ ਸਾਰੇ ਸ਼ਹਿਰ 
ਵਿਚ ਕਹਾਫ਼ੀ ਮਚ ਗਈ ਅਤੇ ਆਲੇ ਦੁਆਲੇ ਦੀ ਲੁਕਾਈ ਤ੍ਰਾਹ ਤ੍ਰਾਹ ਕਰ ਉੱਠੀ । 
ਇਨਸਾਨੀ ਹਮਦਰਦੀ ਭਰਿਆ ਦਿਲ ਰਖਣ ਵਾਲੇ ਕੁਝ ਧਰਮੀ ਬੰਦਿਆਂ ਨੇ ਇਕ ਪੰਚਾਇਤ 
ਕੀਤੀ ਅਤੇ ਲਖਪਤ ਰਾਏ ਦੇ ਗੁਰੂ ਗੁਸਾਈਂ ਸੰਤ ਜਗਤ ਭਗਤ ਨੂੰ ਲਖਪਤ ਰਾਇ ਪਾਸ 
ਡੈਪ੍ਰਟੇਸ਼ਨ ਦੇ ਨਾਲ ਜਾਣ ਲਈ ਲਾਹੋਰ ਲੈ ਆਏ । ਦੀਵਾਨ ਲੱਛੀ ਰਾਮ ਅਤੇ ਦੀਵਾਨ 














ਸਰਦਾਰ ਜੱਸਾ ਸਿੰਘ ਦਾ ਰਾਜਸੀ ਜੀਵਨ ਆਰੰਭ 35 
ਕੋੜਾ ਮੱਲ ਇਸ ਡੈਪੂਟੇਸਨ ਦੇ ਮੋਹਰੀ ਸਨ । ਇਨ੍ਹਾਂ ਨੇ ਲਖਪਤ ਰਾਇ ਨੂੰ ਕਿਹਾ ਕਿ ਤੇਰਾ 
ਭਾਈ ਜਸਪਤ ਰਾਇ ਸਿੰਘਾਂ ਪਰ ਹੱਲਾ ਕਰਦਾ ਹੋਇਆ ਲੜਾਈ ਵਿਚ ਮਾਰਿਆ ਗਿਆਂ 
ਹੈ। ਜਿਹੜੀ ਭਾਵੀ ਬੀਤਣੀ ਸੀ ਸੋ ਬੀਤ ਗਈ । ਹੁਣ ਤੂੰ ਸਿੰਘਾਂ ਪਰ ਲੋਹੇ ਦੀ ਲਾਉ" ਨਾ 
ਖਿੱਚ । ਇਹ ਭੀ ਆਪਣੇ ਭਰਾਂ ਹੀ ਹਨ ਅਤੇ ਹਿੰਦੂ ਧਰਮ ਦੀ ਰੱਖਿਆ ਲਈ ਕਸ਼ਟ ਸਹਾਰ 
ਰਹੇ ਹਨ। ਪਰ ਲਖਪਤ ਰਾਇ ਨੇ ਇਨ੍ਹਾਂ ਦੀ ਇੱਕ ਨਾ ਸੁਣੀ ਅਤੇ ਕਹਿਣ ਲੱਗਾ ਕਿ 
“ਤੁਸੀਂ ਤਾਂ ਕੀ, ਜੇ ਰੱਬ ਭੀ ਆਪ ਚੱਲ ਕੋ ਆਵੇ ਤਾਂ ਭੀ ਮੈਂ ਇਨ੍ਹਾਂ ਨੂੰ ਨਹੀਂ ਛੱਡਾਂਗਾ” । ਸੰਤ 
ਜਗਤ ਭਗਤ ਨੈ ਭੀ ਬਥੇਰਾ ਸਮਝਾਇਆ ਪਰ ਉਸ ਨੂੰ ਇਕ ਨਾ ਲੱਗੀ ਅਤੇ ਸੰਤਾਂ ਨੂੰ 
ਕਹਿਣ ਲੱਗਾ “ਤੁਹਾਨੂੰ ਇਨ੍ਹਾਂ ਗੱਲਾਂ ਦਾ ਕੀ ਪਤਾ ਹੈ । ਤੁਸੀਂ ਡੇਰੇ ਹੀ ਬੈਠਿਆ ਕਰੇ ।” 
ਸੰਤ ਬੜੇ ਨਿਰਾਸ ਹੋਏ ਅਤੇ ਕਿਹਾ : “ਜਿਸ ਪਾਣੀਉ' ਉੱਗੀਂ ਹੈ, ਉਸੇ ਪਾਣੀ ਮਾਜ਼ਾਂਗੇ। 
ਤੇਰੀ ਜੜ੍ਹ ਨਾ ਰਹੂ, ਅਤੇ ਇਹ ਪੰਥ ਦਿਨੋ ਦਿਨ ਵਧੂ 1” 

ਅੰਤ ਪਤਵੰਤੇ ਸੱਜਨਾਂ ਨੇ ਕਿਹਾ ਕਿ ਦੋਖ । ਜੇ ਹੋਰ ਕੁਝ ਨਹੀਂ ਤਾਂ ਸੋਮਾਫਤੀ 
ਅਮਾਵਸ ਵਾਲੇ ਦਿਹਾੜੇ ਤਾਂ ਇਹ ਕਾਰਾ ਨ ਕਰ । ਸੋਮਾਵਣੀ ਮੱਸਿਆ ਕਦੇ ਭਾਗਾਂ ਨਾਲ 
ਹੀ ਆਉਦੀ ਹੈ । ਕੀ ਖਬਰ, ਫੇਰ ਸਾਡੇ ਜੀਉਦਿਆਂ ਆਵੇ ਕਿ ਨਾ ਆਵੇ । ਪਰ ਲਖਪਤ 
ਰਾਇ ਦੇ ਪੱਥਰ ਦਿਲ ਪਰ ਇਨ੍ਹਾਂ ਬੀਬੀਆਂ ਅਤੇ ਗੋਲੀਆਂ ਦਾਹੜੀਆਂ ਵਾਲੇ ਬਜੁਰਗਾਂ 
ਦੀਆਂ ਮਿੰਨਤਾਂ ਦਾ ਭੀ ਕੁਝ ਅਸਰ ਨਾ ਹੋਇਆ ਅੜੇ ਇਹ ਫੜੇ ਹੋਏ ਸਾਰੇ ਸਿੰਘ 
ਸੋਮਵਾਰੀ ਮੱਸਿਆ ਵਾਲੈ ਦਿਨ 12 ਚੈਤ ਸੰਮਤ 1802 ਬਿਕਰਮੀ, 10 ਮਾਰਚ ਸੰਨ 
1746 ਨੂੰ ਕਤਲ ਕਰਵਾ ਦਿੱਤੇ ਗਏ । 
ਪਹਿਲਾ ਘਲੂ-ਘਾਰਾ 

ਇਸ ਦੇ ਛੋਤੀ ਹੀ ਪਿੱਛੋਂ ਦੀਵਾਨ ਲਖਪਤ ਰਾਇ ਨਵਾਬ ਯਾਹੀਆ ਖ਼ਾਨ ਵੇ ਰੁਕਮ 
ਨਾਲ ਇੱਕ ਡਕੜੀ ਫੌਜ ਅਤੇ ਤੋਪਾਂ, ਜੰਬੂਰੇ ਅਤੇ ਰਹਿਕਲੇ ਲੈ ਕੇ ਸਿੰਘਾਂ ਦੇ ਵਿਰੁੱਧ ਉਠ 
ਤੁਰਿਆ । ਇਸ ਵੇਲੋ ਪੰਦਰਾਂ ਕੁ ਹਜਾਰ ਸਿੰਘ ਕਾਹਨੂਵਾਨ ਦੇ ਛੰਭ ਦੇ ਆਸ ਪਾਸ ਟਿਕੇ 
ਹੋਏ ਦਿਨ ਕਟੀ ਕਰ ਰਹੇ ਸਨ ਅਤੇ ਜੱਥੇਦਾਰਾਂ ਵਿਚੋਂ ਪ੍ਰਸਿੱਧ ਸਰਦਾਰ ਕਪੂਰ ਸਿੰਘ, ਸੁੱਖਾ 
ਸਿੰਘ ਮਾੜੀ ਕੰਬੇ ਵਾਲੇ, ਗੁਰਦਿਆਲ ਸਿੰਘ ਡੱਲੇਵਾਲਾ, ਚੜ੍ਹਤ ਸਿੰਘ ਸੁਕੱਰਚੱਕੀਆ 
ਅਤੇ ਜੱਸਾ ਸਿੰਘ ਆਲਹੂਵਾਲੀਆ ਓਥੇ ਸਨ । 

ਇਨ੍ਹਾਂ ਸਿੰਘਾਂ ਦਾ ਪਤਾ ਲੱਗਣ ਪਰ ਦੀਵਾਨ ਲਖਪਤ ਰਾਇ ਲਾਉ ਲਸ਼ਕਰ ਲੈ ਕੇ 
ਇਨ੍ਹਾਂ ਦੇ ਮਗਰ ਧੈ ਗਿਆ ਅਤੇ ਲੱਗਾ ਝੱਲਾਂ ਨੂੰ ਝਾੜਨ। ਸਿੰਘ ਅੱਗੇ ਲੱਗ ਤੁਰੇ ਅਤੇ 
ਲਖਪਤ ਰਾਇ ਮਗਰ ਦੱਬੀ ਆਉਦਾ ਸੀ । ਕਈ ਵਾਰੀ ਸਿੰਘ ਹੱਲਾ ਕਰਕੇ ਧੈ ਜਾਂਦੇ ਅਤੇ 
ਜੋ ਦਾਣਾ ਪੱਠਾ ਹੱਥ ਲਗਦਾ ਖੋਹ ਖਿੰਜ ਕੇ ਲੈ ਜਾਂਦੇ । ਪਰ ਲਖਪਤ ਰਾਇ ਦੀਆਂ ੜੋਪਾਂ 
ਜੰਬੂਰਿਆਂ ਵਾਲੀ ਫੋਜ ਅਤੇ ਅਣਗਿਣਤ ਆ ਜੁੜੇ ਮੁਲਖੱਈਏ ਦੇ ਸਾਹਮਣੇ ਕੀ ਪੇਸ਼ ਜਾਂ 
ਸਕਦੀ ਸੀ। ਜੋ ਕੁਝ ਸਿੰਘਾਂ ਪਾਸ ਸੀ ਛੇਤੀ ਹੀ ਮੁੱਕ ਰਿਆ । ਹੁਣ ਨਾ ਤਾਂ ਕੋਈ ਰਸਦ 
ਪੱਠੇ ਦਾ ਸਮਿਆਨ ਸੀ, ਨਾ ਰੋਲੀ ਗੱਠੇ ਦਾ ਪ੍ਰਬੰਧ । ਸਾਰਾ ਮੱਲ-ਗੁਜ਼ਾਰ ਵੈਰੀ ਸੀ । 


36 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਮੰਗਿਆਂ ਭੀ ਕੋਈ ਕੁਝ ਦੁਵਾਲ ਨਹੀਂ ਸੀ । ਦੂਸਰੇ ਪਾਸੇ ਲਖਪਤ ਰਾਇ ਦੀ ਫੋਜ ਪਾਸ 
ਤੋਪਾਂ, ਬੰਦੂਕਾਂ ਸਨ, ਰਸਦ ਪੱਠਾ ਅਤੇ ਗੋਲੀ ਸਿੱਕਾ ਲਾਨੋਰੋਂ ਬਾਕਾਇਦਾ ਪੁੱਜ ਰਿਹਾਂ ਸੀ । 
ਸਰਕਾਰੀ ਹੁਕਮ ਨਾਲ ਪਿੰਡਾਂ ਤੋਂ ਅਨੰਗਿਣਤ ਲੋਕ ਝੱਲਾਂ ਨੂੰ ਝਾੜਨ ਲਈ ਆ ਪੁੱਜੇ ਸਨ 
ਅਤੇ ਉਨ੍ਹਾਂ ਨੇ ਸਾਰੀ ਪਾਸੀਂ ਘੇਰਾ ਘੱਤ ਲਿਆ ਸੀ । ਸਿੰਘਾਂ ਅਤੇ ਵੈਰੀਆਂ ਦਾ ਲੂਣ ਅਤੇ 
ਆਟੇ ਦਾ ਮੁਕਾਬਲਾ ਭੀ ਨਹੀਂ ਸੀ, ਪਰ ਕਰਤਾਰ ਦੇ ਆਸਰੇ ਸਿੰਘ ਡਟੇ ਹੋਏ ਸਨ । 
ਹਾਲਤ ਬੜੀ ਭਿਆਨਕ ਅਤੇ ਤਰਸ ਜੋਂਗ ਸੀ । 

ਸਿੰਘ ਟੋਲੀ ਨੋਲੀ ਅੱਗੇ ਪਹਾੜ ਵੱਲ ਵਧਣ ਲੱਗ ਪਏ, ਕਿਉਕਿ ਪਾਸਿਆਂ ਤੋਂ 
ਲਖਪਤ ਰਾਇ ਤੋਂਪਾਂ ਨਾਲ ਭੂੰਨੀ ਜਾ ਰਿਹ' ਸੀ । ਇਸ ਵੇਲੇ ਸਿਆਣੈ ਸਿਆਣੇ ਸਿੰਘਾਂ ਨੇ 
ਕਿਹਾ ਕਿ ਲੜਾਈ ਦੇ ਤਾਂ ਢਾਈ ਫੱਟ ਹੁੰਦੇ ਨੇ । ਇਕ ਈਣ ਮੰਨ ਲੈਣਾ, ਦੂਸਰਾ ਮੁੜ 
ਟਾਕਰਾ ਕਰਨ ਦੀ ਆਸ ਨਾਲ ਵੇਖ ਕੈ ਹਰਨ ਹੋ ਜਾਣਾ, ਅਤੇ ਅੱਧਾ ਸਾਹਮਣੇ ਡਟ ਕੈ 
ਮਰ ਮੁਕਣਾ । ਹੁਣ ਪਹਿਲੀ ਈਣ ਮੰਨਣ ਵਾਲੀ ਗੱਲ ਦਾ ਤਾਂ ਨਾਉਂ` ਹੀ ਨਾ ਲੁਓ। 
ਖਾਲਸਾ ਗੁਰੂ ਤੋਂ ਬਿਨਾਂ ਕਦੀ ਕਿਸੀ ਦੀ ਈਣ ਨਹੀਂ ਮੰਨਦਾ । ਇਸ ਲਈ ਪਿਛਲਾ ਡੇਢ 
ਫੱਟ ਹੀ ਅਸੀਂ ਕਰ ਸਕਦੇ ਹਾਂ । ਵੈਰੀ ਪਾਸ ਤੋਪਾਂ ਅਤੇ ਰਿਸਾਲਾ' ਹੈ । ਅਸੀਂ ਬਨੂਤੇ ਪੈਦਲ 
ਹੀ ਹਾਂ। ਇਸ ਲਈ ਸਾਨੂੰ ਘੋੜਿਆਂ ਦਾ ਪ੍ਰਸ਼ੰਧ ਕਰਨਾ ਚਾਹੀਦਾ ਹੈ। ਸੋ ਵੈਰੀ ਨੂੰ 
ਭੁਚਲਾਉਣ ਲਈ ਇਕ ਦਿਨ ਲੌਢੋ ਵੇਲੇ ਸਿੰਘ ਭੱਜ ਨਿਕਲੇ । ਜਦ ਲਖਪਤ ਰਾਇ 
ਦੀ ਫੋਜ ਰਾਤ ਨੂੰ ਅਵੇਸਲੀ ਹੋ ਗਈ ਤਾਂ ਸਿੰਘਾਂ ਨੇ ਮੁੜ ਕੇ ਇਕ ਦਮ ਆ ਛਾਪਾ 
ਮਾਰਿਆ ਅਤੇ ਬਹੁਤ ਸਾਰੇ ਘੋੜੇ ਅਤੇ ਕਝ ਖਾਣਾ ਦਾਣਾ ਲੈ ਕੇ ਮੂੜ ਝੱਲਾਂ ਵਿਚ ਜਾ 
ਵੜੇ । 

ਇਠ ਦੇਖ ਕੇ ਲਖਪੜ ਜਾਇ ਬੜਾ ਖਿਝਿਆ । ਉਸ ਨੇ ਬੇਲਦਾਰ ਮੰਗਵਾ ਕੋ ਜੰਗਲ 
ਹੋਲੇ ਵਿਚ ਰਸਤੇ ਸਾਫ਼ ਕਰਵਾਉਣੇ ਸ਼ੁਰੂ ਕੀਤੇ । ਪਫ ਗਾੜ੍ਹੇ ਝੱਲਾਂ ਵਿਚ ਬੇਲਦਾਰਾਂ ਦੀ 
ਪਹੁੰਚ ਬੜੀ ਔਖੀ ਸੀ ਅਤੇ ਲੂਕੇ ਹੋਏ ਸਿੰਘ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਕਢਦੇ ਸਨ। 
ਹਦ ਹੋਰ ਕਿਸੇ ਤਰ੍ਹਾਂ ਭੀ ਚਾਰਾ ਨਾ ਚਲਦਾ ਵੇਖਿਆ ਤਾਂ ਸਿੰਘਾਂ ਨੂੰ ਝੱਲਾਂ ਤੋਂ ਬਾਹਰ ਕੱਢਣ 
ਭਈ ਲਖਪਤ ਰਾਇ ਨੇ ਗਾੜ੍ਹੀ ਥਾਈਂ ਅੱਗ ਲਗਵਾ ਦਿੱਤੀ । ਹੁਣ ਸਿੰਘਾਂ ਲਈ ਅਤਿ 
ਮੁਸ਼ਕਲ ਬਣ ਗਈ । ਅੱਗੇ ਝੱਲਾਂ ਦਾ ਆਸਰਾ ਸੀ। ਹੁਣ ਉਹ ਭੀ ਨਾ ਰਿਹਾ। ਦੂਜੋ, 
ਲਖਪਤ ਰਾਇ ਨੇ ਤੋਪਾਂ ਦੀ ਮਾਰ ਤੇਜ ਕਰ ਦਿੱਤੀ । ਸਿੰਘ ਭੱਜ਼ ਨਿਕਲੇ । ਮਗਰ ਹੀ ਫੌਜ 
ਅਤੇ ਮੁਲਖੱਈਆ । ਕਿਧਰੇ ਖੜੋਣ ਨੂੰ ਭੀ ਥਾਂ ਨਾਂ । ਇਕ ਥਾਂ ਤਾਰੂ ਦੇਖ ਕੇ ਦਰਿਆ ਰਾਵੀ 
ਪਾਰ ਹੋਏ ਅਤੇ ਇਹ ਸੋਜ਼ ਕੇ ਕਿ ਸ਼ਾਇਦ ਪਹਾੜਾਂ ਵਿਚ ਚਲੇ ਜਾਣ ਨਾਲ ਹੀ ਬਲਾ ਟਲ 
ਜਾਏ, ਬਸੋਹਲੀ ਵੱਲ ਜਾਣ ਲਈ ਪੜੋਲ ਅਤੇ ਕਨੂਹੇ ਵੱਲ ਨੂੰ ਹੋ ਪਏ । 

ਪਰ ਅੱਗੋਂ ਪਹਾੜੀਆਂ ਨੇ ਰਾਹ ਰੋਕ ਦਿੱਤੇ ਅਤੇ ਜਿੱਧਰ ਨੂੰ ਸਿੰਘ ਜਾਣ ਓਧਰੋਂ ਹੀ 
ਗੋਲੀਆਂ ਦੀ ਵਰਖਾ ਹੋਣ ਲੱਗ ਪਵੇ ! ਪਿੱਛੋਂ ਲੁਖਪਤ ਰਾਇ ਦੱਬੀ ਆ ਰਿਹਾ ਸੀ । ਸਿੰਘ 
ਕੁਥਾਏਂ ਵੱਸ ਗਏ । ਨਾ ਅੱਗੇ ਵਧ ਸਕਣ, ਨਾ ਪਿੱਛੇ ਹਟ ਸਕਣ । ਕਿਧਰੇ ਘੜੀ ਖੜੋਣ ਦੀ 














ਸਰਦਾਰ ਜੰਸ਼ਾਂ ਸਿੰਘ ਦਾਂ ਰਾਜਸੀਂ ਜੀਵਨ ਆਰੰਡ 37 
ਥਾਂ ਨਹੀਂ ਸੀ। ਸਲਾਹ ਹੋਈ ਕਿ ਜਿਵੇਂ ਹੋ ਸਕੇ ਰਿਆੜਕੀ ਅਤੇ ਦੁਆਬੇ ਵੱਲ ਨੂੰ ,ਪੰਡ 
ਚਲੋ । ਫਿਰ ਕਦੀ ਇਕੱਠੇ ਹੋ ਕੇ ਲਖਪਤ ਰਾਏ ਨਾਲੁ ਸਿੱਝਾਂਗੇ । ਸੋ ਸਿੰਘ ਉਨ੍ਹੀਂ ਖੁਰੀਂ ਪਿੱਛੇ 
ਨੂੰ ਮੁੜ ਪਏ ਅਤੇ ਇਕ ਹੱਲਾ ਕਰ ਕੇ ਫੌਜ ਪਰ ਟੁੱਟ ਪਏ ਅਤੇ ਉਨ੍ਹਾਂ ਵਿਚ ਪੈ ਗਈ 
ਗ਼ੜਬੜ ਵਿਚ ਮਾਰਦੇ ਵਢਦੇ ਚੀਰ ਕੇ ਨਿਕਲ ਗਏ । ਇਸ ਵੇਲੇ ਕੁਝ ਸਿੰਘਾਂ ਨੇ ਲਖਪਤ 
ਰਾਇ ਦੀ ਭੀ ਭਾਲ ਕੀਤੀ । ਪਰ ਉਹ ਕਿਧਰੇ ਫੋਜ ਦੇ ਪਿੱਛੇ ਹੀ ਸੀ । ਹਕ ਨਾ ਆਇਆ। 
ਸਿੰਘਾਂ ਚਾਲੇ ਪਾਏ ਪਰ ਅੱਗੇ ਰਾਵੀ ਨੇ ਰੋਕ ਪਾ ਦਿੱਤੀ । ਦਰਿਆ ਦੀ ਰੋੜ੍ਹ ਇਤਨੀ ਤੇਜ 
ਸੀ ਕਿ ਕੋਈ ਨਿਲ੍ਹ ਨਹੀਂ ਸਕਦਾ ਸੀ । ਇਸ ਵੇਲੇ ਡੱਲੇਵਾਲੇ ਸਰਦਾਰ ਗੁਰਦਿਆਲ ਸਿੰਘ 
ਦੇ ਦੋ ਭਰਾਵਾਂ ਨੇ ਹਿੰਮਤ ਕਰ ਕੈ ਘੋੜੇ ਦਰਿਆ ਵਿਚ ਪਾਏ ਕਿ ਗਾਹਣ ਦਾ ਪਤਾ ਕਰਨ । 
ਪਰ ਦਰਿਆ ਦੀਆਂ ਨਾਨਾਂ ਅੱਗੇ ਕੋਈ ਪੇਸ਼ ਨਾ ਗਈ । ਨਾ ਘੋੜਿਆਂ ਦਾ ਪਤਾ ਲੱਗਾ ਨਾ 
ਘੋੜ-ਸਵਾਰਾਂ ਦਾ । 

ਇਸ ਵੋਲੋ ਸਰਦਾਰ ਜੱਸਾ ਸਿੰਘ ਅਤੇ ਕੁਝ ਹੋਰ ਸਰਦਾਰਾਂ ਨੇ ਕਿਹਾ ਕਿ ਦਰਿਆ 
ਵਿਚ ਡੁੱਬ ਕੇ ਮਰਣ ਨਾਲੋਂ ਸਾਹਮਣੇ ਵੈਰੀ ਨਾਲ ਲੜ ਕੇ ਮਰਨਾ ਚੰਗਾ ਹੈ। ਸੋ ਸਰਦਾਰ 
ਸੁੱਖਾ ਸਿੰਘ ਦੀ ਅਗਵਾਈ ਵਿਚ ਸਿੰਘਾਂ ਨੇ ਕਸੀਸ ਵੱਟ ਕੇ ਸਤਿ ਸ੍ਰੀ ਅਕਾਲ ਦੇ ਜੈਕਾਰੇ 
ਗਜਾਉਂਦੇ, ਹੱਲਾ ਕਰ ਦਿੱਤਾ । ਬੜੀ ਗਹਿ ਗੱਚ ਲੜਾਈ ਹੋਈ ਜਿਸ ਵਿਚ ਜਸਪਤ 
ਰਾਇ ਦਾ ਪੁੱਤਰ ਹਰਭਜ ਰਾਇ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖਾਨ, ਫੌਜਦਾਰ ਸੈਫ਼ 
ਅਲੀ ਖਾਨ, ਕਰਮ ਬਖ਼ਸ਼ ਰਸੂਲ ਨਗਰੀਆ, ਅਗਰ ਖ਼ਾਨ ਆਦਿ ਮਾਰੇ ਗਏ । ਇਸ 
ਹੱਲੇ ਵਿਚ ਸਿੰਘਾਂ ਦਾ ਭੀ ਬੜਾ ਨੁਕਸਾਨ ਹੋਇਆ ਅਤੇ ਸਰਦਾਰ ਸੁੱਖਾ ਸਿੰਘ ਦੀ ਲੱਤ 
ਪਰ ਜੰਬੂਰੇ ਦਾ ਰੋਲਾ ਆ ਲੱਗਾ ਅਤੇ ਪੱਟ ਦੀ ਹੱਡੀ ਟੁੱਟ ਗਈ, ਪਰ ਉਸ ਨੇ ਬੀਰ ਰ 
ਦੀ ਮਸਤੀ ਵਿਚ ਪੀੜ ਨਾ ਜਣਾਈ ਅਤੇ ਆਪਣੀ ਪੱਗ ਪਾੜ ਕੇ ਕਾਠੀ ਦੇ ਹੰਨੇ ਨਾਲ ਟੰਗ 
ਬੰਨ੍ਹੀ ਰੱਖੀ ਅਤੇ ਘੋੜਾ ਭਜਾ ਕੇ ਇਧਰ ਓਧਰ ਲੜਦਾ ਰਿਹਾ । ਇਸ ਵੇਲੇ ਸਰਦਾਰ ਜੱਸਾ 
ਸਿੰਘ ਅਤੇ ਦੂਸਰੇ ਸਰਦਾਰਾਂ ਨੇ ਇਕ ਹੋਰ ਭਰਪੂਰ ਹੱਲਾ ਕਰ ਦਿੱਤਾ ਅਤੇ ਵੈਰੀਆਂ ਵਿਚ 
ਗੜਬੜ ਪਾ ਦਿੱਤੀ । ਇਸ ਦਾ ਫਾਇਦਾ ਉਨਾਂ ਕੇ ਸਿੰਘ ਲੜਦੇ ਭਿੜਦੇ ਸਰਦਾਰ ਸੁੱਖਾ 
ਸਿੰਘ ਦੇ ਪਿੱਛੇ ਪਿੱਛੇ ਸੰਘਣੇ ਬੇਲੇ ਵਿਚ ਜਾ ਵੜੇ ! ਇਤਨੇ ਨੂੰ ਰਾਤ ਧੈ ਗਈ। ਇਹ 
ਭਿਆਨਕ ਦਿਨ ਦੋ ਜੇਠ ਸੰਮਤ 1803 ਬਿ. (ਪਹਿਲੀ ਮਈ, ਸੰਨ 1746 ਈ.) ਸੀ । ਸਿੱਖ 
ਇਤਿਹਾਸ ਵਿਚ ਇਹ ਪਹਿਲਾ ਦਿਨ ਸੀ ਜਦ ਕਿ ਕਿਸੇ ਇਕ ਦਿਨ ਵਿਚ ਸਿੰਘਾਂ ਦਾ 
ਇਤਨਾ ਜਿਆਦਾ ਨੁਕਸਾਨ ਹੋਇਆ । ਇਸੇ ਕਰਕੈ ਇਸ ਦਿਨ ਨੂੰ ਘਲੂਘਾਰੇ ਦਾ ਦਿਨ 
ਆਖਿਆ ਜਾਂਦਾ ਹੈ। ਇਹ ਪਹਿਲਾ ਜਾਂ ਛੋਟਾ ਘਲੂਘਾਰਾ ਸੀ । ਦੂਸਰਾ ਵੱਡਾ ਘਲੂਘਾਰਾ 
5 ਫਰਵਰੀ, ਸੰਨ 1762 ਈ. (11 ਰੱਜਬ 1175 ਹਿਜਰੀ) ਨੂੰ ਅਹਿਮਦ ਸ਼ਾਹ ਦੁੱਰਾਨੀ 
ਹੱਥੋਂ ਹੋਇਆ ਸੀ ਜਿਸ ਦਾ ਹਾਲ ਅੱਗੇ ਆਵੇਗਾ । 

ਇਥੋਂ ਨਿਕਲ ਚਲਣ ਦੀ ਵਿਉੱਤ ਬਣਾ ਕੇ ਅੱਧੀਂ ਕੁ ਰਾਤ ਨੂੰ ਸਰਦਾਰ ਜੱਸਾ ਸਿੰਘ 
ਅਤੇ ਸੁੱਖਾ ਸਿੰਘ ਨੇ ਕਿਹਾ : “ਖਾਲਸਾ ਜੀ, ਵੈਰੀਆਂ ਨੂੰ ਇਕ ਸੱਟ ਮਾਰਨ ਦਾ ਹੁਣ ਵੋਲਾ 














1 


38 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਹੈ। ਸਾਨੂੰ ਹਰਨ ਹੋਇਆਂ ਵੇਖ ਕੇ ਵੈਰੀ ਬੇ-ਖਟਕੇ ਸੋਂ ਗਏ ਹਨ । ਹੁਣ ਉਨ੍ਹਾਂ ਨੂੰ ਨੀਂਦ ਨੇ 
ਦੱਬਿਆ ਹੋਇਆ ਹੈ। ਇਸ ਲਈ ਹੱਲਾ ਕਰ ਕੇ ਅਸੀਂ ਉਨ੍ਹਾਂ ਪਾਸੋਂ ਕੁਝ ਘੋੜੇ ਅਤੇ 
ਸ਼ਸਤਰ ਸੋਥੇ ਹੀ ਲਿਆ ਸਕਾਂਗੇ। ਇਹ ਗੱਲ ਸਭ ਸਿੰਘਾਂ ਪਰਵਾਨ ਕਰ ਲਈ ਅਤੇ 
ਧਾਵਾ ਕਰ ਕੇ ਜਾ ਪਏ । ਝਟਾ ਪਟ ਬੇਸ਼ੁਮਾਰ ਨੂੰ ਕਟ ਵੱਢ ਚੰਗੇ ਚੰਗੇ ਘੋੜੇ ਅਤੇ ਹਥਿਆਰ 
ਲੈ ਕੇ ਵੈਰੀਆਂ ਦੇ ਮਸਾਲਾਂ ਜਗਾਉਣ ਤੋਂ ਪਹਿਲਾਂ ਪਹਿਲਾਂ ਹੀ ਕੰਡਿਆਲੇ ਝੱਲਾਂ ਵਿਚ 
ਵੜ ਗੋਏਂ । 

ਫ਼ੇੜੀ ਹੀ ਮਗਰੋ ਲਖਪਤ ਫ਼ਾਇ ਭੀ ਸਣੇ ਫੋਜ ਆ ਗਿਆ ਅਤੇ ਮੁਲਕੱਈਆ ਸਿੰਘਾਂ 
ਦੇ ਪਿੱਛੋਂ ਪਾ ਦਿੱਤਾ । ਘੋੜਿਆਂ ਵਾਲੇ ਸਿੰਘ ਤਾਂ ਥੋੜ੍ਹੇ ਹੀ ਸਨ, ਬਹੁਤੀ ਵਹੀਰ ਪਿਆਢਾ ਹੀ 
ਸੀ, ਸਿਸ ਦੀ ਰਾਖੀ ਕਰਨਾ ਅਤੇ ਨਾਲ ਲਈ ਜਾਣਾ ਜਰੂਰੀ ਸੀ। ਇਸ ਲਈ ਸਿੰਘ 
ਚਲਦੇ ਚਲਦੇ ਪਿੱਛੇ ਮੁੜ ਕੇ ਲੜਦੇ ਸਨ ਅਤੇ ਲੜਦੇ ਲੜਦੇ ਅੱਗੇ ਨੂੰ ਤੁਰੀ ਜਾ ਰਹੋ ਸਨ । 
ਲਖਪਤ ਰਾਇ ਦੀ ਫੋਜ ਦੇ ਨਾਲ ਮੋਹਰੇ ਮੋਹਰੇ ਢੋਲ ਵਜਦਾ ਜਾ ਰਿਹਾ ਸੀ ਅਤੇ ਪਿੰਡਾਂ 
ਵੀਆਂ ਛੇੜਾਂ ਬੰਦੂਕਾਂ, ਸੇਲੇ, ਨੇਜੇ ਅਤੇ ਛਵ੍ਹੀਆਂ ਕੁਹਾੜੀਆਂ ਲਈ ਛੰਭ ਦੇ ਝੱਲਾ ਨੂੰ ਇਉ” 
ਝਾੜ ਰਹੀਆਂ ਸਨ ਜਿਵੇਂ ਸ਼ਿਕਾਰੀ ਕੁੱਤੇ ਝਾੜੀਆਂ ਵਿਚ ਹਰਨਾਂ ਪਿੱਛੇ ਪਏ ਹੋਏ ਹੋਣ । 
ਇਹ ਵੇਲਾ ਵਹੀਰ ਲਈ ਬੜੀ ਹੀ ਔਖ ਦਾ ਸੀ। ਪਰ ਸਤਿਗੁਰੂ ਦੀ ਓਟ ਲੈ ਕੈ ਸਿੰਘਾਂ 
ਨੈ ਮੁੜ ਕੇ ਉਹ ਹੱਲੇ ਕੀਤੇ ਕਿ ਮੁਲਖੱਈਆ ਭੱਜ ਨਿਕਲਿਆ । ਸੱਟ ਥਾ ਕੇ ਝੂੰਜਲਾਏ ਹੋਏ 
ਸੇਰਾਂ ਦੀ ਝਪਣ ਦਾ ਟਾਕਰਾ ਕਰਨਾ ਕੋਈ ਸੋਖੀ ਗੱਲ ਨਹੀਂ ਹੁੰਦੀ । ਜਾਨਾਂ ਹੀਲ ਕੇ ਲੜਨ 
ਵਾਲੇ ਸੂਰਮਿਆਂ ਦੇ ਸਾਹਮਣੇ ਮੇਲਾ ਵੇਖਣ ਆਈਆਂ ਧਾੜਾਂ ਨੇ ਕੀ ਖੜਾ ਹੋਣਾ ਹੋਇਆ? 
'ਸਤਿ ਸ੍ਰੀ ਅਕਾਲ” ਦੇ ਜੈਕਾਰੇ ਗਜਾਉ'ਦੇ ਤਲਵਾਰਾਂ ਸੂਤ ਕੇ ਸਿੰਘਾਂ ਦੇ ਇਨ੍ਹਾਂ ਵੱਲ ਹੋਣ 
ਦੀ ਦੇਰ ਸੀ ਕਿ ਸਭ ਨੂੰ ਆਪੋ ਆਪਣੀ ਪੈ ਗਈ ਅਤੇ ਜਾਨ ਬਚਾ ਕੇ ਭੱਜਣ ਦੀ ਕੀਤੀ । 

ਹੁਣ ਸਿੰਘਾਂ ਨੇ ਦੱਭ ਨੂੰ ਤੁਲ੍ਹੋ ਬਣਾ ਕੇ ਇਕ ਥਾਂ ਪੇਤਲੇ ਪੜਣੌਂ ਰਾਵੀ ਪਾਰ ਕੀਤੀ 
ਅਤੇ ਰਿਆੜਕੀ ਵਿਚ ਪੁੱਜੇ । ਸਿਖਰ ਦੁਪਹਿਰ ਦਾ ਵੇਲਾ ਸੀ ਅਤੇ ਜੇਠ ਦੀ ਕੜਕਦੀ ਧੁਪ ( 
ਘੋੜਿਆਂ ਵਾਲੇ ਤਾਂ ਕੱਟ ਗੁਜਰੇ, ਪਰ ਵਾਹਣੇ ਧੈਜ਼ਾਂ ਵਾਲਿਆਂ ਲਈ ਕੰਢੇ ਤੇ ਤਿੰਨ ਮੀਲ 
ਦੀ ਬਰੇਤੀ ਇਕ ਤਪਦੀ ਭੁੱਠੀ ਵਾਂਗੂ ਸੀ । ਉਨ੍ਹਾਂ ਦੇ ਪੈਰ ਸੜਦੇ ਜਾਣ ਅਤੇ ਉਟ ਲੱਗੇ 
ਫੁੜਕ ਫੁੜਕ ਕੇ ਡਿਗਣ । ਜੁੱਤੀਆਂ ਉਨ੍ਹਾਂ ਕੋਲ ਹੈ ਨਹੀਂ ਸਨ ਅਤੇ ਨਾ ਹੀ ਕੋਈ ਵਾਧੂ 
ਕਪੜਾ ਸੀ। ਆਖ਼ਰ ਉਨ੍ਹਾਂ ਬਿਚਾਰਿਆਂ ਨੇ ਤਨ ਦੇ ਕਪੜੇ ਪਾੜ ਪਾੜ ਕੇ ਪੈਰਾਂ ਨੂੰ ਬੰਨ੍ਹੇ । 
ਜਦ ਲੈਠ ਕੇ ਕਪੜੇ ਬੰਨ੍ਹਣ ਤਾਂ ਹੇਨੋਂ ਪੱਟ ਅੜੇ ਹੋਰ ਸਰੀਰ ਸੜੇ । ਕਈਆਂ ਦੇ ਛਾਲੇ ਪੈ ਗਏ 
ਅਤੇ ਉਹ ਤੁਰਨ ਆਤਰ ਹੋ ਗਏ, ਪਰ ਐਖੇ ਸੋਖੇ ਉਹ ਕਸੀਸ ਵੱਟੀ ਤੂਰੀ ਗਏ । ਇਹ 
ਰਾਮੇ ਰੰਧਾਵੇ ਦਾ ਇਲਾਕਾ ਸੀ, ਜੋ ਸਰਵਰ-ਸੁਲੜਾਨੀਆ ਸੀ ਅਤੇ ਸਿੰਘਾਂ ਦਾ ਰੱਥ 
ਵਾਸਤੇ ਵੈਰੀ ਸੀ । ਇਸ ਨੇ ਜਕਰੀਆ ਖ਼ਾਨ ਪਾਸ ਮੁਖ਼ਬਰੀ ਕਰ ਕੇ ਕਈ ਵਾਰੀ ਸਿੰਘ 
ਫੜਾਏ ਅਤੇ ਮਰਵਾਏ ਸਨ । ਇਹ ਲਖਪਤ ਰਾਇ ਦਾ ਹਮਾਇਤੀ ਬਣ ਗਿਆ । ਇਸ 
ਪਾਸੋਂ ਲਿੰਘਾਂ ਨੂੰ ਕੀ ਆਸ ਹੋਣੀ ਸੀ? ਉਸ ਬਾਬਤ ਮਾਝੇ ਦੇ ਸਿੰਘਾਂ ਵਿਚ ਅੱਗੇ ਹੀ ਮਸ਼ਹੂਰ 




















ਸਰਦਾਰ ਜੱਲਾ ਸਿੰਘ ਦਾ ਰਾਜਸੀ ਜੀਵਨ ਆਰੰਭ 39 
ਸੀ ਕਿ : 
ਦੇਸ ਨਾ ਰਾਸ਼ੇ ਕੇ ਤੁਮ ਜਾਈਓ / ਡੋਲਾ ਬਾਟਾ ਮਾਝੇ ਖਾਈ 

_ ਅਰਥਾਤ 

ਜੋ ਅਤਿ ਦੀ ਭੀੜ ਵੀ ਆ ਬਣੇ ਤਾਂ ਭੀ ਮਾਝੇ ਵਿਚ ਡੇਲੇ ਬੇਲੋ ਅਤੇ ਕਰੀਰ ਦੇ ਫੁਲ 
ਪੱਤੇ ਖਾ ਕੇ ਗੁਜਾਰਾ ਕਰ ਲੈਣਾ, ਪਰ ਰਾਮੇ ਰੰਧਾਵੇ ਦੇ ਇਲਾਕੇ ਵਿਚ ਨਾ ਜਾਣਾ। 
ਦੀਆਂ ਛੇੜਾਂ ਨੂੰ ਮਾਰ ਕੁੱਟ ਕੇ ਰਾਹ ਬਣਾ ਕੇ ਸ੍ਰੀ ਹਰਿਗੋਬਿੰਦ ਪੁਰ ਦੇ ਪੱਤਣੋਂ ਬਿਆਸਾ 
ਪਾਰ ਕਰ ਕੇ ਦੁਆਬੇ ਵਿਚ ਦਾਖ਼ਲ ਦੋਏ ਅਤੇ ਮੀਰ ਕੋਟ ਦੀ ਝ਼ਿੜੀ ਵਿਚ ਜਾ ਡੇਰਾ ਕੀਤਾ। 
ਸਿੰਘ ਕਈ ਦਿਨਾਂ ਦੇ ਭੁੱਖੇ ਸਨ। ਇਨ੍ਹਾਂ ਪਾਸ ਨਾ ਕੋਈ ਫਸਦ ਸੀ, ਨਾ ਕੋਈ ਭਾਂਡਾ 
ਟੀਂਡਾ। ਲਾਗਲੇ ਪਿੰਡਾਂ ਤੋਂ ਆਟਾ ਦਾਣਾ ਲਿਆ । ਘੋੜੇ ਚੁਗਣੇ ਛਡ ਦਿੱਤੇ, ਅਤੇ ਆਪ 
ਢਾਲਿਆਂ ਉੱਤੇ ਹੀ ਪ੍ਰਸਾਦੇ ਤਿਆਨ ਕਰਨ ਲੱਗ ਪਏ । ਅਜੇ ਸਾਰਿਆਂ ਨੇ ਛਕੇ ਨਹੀਂ ਸਨ 
ਕਿ ਦੁਆਬੇ ਦਾ ਹਾਕਮ ਅਲਾਵਲ ਪੁਰ ਆਦਿ ਦੇ ਪਠਾਣਾਂ ਨੂੰ ਨਾਲ਼ ਲੈ ਕੇ ਆ ਪੁੱਜਾ। 
ਇਨ੍ਹਾਂ ਨੂੰ ਤਾਂ ਸਿੰਘ ਸੋਧ ਕਢਦੇ, ਪਰ ਪਿੱਛੇ ਖਬਰ ਆ ਪੁੱਜੀ ਕਿ ਲਖਪਤ ਰਾਇ ਭੀ ਤੋਪਾਂ 
ਸਮੇਤ ਬਿਆਸਾ ਪਾਰ ਕਰ ਆਇਆ ਹੈ। ਇਸ ਲਈ ਸਿੰਘਾਂ ਨੇ ਸਬਰ ਦਾ ਘੁਟ ਪੀ ਕੇ 
ਬਾਗਾਂ ਫੜ ਲਈਆਂ ਅਤੇ ਵਹੀਰ ਨੂੰ ਲੈ ਕੇ ਤੁਰ ਪਏ ਅਤੇ ਅਲੀਵਾਲ ਦੇ ਪਤਣੌਂ ਸਤਲੂਜ 
ਪਾਰ ਕਰ ਕੇ ਮਾਲਵੇ ਵਿਚ ਜਾ ਪੁੱਜੇ । 

ਇਸ ਮੁਹਿੰਮ ਵਿਚ ਕੋਈ ਸੱਤੇ ਕੁ ਹਜਾਰ ਸਿੰਘ ਮਾਰੇ ਗਏ ਅਤੇ ਇਨ੍ਹਾਂ ਦਿਨਾਂ ਵਿਚ 
ਤਿੰਨ ਕੁ ਹਜਾਰ ਫੜੇ ਗਏ। ਇਨ੍ਹਾਂ ਵਿਚ ਉਹ ਸਿੰਘ ਭੀ ਸਨ ਜਿਨ੍ਹਾਂ ਨੂੰ ਬਜੋਹਲੀ ਵਾਲੇ 
ਪਹਾੜੀਆਂ ਅਤੇ ਹੋਰਨਾਂ ਨੇ ਬੰਨ੍ਹ ਕੇ ਲਾਹੋਰ ਭੇਜ ਦਿੱਤਾ ਸੀ । ਇਹ ਸਾਰੇ ਲਾਹੋਰ ਦਿੱਲੀ 
ਦਰਵਾਜਿਉ' ਬਾਹਰ ਘੋੜ-ਮੰਡੀ (ਬਾਜਾਰ ਨਖਾਸ) ਵਿਚ ਸੜੀ ਬੇਦਰਦੀ ਨਾਲ ਕਤਲ 
ਕਰ ਦਿੱਤੇ ਗਏ । ਇਹ ਸਿੰਘਾਂ ਦੀ ਕਤਲਗਾਹ ਸੀ । ਇੱਥੇ ਸ਼ਹੀਦਾਂ ਦੇ ਸਿਰਾਂ ਅਤੇ ਧੜਾਂ 
ਦੇ ਢੇਰਾਂ ਦੇ ਢੇਰ (ਗੰਜ) ਲਗਦੇ ਰਹੇ । ਇਸੇ ਕਰਕੇ ਇਹ ਥਾਂ ਸ਼ਹੀਦ-ਗੰਜ ਦੇ ਨਾਉ” 
ਨਾਲ ਪ੍ਰਸਿੱਧ ਹੋ ਗਿਆ। ਸਿੰਘਾਂ ਵਿਰੁੱਧ ਲਖਪਤ ਰਾਇ ਦੀ ਮੁਹਿੰਮ ਵਿਚ ਹੋਏ ਇਤਨੇ 
ਜਿਆਦਾ ਨੁਕਸਾਨ ਦੇ ਕਾਰਣ ਇਸ ਸਾਰੇ ਵਾਕੇ ਨੂੰ ਭੀ ਪਹਿਲੇ ਜਾਂ ਛੋਟੇ ਘਲੂਘਾਰੇ ਦਾ 
ਨਾਉਂ` ਦਿੱਤਾ ਗਿਆ ਹੈ। 

ਇਸ ਵੇਲੇ ਸਰਦਾਰ ਜੱਸਾ ਸਿੰਘ, ਸਰਦਾਰ ਸੁੱਖਾ ਸਿੰਘ ਅਤੇ ਨਵਾਬ ਕਪੂਰ ਸਿੰਘ 
ਦੇ ਨਾਲ ਹੀ ਮਾਲਵੇ ਵਿਚ ਆਇਆ ਅਤੇ ਬਰਾੜਾਂ ਦੇ ਇਲਾਕੇ ਵਿਚ ਕੋਟਕਪੂਰੇ ਠਹਿਰਿਆ। 
ਬਾਕੀ ਦੇ ਸਿੰਘ ਭੀ ਥਾਉ` ਥਾਉ” ਖਿਲਰ ਗਏ । ਸੁੱਖਾ ਸਿੰਘ ਜੈਤੋ ਜਾ ਟਿਕਿਆ, ਨਵਾਬ 
ਕਪੂਰ ਸਿੰਘ ਵਿੰਝੂਕੇ, ਹਰੀ ਸਿੰਘ ਦਿਆਲਪੁਰੇ, ਚੜ੍ਹਤ ਸਿੰਘ ਪੱਕੇ ਪਥਰਾਲੇ, ਆਦਿ । 
ਕੁਝ ਕੁ ਡਰੋਲੀ ਦੇ ਆਲੇ ਦੁਆਲੇ ਜਾ ਟਿਕੇ । ਗੱਲ ਕੀ, ਜਿਛੇ ਕਿਧਰੇ ਕਿਸੇ ਦੀ ਠਾਹਰ 
ਬਣੀ, ਜਾ ਟਿਕਿਆਂ। 





40 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਲੱਛਮੀ ਨਰਾਇਣ ਨਾਲ ਟਾਕਰਾ 

ਭਾਜੜਾਂ, ਜੰਗਾਂ , ਭੁੱਖਾਂ ਅਤੇ ਮੁਸੀਬਤਾਂ ਦੇ ਝੰਜੋੜੇ ਹੋਏ ਸਿੰਘ ਛੇ ਕੁ ਮਹੀਨਿਆਂ 
ਵਿਚ ਮੁੜ ਆਪਣੀ ਪਹਿਲੀ ਲਹਿਰੇ ਆ ਗਏ ਅਤੇ ਸਰਕਾਰ ਦੇ ਵਿਰੁੱਧ ਥਾਉ ਥਾਈਂ ਉਠ 
ਖੜੋਏ ਅਤੇ ਸਭ ਤੋਂ ਪਹਿਲਾਂ ਆਪੋ ਆਪਣੇ ਇਲਾਕਿਆਂ ਵਿਚ ਮੱਲਾਂ ਮਾਰਨ ਲੱਗ ਪਏ। 
ਸਿੰਘ ਅਤੇ ਗੰਡਾ ਸਿੰਘ ਇੱਕਠੇ ਹੀ ਸਨ ਅਤੇ ਮੱਲਾਂ ਵਿਚ ਇਕ ਦੂਜੇ ਦੀ ਸਹਾਇਤਾ 
ਕਰਦੇ ਸਨ । ਸਿੰਘਾਂ ਦੀ ਵਧ ਰਹੀ ਤਾਕਤ ਅਤੇ ਉਨ੍ਹਾਂ ਦੀਆਂ ਮੱਲਾਂ ਮਾਰਾਂ ਦੀਆਂ ਖ਼ਬਰਾਂ 
ਜਦ ਲਾਹੋਰ ਪੁਜੀਆੰ ਤਾਂ ਯਾਹੀਆ ਖ਼ਾਨ ਨੈ ਸਰਹੰਦ ਦੇ ਦੀਵਾਨ ਲੱਛਮੀ ਨਰਾਇਣ ਨੂੰ 
ਸਿੰਘਾਂ ਦੇ ਵਿਰੁੱਧ ਚੜ੍ਹਾਈ ਕਰਨ ਦਾ ਹੁਕਮ ਦਿੱਤਾ । ਦਲ ਦੇ ਕੁਝ ਸਿੰਘ ਤਾਂ ਬਾਹਰ ਛਿੜੇ 
ਹੋਏ ਸਨ ਅਤੇ ਕੁਝ ਘਰਾਂ ਨੂੰ ਗਏ ਹੋਏ ਸਨ । ਸਰਦਾਰ ਜੱਸਾ ਸਿੰਘ ਅਤੇ ਉਨ੍ਹਾਂ ਦੇ ਸਾਥੀ 
ਸਿੰਘ ਇਸ ਵੇਲੇ ਗੁਜੱਰਵਾਲ ਡੇਰੇ ਪਾਈ ਬੈਠੇ ਸਨ ਕਿ ਲੱਛਮੀ ਨਰਾਇਣ ਅਚਨਚੇਤ ਆ 
ਪਿਆ । ਸਿੰਘਾਂ ਦੀ ਗਿਣਤੀ ਭਾਵੇਂ ਥੋੜੀ ਹੀ ਸੀ ਪਰ ਵੇਰ ਭੀ ਡਟ ਗਏ । ਪਰ ਲੜਾਈ 
ਵਿਚ ਲੱਛਮੀ ਨਾਰਾਇਣ ਦਾ ਪਾਸਾ ਭਾਰੀ ਸੀ। ਜਦ ਲੜਦਿਆਂ ਲੜਦਿਆਂ ਸ਼ਾਮ ਹੋ 
ਗਈ ਤਾਂ ਰਾਤ ਨੂੰ ਸਲਾਹ ਹੋਈ ਕਿ ਇਥੇ ਸਾਡਾ ਕੇਹੜਾ ਕੋਈ ਕਿਲਾ ਕੋਟ ਹੈ ਜੋ ਵੈਰੀ ਨੇ 
ਸਾਡੇ ਕੂਚ ਕਰ ਜਾਣ ਨਾਲ ਮੱਲ ਲੈਣਾ ਹੈ, ਇਸ ਲਈ ਸਾਨੂੰ ਇਥੋਂ ਵੱਖਰੇ ਵੱਖਰੇ ਪਾਸਿਆਂ 
ਨੂੰ ਖਿੰਡ ਜਾਣਾ ਚਾਹੀਦਾ ਹੈ। ਇਸ ਸਲਾਹ ਨੂੰ ਸਭ ਨੇ ਪਰਵਾਨ ਕਰ ਲਿਆ ਅਤੇ ਲੱਛਮੀ 
ਨਰਾਇਣ ਦੇ ਦੂਸਰੇ ਹੱਲੇ ਤੋਂ ਪਹਿਲਾਂ ਹੀ ਸਾਰੇ ਇਧਰ ਉਧਰ ਖਿੰਡ ਗਏ । 
ਤਕ ਹੀ ਹੁੰਦੀਆਂ ਸਨ ਅਤੇ ਉਹ ਭੀ ਦਲ ਦੋ ਗੁਜਾਰੇ ਲਈ । ਕੋਈ ਪੱਕੋ ਕਬਜੋ ਨਹੀਂ ਸਨ 
ਹੁੰਦੇ । ਲਾਰੋਰ ਵਿਚ ਹਾਲ ਤਕ ਯਾਹੀਆ ਖ਼ਾਨ ਅਤੇ ਉਸ ਦੇ ਦੀਵਾਨ ਲਖਪੜ ਰਾਇ ਦਾ 
ਕਾਫ਼ੀ ਜੋਰ ਸੀ ਅਤੇ ਉਹ ਲਗਦੀ ਵਾਹ ਖਾਲਸੇ ਨੂੰ ਕਿਧਰੇ ਟਿਕ ਕੋ ਬਹਿਣ ਨਹੀਂ ਸਨ 
ਦਿੰਦੇ । ਜਦ ਭੀ ਉਨ੍ਹਾਂ ਨੂੰ ਕਿਸੇ ਜੱਥੇ ਦਾ ਪੜਾ ਲਗਦਾ ਤਾਂ ਲਖਪਤ ਰਾਇ ਫੌਜ ਅਤੇ 
ਮੁਲਖੱਈਆ ਇਕੱਠਾ ਕਰ ਕੇ ਉਨ੍ਹਾਂ ਦੇ ਪਿੱਛੇ ਪੈ ਜਾਂਦਾ ਅਤੇ ਸਿੰਘਾਂ ਨੂੰ ਭੀ ਸਮਾਂ ਟਪਾਉਣ 
ਲਈ ਇਧਰ ਉਧਰ ਹੋ ਜਾਣਾ ਪੈਂਦਾ। ਇਨ੍ਹਾਂ ਦਿਨਾਂ ਵਿਚ ਹੀ ਸਿੰਘਾਂ ਨੇ ਕਸੂਰ ਉੱਤੇ ਹੱਲਾ 
ਕਰ ਕੇ ਉਗ੍ਰਾਹੀ ਕਰਨ ਦਾ ਜਤਨ ਕੀਤਾ ਪਰ ਪੂਰੀ ਤਰ੍ਹਾਂ ਸਫ਼ਲ ਨਾ ਹੋ ਸਕੇ । 
ਲਖਪਤ ਰਾਇ ਦਾ ਇਲਾਨ 

ਓਧਰ ਘਲੂਘਾਰੇ ਦੀ ਮੁਹਿੰਮੇਂ ਮੁੜਦੇ ਹੀ ਲਖਪਤ ਰਾਇ ਨੇ ਲਾਹੋਰ ਪੁੱਜ ਕੇ ਹੋਰ 
ਅਤਿ ਚੁੱਕ ਲਈ । ਸਿੱਖਾਂ ਦੇ ਗੁਰਦੁਆਰੇ ਬੰਦ ਕਰਵਾ ਦਿੱਤੇ ਅਤੇ ਕਈ ਢੁਹਾ ਦਿੱਤੇ, ਗ੍ਰੰਥ 
ਪੋਥੀਆਂ ਨੂੰ ਅੱਗ ਲਗਵਾ ਦਿੱਤੀ ਜਾਂ ਖੂਹਾਂ ਵਿਚ ਸੁਟਵਾ ਦਿੱਤੀਆਂ ਅਤੇ ਇਲਾਨ ਕਰ 
ਦਿੱਤਾ ਕਿ ਇਕ ਖੱਤਰੀ ਨੇ ਇਹ ਪੰਥ ਚਲਾਇਆ ਸੀ, ਹੁਣ ਮੈਂ ਇਕ ਖੜਰੀ ਨੂੰ ਮਾਰ 
ਮੁਕਾਇਆ ਹੈ ਅਤੇ ਸਿੰਘ ਖ਼ਤਮ ਕਰ ਦਿੱਤੇ ਹਨ । ਜੇ ਕੋਈ ਬਚਿਆ ਸੀ ਉਸ ਨੂੰ ਦੇਸੋਂ ਕਢ 

















ਸਰਦਾਰ ਜੱਸਾ ਸਿੰਘ ਦਾ ਰਾਜਸੀ ਜੀਵਨ ਆਰੰਭ 41 
ਦਿੱਤਾ ਹੈ। ਅੱਗੇ ਨੂੰ ਕੋਈ ਗੁਰਬਾਣੀ ਨਾ ਪੜ੍ਹੇ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ 
ਨਾਉ” ਨਾ ਲਵੇ, ਨਹੀਂ ਤਾਂ ਪੇਟ ਚਾਕ ਕਰ ਦਿੱਤਾ ਜਾਏਗਾ । ਕੋਈ ਗੁੜ ਸ਼ਬਦ ਨਾਂ 
ਵਰਤੇ, ਇਸ ਨਾਲ ਗੁਰ (ਗੁਰੂ) ਯਾਦ ਆਉਦਾ ਹੈ, ਭੇਲੀ ਕਹੇ, ਇਤਿ ਆਦਿ । ਉਸ ਨੂੰ 
ਖਿਆਲ ਸੀ ਕਿ ਸ਼ਾਇਦ ਇਸ ਤਰ੍ਹਾਂ ਸਿੰਘਾਂ ਅੜੇ ਸਿੱਖੀ ਨੂੰ ਉੱਕਾ ਹੀ ਮਿਟਾਇਆ ਜਾ 
ਸਕੇਗਾ ਪਰ 

ਜਾਂ ਕਉ ਰਾਖੈ ਹਟ ਫਾਖਣਹਾਰਾ / 

ਤਾਂ ਕਉ ਕੋਇ ਨ ਸਾਕਸੀ ਮਾਰਾ # ਮੇ ਨ # / 
ਅਤੇ ਛੇਤੀ ਹੀ ਵਿਧਿ ਕੁਝ ਇਸ ਤਰ੍ਹਾਂ ਆ ਬਣੀ ਕਿ ਨਾਂ ਯਾਹੀਆ ਖ਼ਾਨ ਦੀ ਹਕੂਮਤ ਰਹੀ 
ਅਤੇ ਨਾਂ ਲਖਪਤ ਰਾਇ ਦੀ ਦੀਵਾਨੀ । 


ਸ਼ਾਹ ਨਵਾਜ਼ ਖ਼ਾਨ ਦੀ ਹਕੂਮਤ ਅਤੇ ਦੁੱਰਾਨੀੰ ਦਾ ਪੰਹਲਾ 
ਹੰਲਾ 


10 ਮਾਰਚ, ਸੰਨ 1746 ਨੂੰ ਸੋਮਵਾਰੀ ਮੱਸਿਆ ਦੇ ਦਿਨ ਜਦ ਯਾਹੀਆ ਖਾਨ ਦੇ 
ਦੀਵਾਨ ਲਖਪਤ ਰਾਇ ਨੇ ਲਾਹੋਰ ਦੇ ਕਈ ਬੇਦੋਸੇ ਚਕਰੈਲ ਅਤੇ ਦੁਕਾਨਦਾਰ ਸਿੱਖ 
ਕਤਲ ਕਰਵਾ ਦਿੱਤੇ ਤਾਂ ਦੀਵਾਨ ਲੱਛੀ ਰਾਮ, ਦੀਵਾਨ ਕੋੜਾ ਮੱਲ, ਸੰਤ ਜਗਤ ਭਗਤ 
ਅਤੇ ਹੋਰ ਪਤਵੰਤਿਆਂ ਨੂੰ ਬੜਾ ਅਫਸੋਸ ਅਤੇ ਦੁਖ ਹੋਇਆ । ਸੰਤ ਜੀ ਨੇ ਤਾਂ ਨਿਰਾਸਤਾ 
ਵਿਚ ਉਸ ਨੂੰ ਸਰਾਪ ਹੀ ਦੇ ਦਿੱਤਾ ਸੀ ਕਿ “ਤੇਰੀ ਜੜ੍ਹ ਨਾ ਰਹੂ” , ਅਤੇ ਦੀਵਾਨ ਕੋੜਾ ਮੱਲ 
ਲਾਹੋਰ ਨੂੰ ਛੱਡ ਕੇ ਮੁਲਤਾਨ ਨੂੰ ਤੁਰ ਗਏ ਜਿਥੇ ਯਾਹੀਆ ਖ਼ਾਨ ਦਾ ਛੋਟਾ ਭਾਈ ਮਿਰਜਾਂ 
ਹਯਾਤੁੱਲਾ ਖ਼ਾਨ (ਪਰਸਿੱਧ ਫਲੋਰੀ ਖ਼ਾਨ)--ਜਿਸ ਨੂੰ ਨਾਦਰ ਸ਼ਾਹ ਨੇ 'ਸ਼ਾਹ-ਨਿਵਾਜ 
ਖ਼ਾਨ” ਦਾ ਖ਼ਿਤਾਬ ਅਤੇ ਮੁਲਤਾਨ ਦੀ ਹਕੂਮਤ ਦਿੱਤੀ ਸੀ---ਗਵਰਨਰ ਸੀ। ਦੀਵਾਨ 
ਕੋੜਾ ਮੱਲ ਦੇ ਮੁਲਤਾਨ ਜਾਣ ਦਾ ਇਹ ਭਾਵ ਜਾਪਦਾ ਹੈ--ਜਿਵੇ ਕਿ ਬਾਅਦ ਦੇ 
ਵਾਕਿਆਤ ਤੋਂ ਪਤਾ ਲਗਦਾ ਹੈ--ਕਿ ਸ਼ਾਇਦ ਉਨ੍ਹਾਂ ਦੇ ਉਥੇ ਜਾਣ ਨਾਲ ਲਾਹੋਰ ਵਿੱਚ 
ਸਿੰਘਾਂ ਪਰ ਹੋ ਰਹੀ ਸਖਤੀ ਰੇਕਣ ਦੀ ਕੋਈ ਸਬੀਲ ਬਣ ਸਕੇ । ਜਿਤਨੀ ਦੇਰ ਯਾਹੀਆ 
ਖ਼ਾਨ ਲਾਹੋਰ ਦਾ ਹਾਕਮ ਸੀ ਸਿੰਘਾਂ ਦੀ ਇਕ-ਮੁੱਢੋਂ ਕੀਤੀ ਜਾ ਰਹੀ ਕਤਲਾਮ ਦੇ ਬੰਦ 
ਹੋਣ ਦੀ ਕੋਈ ਆਸ ਨਹੀਂ ਸੀ ਜਾਪਦੀ। ਇਸ ਲਈ ਇਸ ਜੁਲਮ ਦੇ ਰੋਕਣ ਲਈ 
ਯਾਹੀਆ ਖ਼ਾਨ ਦੀ ਹਕੂਮਤ ਦਾ ਖ਼ਤਮ ਹੋਣਾ ਜਰੂਰੀ ਸੀ । ਮੁਲਤਾਨ ਪੁੱਜ ਕੇ ਕੋੜਾ ਮੱਲ 
ਨੇ ਆਪਣੀ ਲਿਆਕਤ ਅਤੇ ਪੁਰਾਣੇ ਰਸੂਖ ਨਾਲ ਛੇਤੀ ਹੀ ਕਾਫ਼ੀ ਤਾਕਤ ਪੈਦਾ ਕਰ 
ਲਈ । 

ਜ਼ਕਰੀਆ ਖ਼ਾਨ ਦੇ ਮਰਨ ਪਿੱਛੋਂ ਯਾਹੀਆ ਖ਼ਾਨ ਲਾਹੋਰ ਦਾ ਹਾਕਮ ਬਣਿਆ ਸੀ 
ਤਾਂ ਪਿਤਾ ਦੀ ਸਾਰੀ ਜਾਇਦਾਦ ਦਾ ਇਕੱਲਾ ਹੀ ਮਾਲਕ ਬਣ ਬੈਠਾ ਸੀ ਅਤੇ ਆਪਣੇ ਛੋਟੇ 
ਭਾਈ ਸ਼ਾਹ-ਨਿਵਾਜ ਖ਼ਾਨ ਨੂੰ ਉਸ ਦਾ ਹਿੱਸਾ ਦੇਣ ਨੂੰ ਤਿਆਰ ਨਹੀਂ ਸੀ। ਇਸ ਲਈ 
ਸ਼ਾਹ-ਨਿਵਾਜ ਖ਼ਾਨ ਨਵੰਬਰ ਸੰਨ 1746 ਨੂੰ ਲਾਹੋਰ ਆਇਆ ਅਤੇ ਦੀਵਾਨ ਸੂਰਤ ਸਿੰਘ 
ਰਾਹੀਂ ਗੱਲ-ਬਾਤ ਸ਼ੁਰੂ ਕੀਤੀ। ਪਰ ਯਾਹੀਆ ਖ਼ਾਨ ਨੇ ਇਕ ਨਾ ਸੁਣੀ । ਸ਼ਾਰ-ਨਿਵਾਜ 
ਖ਼ਾਨ ਨੇ ਦੁਆਬੇ ਦੇ ਫੌਜਦਾਰ ਅਦੀਨਾ ਬੇਂਗ ਖਾਨ ਨੂੰ ਨਾਲ ਰਲਾ ਲਿਆ ਅਤੇ ਉਸ ਨੂੰ 




















ਪਤੇ 





ਸ਼ਾਹ ਨਿਵਾਜ ਜਾਨੇ ਦੀ ਹਕੂਮੜ ਅੜੇ ਏੁੱਰਾਨੀ ਦਾ ਪਧਿਲਾ ਹੱਲਾ 





ਤਦ 


ਦਯਾ 
| ੫ ਰਾ 








ਅਹਿਮਦ ਸ਼ਾਹ ਦੁੱਕ 


੫੨ ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਨਾਲ ਲੈ ਕੇ ਦੀਵਾਨ ਕੋੜਾ ਮੱਲ, ਹਸ਼ਮਤੁੱਲਾ ਖ਼ਾਨ ਆਦਿ ਆਪਣੇ ਮੁਹਤਬ਼ਰ ਸਰਦਾਰਾਂ 
ਸਣੇ ਸ਼ਾਲਾਮਾਰ ਬਾਗ਼ ਦੇ ਲਾਗੇ ਆਪਣੇ ਪਿਤਾ ਦੀ ਕਬਰ ਪਾਸ ਆ ਡੇਰੇ ਲਾਏ, ਜਿਥੇ ਕਿ 
ਮਹੀਨਿਆਂ ਦੀ ਧੁੱਖ ਰਹੀ ਅੱਗ 13 ਮਾਰਚ ਸੰਨ 1747 (12 ਰੱਬੀ-ਉਲ-ਅੱਵਲ 1160 
ਹਿ) ਨੂੰ ਈਦ (ਮੀਲਾਦਿ-ਨਬੀ) ਦੇ ਦਿਨ ਨਮਾਜ ਪੜ੍ਹਨ ਗਿਆਂ ਈਦਗਾਹ ਵਿਚ ਹੀ ਮਚ 
ਉੱਠੀ । ਆਪਣੇ ਬਜੁਤ ਸਾਰੇ ਸਾਥੀ ਕਤਲ ਕਰਵਾ ਕੇ ਯਾਹੀਆ ਖ਼ਾਨ ਭੱਜ ਨਿਕਲਿਆ 
ਅਤੇ ਜਨਾਨਾ ਹਵੇਲੀ ਵਿਚ ਜਾ ਲੁਕਿਆ। ਇੱਥੋ ਹੀ ਸ਼ਾਹ-ਨਿਵਾਜ਼ ਨੇ ਉਸ ਨੂੰ ਕੈਦ ਕਰ 
ਲਿਆ ਅਤੇ ਲਾਹੋਰ ਉੱਤੇ ਕਬਜ਼ਾ ਕਰ ਲਿਆ। ਇਸ ਤਰਾਂ ਯਾਹੀਆ ਖ਼ਾਨ ਵੱਲੋਂ ਸਿੰਘਾਂ 
ਦੀ ਕਤਲਾਮ ਦਾ ਸਮਾਂ ਸਮਾਪਤ ਹੋਇਆ ਅਤੇ ਨੋ ਵਰ੍ਹੇ ਪਿੱਛੋਂ ਖਾਲਸੇ ਨੂੰ ਜ਼ਰਾ ਕੁ ਸਾਹ 
ਆਇਆ। 

ਲਾਹੋਰ ਉੱਤੇ ਕਬਜ਼ਾ ਕਰਦੇ ਹੀ ਸ਼ਾਹ-ਨਿਵਾਜ਼ ਖ਼ਾਨ ਨੇ ਯਾਹੀਆ ਖ਼ਾਨ ਦੇ ਸਲਾਹੀਏਂ 
ਅਤੇ ਨਾਇਬ ਮੀਰ ਮੋਮਨ ਖ਼ਾਨ ਕਸੂਰੀਏ, ਵੱਡੇ ਦੀਵਾਨ ਲੁਖਪਤ ਰਾਇ ਅਤੇ ਹੋਰ ਕਈ 
ਅਫ਼ਸਰਾਂ ਨੂੰ ਕੈਦ ਕਰ ਲਿਆ ਅਤੇ ਉਨ੍ਹਾਂ ਦੋ ਘਰ-ਘਾਟ ਤਬਾਹ ਕਰ ਦਿੱਤੇ । ਦੀਵਾਨੀ ਦਾ 
ਕਲਮਦਾਨ ਕੋੜਾ ਮੱਲ ਦੇ ਹਵਾਲੇ ਕਰ ਕੇ ਉਸ ਨੂੰ ਵੱਡਾ ਦੀਵਾਨ ਬਣਾ ਦਿੱਤਾ । ਯਾਹੀਆ 
ਖ਼ਾਨ ਕਸੂਰੀ ਪਠਾਣਾਂ ਦੀ ਸਹਾਇਤਾ ਨਾਲ ਦਿੱਲੀ ਨੂੰ ਭੱਜ ਗਿਆ ਅਤੇ ਜ਼ਿੰਦਗੀ ਤੋਂ 
'ਇਤਨਾ ਉਪਰਾਮ ਹੈ ਗਿਆ ਕਿ ਦੁਨਿਆਵੀ ਦਾਹਵਿਆਂ ਨੂੰ ਛੱਡ ਛੁਡਾ ਕੇ ਫ਼ਰੁਖ਼ਾਬਾਦ ਜਾ 
ਕੇ ਫਕੀਰ ਹੋ ਗਿਆ ਅਤੇ ਯਾਹੀਆ ਸ਼ਾਹ ਦਰਵੇਸ਼ ਦੇ ਨਾਉਂ ਨਾਲ ਪਰਸਿੱਧ ਹੋਇਆ । 
ਅੰਤ ਫ਼ਰੁਖ਼ਾਬਾਦ ਵਿਚ ਹੀ ਪ੍ਰਾਣ ਤਿਆਰੀ ਅਤੇ ਦਫ਼ਨ ਹੋਇਆ। 

ਯਾਹੀਆ ਖ਼ਾਨ ਦੇ ਦਿੱਲੀ ਨੂੰ ਭੱਜ ਜਾਣ ਪਰ ਸ਼ਾਹ-ਨਿਵਾਜ ਖ਼ਾਨ ਘਬਰਾ ਗਿਆ । 
ਇਸ ਵੇਲੇ ਦਿੱਲੀ ਦਾ ਵੱਡਾ ਵਜੀਰ ਕਮਰੁ-ਦੀਨ ਖ਼ਾਨ ਸੀ ਜੋ ਜ਼ਕਰੀਆ ਖ਼ਾਨ ਦਾ ਚਾਜ਼ਾ 
ਲਗਦਾ ਸੀ । ਬਾਦਸ਼ਾਹ ਮੁਹੰਮਦ ਸ਼ਾਹ ਅਤੇ ਵਜੀਰ ਦੇ ਗੁੱਸੇ ਤੋਂ ਡਰਦੇ ਸ਼ਾਹ-ਨਿਵਾਜ਼ 
ਖ਼ਾਨ ਨੈ ਅਹਿਮਦ ਸ਼ਾਹ ਦੁੱਰਾਨੀ ਨੂੰ ਜੋ ਨਾਦਰ ਸ਼ਾਹ ਈਰਾਨੀ ਦੇ 8-9 ਜੂਨ ਸੰਨ 1747 
ਦੀ ਰਾਤ ਨੂੰ ਕਤਲ ਹੋ ਜਾਣ ਤੋਂ ਬਾਅਦ ਆਜ਼ਾਦ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣ 
ਗਿਆ ਸੀ, ਹਿੰਦੁਸਤਾਨ ਆਉਣ ਲਈ ਸਦ ਭੇਜਿਆ । ਇਹ ਖ਼ਬਰ ਸੁਣ ਕੇ ਕਮਰੁੱਦੀਨ 
ਨੇ ਸ਼ਾਹ-ਨਿਵਾਜ ਨੂੰ ਸਮਝਾ ਬੁਝਾ ਕੇ ਅਤੇ ਮੁਜ਼ਲ ਰਾਜ ਲਈ ਆਪਣੇ ਖਾਨਦਾਨ ਦੀ 
ਪੁਰਾਣੀ ਵਫ਼ਾਦਾਰੀ ਦਾ ਵਾਸੜਾ ਪਾਂ ਕੇ ਦੁੱਰਾਨੀ ਨੂੰ ਰੋਕਣ ਅਤੇ ਉਸ ਦਾ ਟਾਕਰਾ ਕਰਨ 
ਲਈ ਮਨਾ ਲਿਆ । ਪਰ ਅਹਿਮਦ ਸ਼ਾਹ ਨੂੰ ਰੋਕਣਾ ਕੋਈ ਸੋਖੀ ਗੱਲ ਨਹੀਂ ਸੀ। ਜਦ 
ਦੁੱਰਾਨੀ 10 ਜਨਵਰੀ 1748 ਨੂੰ ਰਾਵੀ ਪਾਰ ਕਰ ਆਏ ਅਤੇ ਲਾਹੋਰ ਆਂ ਪੁੱਜੇ ਤਾਂ 
ਸ਼ਾਹ-ਨਿਵਾਸ ਖ਼ਾਨ, 11-12 ਜਨਵਰੀ ਦੀ ਰਾਤ ਨੂੰ ਦਿੱਲੀ ਨੂੰ ਦੋੜ ਗਿਆ । 12 ਜਨਵਰੀ 
ਨੂੰ ਅਹਿਮਦ ਸ਼ਾਹ ਦਾ ਲਾਹੋਰ ਪਰ ਕਬਜ਼ਾ ਹੋ ਗਿਆ ਅਤੇ ਇਥੇ ਦੀ ਲੁੱਟ ਨੇ ਦੁੱਰਾਨੀਆਂ 
ਦੇ ਦਰਿੱਦਰ ਤੋੜ ਦਿੱਤੇ । 

ਅਹਿਮਦ ਸ਼ਾਹ ਲਾਹੌਰ ਵਿਚ ਸਵਾ ਮਹੀਨਾ ਠਹਿਰਿਆ ਅਤੇ ਆਪਣੀ ਜਿੱਤ ਦੀ 


ਸਾਹ ਨਿਵਾਜ ਖ਼ਾਨ ਦੀ ਹਕੂਮਤ ਅਤੇ ਦੁੱਰਾਨੀ ਦਾ ਪਹਿਲਾ ਹੱਲਾ 45 
ਖ਼ੁਸ਼ੀ ਵਿਚ ਸਿੱਕਾ ਜਾਰੀ ਕੀਤਾ ਜਿਸ ਪਰ ਇਹ ਅੱਖਰ ਸਨ : 
902.੭%5&8.੪੨1(77575 
492) <੨੦੦੫-1/6 <,= 
9੨1੭੭ (੪੮੨-੪੦੭੯੭> 


ਦੱਰਿ-ਦੱਰਾਨ ਅਹਿਮਦ ਸ਼ਾਹ ਬਾਦਸ਼ਾਹ 
ਸ਼ਰਥ ਦਾਰ਼ੂਲ-ਸਲਤਨਤ ਲਾਹੌਰ 
ਜਲੂਸ _ਸੌਮਨਤ ਮਾਲੂਸ਼ ਅਹਦ 
ਆਜ਼ੋਥਾਣ : 
ਅਹਿਮਦ ਸ਼ਾਹ ਬਾਦਸ਼ਾਹ ਦੁਰਿ-ਦੁੱਰਾਨ (ਮੋਤੀਆਂ ਦਾ ਮੋਤੀ) 
ਟਕਸਾਲ ਰਾਜਧਾਨੀ ਲਾਹੋਰ 
ਰਾਜ ਢਾ ਖੁਸ਼ੀਆਂ ਭਰਿਆ ਮੁਬਾਰਣ ਸਾਲ ਪਹਿਲਾ 


ਦਿੱਲੀ ਦੀ ਮੁਗਲ ਹਕੂਮਤ ਨਾਲ ਟੱਕਰ ਲੈਣ ਦੀ ਤਿਆਰੀ ਕਰ ਕੇ ਅਹਿਮਦ ਸ਼ਾਹ 
ਨੇ ਜੱਲ੍ਹੇ ਖ਼ਾਨ ਕਸੂਰੀ ਪਠਾਣ ਨੂੰ ਲਾਹੋਰ ਦਾ ਹਾਕਮ ਨਿਯੋਤ ਕੀਤਾ, ਮੀਰ ਮੋਮਨ ਖਾਨ ਨੂੰ 
ਉਸ ਦਾ ਨਾਇਬ ਅਤੇ ਲਖਪਤ ਰਾਇ ਨੂੰ ਦੀਵਾਨ, ਅਤੇ ਆਪ 19 ਫਰਵਰੀ ਸੰਨ 1748 
ਨੂੰ ਲਾਹੋਰੋਂ ਦਿੱਲੀ ਵੱਲ ਨੂੰ ਕੂਝ ਕਰ ਦਿੱਤਾ । 
ਸਿੰਘਾਂ ਦੀਆਂ ਦੁੱਰਾਨੀਆਂ ਨਾਲ ਟੱਕਰਾਂ---ਨੂਰ ਦੀ ਸਰਾਇ ਅਤੇ ਵੈਰੋਵਾਲ 
ਸ਼ਾਮ ਸਿੰਘ ਭੀ ਉੱਥੇ ਸਨ । ਇਹ ਸ਼ਾਇਦ ਇਹ ਵੇਖ ਰਹੇ ਸਨ ਕਿ ਰਾਜ ਦਾ ਪਾਸਾ ਕਿਧਰ 
ਨੂੰ ਬਦਲਦਾ ਹੈ ਅਤੇ ਉਨ੍ਹਾਂ ਦਾ ਕੁਝ ਦਾਉ ਭਰਦਾ ਹੈ ਕਿ ਨਹੀਂ । ਇਤਨੇ ਨੂੰ ਅਹਿਮਦ 
ਸ਼ਾਹ ਭੀ ਇਧਰ ਨੂੰ ਆ ਰਿਆ । ਜਦ ਉਸ ਨੇ 21-22 ਜਨਵਰੀ ਨੂੰ ਨੂਰ ਦੀ ਸਰਾਇ ਡੇਰਾ 
ਕੀਤਾ ਤਾਂ ਸਿੰਘਾਂ ਨੇ ਜਾ ਧਾਵਾ ਬੇਲਿਆ । ਇਸ ਵੇਲੇ ਸ਼ਾਇਦ ਉਹ ਇਤਨਾ ਹੀ ਦੇਖਣਾ 
ਚਾਹੁੰਦੇ ਸਨ ਕਿ ਦੁੱਰਾਨੀਆਂ ਦੇ ਲੜਾਈ ਦੇ ਢੰਗ ਅਤੇ ਪੈਂਤੜੇ ਕੀ ਹਨ, ਨਾਲੇ ਜੇ ਕੁਝ 
ਮਾਲ ਮਤਾਹ, ਲੜਾਈ ਦਾ ਸਾਮਾਨ ਜਾਂ ਘੋੜੇ ਆਦਿ ਹੱਥ ਲੱਗ ਜਾਣ ਤਾਂ ਉਹ ਹੀ ਸਹੀ । 
ਕੋਈ ਡਟਵੀਂ ਲੜਾਈ ਤਾਂ ਉਹ ਇਸ ਵੇਲੇ ਕਰ ਹੀ ਨਹੀਂ ਸਕਦੇ ਸਨ । ਨਾ ਉਨ੍ਹਾਂ ਪਾਸ 
ਦੁੱਰਾਨੀਆਂ ਵਾਂਗੂ ਕੋਈ ਤੋਪਾਂ ਸਨ, ਨਾਂ ਗੋਲੀ ਸਿੱਕਾ । ਇਸ ਲਈ ਜੋ ਹੱਥ ਲੱਗਾ ਉਹ ਹੀ 
ਲੈ ਕੇ ਲਾਂਭੇ ਹੋ ਗਏ । ਅਗਲੇ ਦਿਨ ਸਿੰਘਾਂ ਨੇ ਵੈਰੋਵਾਲ ਦੇ ਰਾਹ ਵਿਚ ਇਕ ਝਪਟ ਹੋਰ 
ਮਾਰੀ ਅਤੇ ਪਿੱਛੇ ਹਟ ਗਏ । 

ਇਸ ਵੇਲੇ ਅਹਿਮਦ ਸ਼ਾਹ ਨੂੰ ਸਿੰਘਾਂ ਨਾਲ ਰੁੱਝਣ ਦੀ ਨਾਂ ਹੀ ਵਿਹਲ ਸੀ, ਨਾ 











46 ਸਰਦਾਰ ਜੱਸਾ ਇੰਘ ਆਹਲੂਵਾਲੀਆ 
ਰੁਚੀ । ਨਾਦਰ ਸ਼ਾਹ ਦੀ ਦਿੱਲੀਉ” ਵਾਪਸੀ ਵੇਲੇ ਦੇ ਕੀਰਤਪੁਰ, ਆਨੰਦਪੁਰ ਦੀਆਂ 
ਪਹਾੜੀਆਂ ਵਿਚ ਸਿੰਘਾਂ ਵੱਲੋਂ ਕੀਤੇ ਗਏ ਹੱਲਿਆਂ ਦਾ ਉਸ ਨੂੰ ਕੁਝ ਤਜਰਬਾ ਭੀ ਸੀ ਕਿ 
ਕਿਵੇਂ ਇਨ੍ਹਾਂ ਨੇ ਉਸ ਨੂੰ ਘਬਰਾਹਟ ਪਾ ਦਿੱਤੀ ਸੀ । ਸਭ ਤੋਂ ਵੱਡੀ ਗੱਲ ਇਹ ਸੀ ਕਿ 
ਦਿੱਲੀ ਤੋਂ ਇਕ ਬੜੀ ਵੱਡੀ ਫੋਜ ਮੁਗਲ ਸ਼ਾਹਜਾਦਾ ਅਹਿਮਦ ਅੜੇ ਵਜੀਰ ਕਮਰੁੱਦੀਨ ਦੀ 
ਅਗਵਾਈ ਹੇਠ ਉਸ ਦੇ ਟਾਕਰੇ ਲਈ ਚੜ੍ਹੀ ਆ ਰਹੀ ਸੀ। ਇਸ ਲਈ ਉਹ ਸਿੰਘਾਂ ਵੱਲੋ 
ਹੋ ਰਹੀ ਮਾਮੂਲੀ ਖੋਹ ਖਿੰਜ ਦੀ ਪਰਵਾਹ ਨਾ ਕਰਦਾ ਹੋਇਆ ਸਰਹੰਦ ਵੱਲ ਨੂੰ ਰਵਾਂ ਰਵੀ 
ਧਾਈ ਕਰੀ ਜਾ ਰਿਹਾ ਸੀ ਤਾਂ ਕਿ ਮੁਗਲ ਫ਼ੌਜ ਦੇ ਉਥੇ ਪੁੱਜਣ ਤੋਂ ਪਹਿਲਾਂ ਹੀ ਕਬਜਾ ਕਰ 
ਸਕੇ । ਜਦ ਅਹਿਮਦ ਸ਼ਾਹ ਸੜਲੂਜ ਪਾਰ ਕਰ ਕੇ ਅੱਗੇ ਨੂੰ ਚੁਲਾ ਗਿਆ ਤਾਂ ਸਰਦਾਰ 
ਚੜ੍ਹਤ ਸਿੰਘ ਅਤੇ ਦੂਸਰੇ ਸਿਆਸਾ ਮਾਰ ਹੋ ਕੇ ਕਲਾਨੋਰ ਜਾ ਉਤਰੇ । 
ਕੋਟ ਬੁੱਢਾ (ਕਲਾਨੌਰ) ਪਾਸ ਸਿੰਘਾਂ ਅਤੇ ਅਫ਼ਗ਼ਾਨਾਂ ਦੀ ਝੜਫ 

ਦੁੱਰਾਨੀਆਂ ਉੱਤੇ ਨੂਰ ਦੀ ਸਰਾਇ ਅਤੇ ਵੈਰੋਵਾਲ ਦੇ ਰਾਹੇ ਸਿੰਘਾਂ ਦੀਆਂ ਝਪਟਾਂ 
ਦੀ ਖਬਰ ਜਦ ਲਾਹੋਰ ਪੁੱਜੀ ਤਾਂ ਜਲ੍ਹੇ ਖਾਨ ਕਸੂਰੀਏ ਨਾਲ ਸਲਾਹ ਕਰ ਕੇ ਲਖਪਤ 
ਰਾਇ ਨੂੰ ਸਿੰਘਾਂ ਵਿਰੁੱਧ ਫੋਜ ਭੇਜਣ ਦਾ ਚੰਗਾ ਬਹਾਨਾ ਬਣ ਗਿਆ। ਉਸ ਨੇ ਲਾਹੋਰ 
ਵਿਚ ਟਿਕੇ ਹੋਏ ਅਫ਼ਗਾਨੀ ਦਸਤੇ ਨੂੰ ਮੋਮਨ ਖ਼ਾਨ ਦੇ ਨਾਲ ਤੋਰ ਦਿੱਤਾ ਜੋ ਕਲਾਨੌਰ ਦੇ 
ਪਾਸ ਕੋਟ ਬੁੱਢੇ ਦੇ ਲਾਗੇ ਸਰਦਾਰ ਸੁੱਖਾ ਸਿੰਘ ਅਤੇ ਚੜ੍ਹਤ ਸਿੰਘ ਦੇ ਜੱਥੇ ਦੇ ਨਜਦੀਕ ਜਾ 
ਢੁੱਕਾ। ਇਤਨੇ ਨੂੰ ਸਿੰਘ ਦਰਿਆਉ” ਪਾਰ ਟਪ ਗਏ । 

ਸ਼ਿਕਾਰ ਹੱਥੋਂ ਨਿਕਲ ਗਿਆ ਦੇਖ ਕੇ ਅਫ਼ ਗਾਨ ਬੜੇ ਛਿੱਥੇ ਪਏ । ਪਰ ਹੁਣ ਬਣ ਕੀ 
ਸਕਦਾ ਸੀ? ਪਰ ਮੋਮਨ ਖਾਨ ਸਿੱਖਾਂ ਦੀ ਖੋ ਢਾ ਵਾਕਫ਼ ਸੀ ਅਤੇ ਸਮਝਦਾ ਸੀ ਕਿ ਜੇ 
ਇਨ੍ਹਾਂ ਦੀ ਗ਼ੈਰਤ ਨੂੰ ਵੰਗਾਰਿਆ ਜਾਏ ਤਾਂ ਇਹ ਥੋੜਿਆਂ ਬਹੁਤਿਆਂ ਅਤੇ ਨਫੇ ਨੁਕਸਾਨ 
ਦੀਆਂ ਸੋਚਾਂ ਵਿਚਾਰਾਂ ਨੂੰ ਲਾਂਭੇ ਰੱਖ ਕੇ ਮੈਦਾਨ ਵਿਚ ਆ ਡਟਦੇ ਹਨ । ਇਹ ਮਿਥ ਕੇ 
ਅਵਗਾਨ ਅਫ਼ਸਰ ਵੱਲੋਂ ਲਿੰਘਾ ਨੂੰ ਚਿੱਠੀ ਲਿਖਾਈ ਕਿ ਅਸੀਂ ਅਫ਼ਗਾਨ ਅਹਿਮਦ ਸਾਦ 
ਬਾਦਸ਼ਾਹ ਦੇ ਭਾਈ-ਬੰਦ ਹਾਂ ਅਤੇ ਤੁਹਾਡੀ ਲੜਾਈ ਵੇਖਣ ਆਏ ਸਾਂ, ਪਰ ਤੂਸੀ ਤਾਂ 
ਪਹਿਲਾਂ ਹੀ ਦੋੜ ਗਏ ਹੋ । ਜੇ ਸਚਮੁਚ ਦੇ ਸਿੰਘ ਹੋ ਤਾਂ ਸਾਂਡੇ ਨਾਲ ਦੋ ਹੱਥ ਕਰ ਵੇਖੋ ਅਤੇ 
ਇਕ ਇਕ ਦੁੱਰਾਨੀ ਨਾਲ ਦੋ ਦੋ ਸਿੰਘ ਲੜ ਲਓ । ਸਿੰਘਾਂ ਨੇ ਉੱਤਰ ਭੇਜਿਆ ਕਿ ਤੁਹਾੜੇ 
ਸਾਡੇ ਜੰਗ ਦਾ ਤਾਂ ਸੁਆਦ ਹੈ ਕਿ ਤੁਹਾਡੀ ਵੱਲੋਂ ਦਸ ਦੁੱਰਾਨੀ ਬੰਦੂਕਾਂ ਤਲਵਾਰਾਂ ਲੈ ਕੇ 
ਆਉਣ ਅਤੇ ਇਧਰੋਂ ਕੇਵਲ ਪੰਜ ਭੁਜੰਗੀ (ਸਿੰਘ) ਰਾਮ-ਜੰਗੇ (ਬੰਦੂਕਾਂ) ਅਤੇ ਢਾਲਾਂ 
ਤਲਵਾਰਾਂ ਲੈਕੇ ਨਿਤਰਨਰੀ । ਅਫਗਾਨਾਂ ਵੱਲੋਂ ਉੱਤਰ ਆਇਆ ਕਿ ਸਾਨੂੰ ਬੰਦੂਕ ਦੀ 
ਲੜਾਈ ਪਰਵਾਨ ਨਹੀਂ, ਅਸੀਂ ਕੋਵਲ ਸ਼ਮਸ਼ੇਰਾਂ ਕਟਾਰਾਂ ਨਾਲ ਲੜਨਾ ਚਾਹੁੰਦੇ ਹਾਂ । 
ਸਿੰਘਾਂ ਨੇ ਜਵਾਬ ਦੇ ਘੱਲਿਆ ਕਿ ਅਸੀਂ ਤਾਂ ਬੰਦੂਕਾਂ ਦੀ ਲੜਾਈ ਲੜਾਂਗੇ। ਪਰ ਗੱਲ 
ਕਿਸੇ ਸਿਰੇ ਨਾ ਲੱਗੀ । ਸਿੰਘ ਬੰਦੂਕ ਦੀ ਲੜਾਈ ਪਰ ਅੜੇ ਰਹੇ ਅਤੇ ਅਫ਼ ਗਾਨ ਤਲਵਾਰ 

















ਸ਼ਾਹ ਨਿਵਾਜ ਖਾਨ ਦੀ ਹਕੂਮਤ ਅਤੇ ਦੁੱਰਾਨੀ ਦਾ ਪਹਿਲਾ ਹੱਲਾ ਪਤ 
ਨਾਲ ਹੀ ਲੜਨਾ ਚਾਹੁੰਦੇ ਸਨ। ਗੱਲ ਇਹ ਸੀ ਕਿ ਦੁੱਰਾਨੀਂ ਜਰਾ-ਬਕਤਰ ਨਾਲ ਢੱਗੋ 
ਹੋਏ ਸਨ । ਉਨ੍ਹਾਂ ਦੇ ਸਿਰੀਂ ਖੋਦਾਂ ਪਈਆਂ ਹੋਈਆਂ ਅਤੇ ਪਿੰਡੇ ਸੰਜੋਆਂ ਨਾਲ ਮੜ੍ਹੇ ਹੋਏ 
ਸਨ । ਤੇੜ ਲੋਹੇ ਦੀਆਂ ਸੁਥਨੀਆਂ ਚਾੜ੍ਹੀਆਂ ਹੋਈਆਂ ਸਨ । ਦੂਸਰੇ ਪਾਸੇ ਸਿੰਘਾਂ ਦੇ ਤਨ! 
ਤੇ ਕਪੜਾ ਭੀ ਪੂਰਾ ਕਿਸੇ ਦੇ ਹੀ ਸੀ। ਇਸ ਲਈ ਦੁੱਰਾਨੀ ਮੁੜ ਮੁੜ ਤਲਵਾਰ ਦੀ 
ਲੜਾਈ ਪਰ ਜੋਰ ਦੇ ਰਹੇ ਸਨ । ਇਸ ਤੋ ਬਿਨਾਂ ਸਿੰਘਾਂ ਦੇ ਬੰਦੂਕ ਦੇ ਨਿਸ਼ਾਨੇ ਦੀ ਦੂਰ ਦੂਰ 
ਤਕ ਧਾਕ ਪਈ ਹੋਈ ਸੀ ਅਤੇ ਸੱਯਦ ਗੁਲਾਮ ਅਲੀ ਦੇ “ਇਮਾਦ-ਸਆਦਤ' ਵਿਚ 
ਕਥਨ ਅਨੁਸਾਰ ਉਨ੍ਹਾਂ ਦੀ ਬੰਦੂਕ ਨੋ ਸੋ ਕਦਮ ਤੇ ਆਦਮੀ ਦੀ ਜਾ ਖ਼ਬਰ ਲੈਂਦੀ ਸੀ । 
ਦੂਸਰੇ ਦਿਨ ਇਕ ਅੱਖੜ ਜਿਹਾ ਹਰਕਾਰਾ ਆਇਆ ਅਤੇ ਕਹਿਣ ਲੱਗਾ ਕਿ ਜੇ 
ਤੁਹਾਡੇ ਵਿਜ਼ ਕੋਈ ਮਰਦ ਹੈ ਤਾਂ ਇਕੱਲਾ ਇਕੱਲਾ ਆ ਕੇ ਤਲਵਾਰ ਨਾਲ ਹੱਥ ਕਰ 
ਵੇਖੇ । ਤੁਹਾਨੂੰ ਗੁਰੂ ਦੀ ਸੁਗੰਦ ਹੈ ਜੇ ਤੁਸੀਂ ਸਾਡੇ ਨਾਲ ਜੁਆਨਾਂ ਵਾਂਗ ਆ ਕੇ ਦੋ ਹੱਥ ਨਾ 
ਕਰੋਂ ਅਤੇ ਉਸ ਨੋ ਇਕੱਲੇ ਇਕੱਲੇ ਸਿੰਘ ਸਰਦਾਰਾਂ ਦੇ ਨਾਉਂ ਲੈ ਕੇ ਧਤਕਾਰਨਾ ਸ਼ੂਰੁ ਕਰ 
ਦਿੱਤਾ। ਇਹ ਸੁਣ ਕੇ ਚੜ੍ਹਤ ਸਿੰਘ ਨੂੰ ਰੋਹ ਚੜ੍ਹ ਗਿਆ । ਬੰਦੂਕ ਪਰੈ ਰਖ ਦਿੱਤੀ ਅੜੇ 
ਖੰਡਾ ਫੜ ਕੇ ਦੁੱਰਾਨੀਆਂ ਦੇ ਟਾਕਰੇ ਲਈ ਤੁਰ ਪਿਆ। ਜਦ ਸਰਦਾਰ ਸੁੱਖਾ ਸਿੰਘ ਨੇ 
ਚੜ੍ਹਤ ਸਿੰਘ ਨੂੰ ਇਸ ਤਰ੍ਹਾਂ ਤਿਆਰ ਹੋ ਪਿਆ ਡਿੱਠਾ ਤਾਂ ਘੋੜਾ ਛੋੜ ਕੇ ਉਸ ਨੂੰ ਜਾ 
ਰੋਕਿਆ ਅਤੇ ਆਖਿਆ ਕਿ ਤੂੰ ਹਾਲ ਤਕ ਮੁੰਡਾ ਹੈਂ । ਇਨ੍ਹਾਂ ਵਿਚੋਂ ਹਰ ਇਕ ਦੁੱਰਾਨੀ ਤੇਰੇ 
ਸਗੀਰ ਨਾਲੋਂ ਰੋਗਣਾ ਹੈ । ਉਨ੍ਹਾਂ ਦੇ ਸੰਜੋ ਦੀ ਇਕ ਕੜੀ ਭੀ ਸ਼ਾਇਦ ਤੂੰ ਨਾ ਤੋੜ ਸਕੇ । 
ਦੁੱਰਾਨੀ ਤਾਂ ਕੀ, ਉਨ੍ਹਾਂ ਦੇ ਘੋੜੇ ਭੀ ਲੋਹੇ ਨਾਲ ਮਨੜ੍ਹੇ ਹੋਏ ਨੇ ਅਤੇ ਇਸੇ ਜੋਰ ਤੇ ਉਹ 
ਤਲਵਾਰ ਨਾਲ ਲੜਨਾ ਚਾਹੁੰਦੇ ਹਨ । ਚੜ੍ਹਤ ਸਿੰਘ ਨੇ ਉੱਤਰ ਦਿੱਤਾ ਕਿ ਮੈਂ ਮੰਨਦਾ ਹਾਂ 
ਕਿ ਮੈਂ ਬਾਲਕ ਹਾਂ ਪਰ ਜੀਉਂਦੇ ਜੀ ਇਨ੍ਹਾਂ ਕੰਨਾਂ ਨਾਲ ਪੰਥ ਦੀ ਹੇਠੀ ਦੀ ਗੱਲ ਨਹੀਂ ਸੁਣ 
ਸਕਦਾ । ਪੰਥ ਦੀ ਸ਼ਾਨ ਲਈ ਮੈਂ ਇਸ ਵੇਲੇ ਲੜ ਕੇ ਪ੍ਰਾਣ ਤਿਆਗ ਦੇਣਾ ਚੰਗਾ ਸਮਝਦਾ 
ਹਾਂ। ਜਿੱਤ ਹਾਰ, ਜਾਂ ਮਰਨਾ ਮਾਰਨਾ ਤਾਂ ਸਤਿਗੁਰੂ ਦੇ ਹੱਥ ਹੈ, ਪਰ ਉੱਦਮ ਕਰਨਾ ਸਿੰਘ 
ਦਾ ਧਰਮ ਹੈ ਅਤੇ ਸਤਿਗੁਰੂ ਦੇ ਪ੍ਰਤਾਪ ਨਾਲ ਮੈਂ ਪਠਾਣਾਂ ਨੂੰ ਮਾਰ ਪਛਾੜਾਂਗਾ। 
ਇਹ ਸੁਣ ਕੇ ਸੁੱਖਾ ਸਿੰਘ ਨੇ ਕਿਹਾ ਕਿ ਧੰਨ ਹੈਂ ਮੁੰਡਿਆ ਤੂੰ, ਪਰ ਹੁਣ ਤੂੰ ਖੜੋ ਕੇ 
ਸਾਡੀ ਚਾਲ ਵੇਖ । ਇਹ ਕਹਿ ਕੇ ਸੁੱਖਾ ਸਿੰਘ ਨੇ ਸੰਜੋ ਅਤੇ ਦਸਤਾਨੇ ਸਜਾਏ, ਸਿਰ ਤੇ 
ਖੋਦ ਟਿਕਾਈ ਅਤੇ ਘੋੜੇ ਉੱਤੇ ਉਹ ਪਾਖਰ ਪਾਈ ਜੋ ਗਿਲਜਈਆਂ ਪਾਸੋਂ ਖੋਹੀ ਹੋਈ ਸੀ 
ਅਤੇ ਦੋ ਸਰੋਹੀਆਂ ਗਾਤਰੇ ਸਜਾ ਕੇ, ਢਾਲਾਂ ਲੈ ਕੇ ਤਿਆਰ ਹੋ ਗਿਆ । ਪੰਜਾਂ ਸਿੰਘਾਂ ਨੇ 
ਅਰਦਾਸ ਕੀਤੀ ਅਤੇ ਸੁੱਖਾ ਸਿੰਘ ਨੇ ਮੱਥਾ ਟੇਕ ਕੇ ਚਾਲੇ ਪਾਏ ਅਤੇ ਦਰਿਆ ਦੀ ਬ੍ਰੇਤੀ 
ਵਿਚ ਜਾ ਦੁੱਰਾਨੀਆਂ ਨੂੰ ਲਲਕਾਰਿਆ। ਓਧਰੋ ਭੀ ਇਕ ਡਾਢਾ ਜਿਹਾ ਦੁੱਰਾਨੀ ਆ 
ਨਿਕਲਿਆ। ਲੜਾਈ ਸ਼ੁਰੂ ਹੋ ਪਈ । ਦੋਨਾਂ ਦਾ ਬਰਾਬਰ ਦਾ ਜੋੜ ਸੀ। ਲੜਦੇ ਲੜਦੇ 
ਤੇਗਿਆਂ ਨਾਲ ਦੋਨੋ ਜਖ਼ਮੀ ਹੋ ਗਏ ਅਤੇ ਉਨ੍ਹਾਂ ਦੇ ਘੋੜੇ ਭੀ ਨਿਢਾਲ ਹੋ ਗਏ। ਇਕ 
ਵਾਰੀ ਜਦ ਦੋਨੋਂ ਸੂਰਮੇ ਬਹੁਤ ਲਾਗੇ ਹੋ ਗਏ ਤਾਂ ਜੱਵਮ ਜੱਫੀ ਹੋਏ ਦੋਨੋਂ ਜਮੀਨ ਤੇ ਆ 














ਪਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਡਿਗੇੈ। ਇਸ ਵੇਲੇ ਸੁੱਖਾ ਸਿੰਘ ਨੂੰ ਇਕ ਦਾਉ ਫੁਰ ਆਇਆ। ਉਸ ਨੇ ਗਿੱਚੀ ਉਠਾਈ 
ਅਤੇ ਦੁੱਰਾਨੀ ਦਾ ਸੰਜੋ ਚੁੱਕ ਕੇ ਕਟਾਰ ਉਸ ਦੇ ਢਿੱਡ ਵਿਚ ਨੋਕ ਦਿੱਤੀ । ਦੁੱਰਾਨੀ ਨੂੰ ਮਾਰ 
ਕੇ ਸੁੱਖਾ ਸਿੰਘ ਨੇ ਗੱਜ ਕੇ ਵੜਿਹ ਬੁਲਾਈ । ਜੈਕਾਰਾ ਛੁੱਟਣ ਦੀ ਦੇਰ ਸੀ ਕਿ ਸਾਹਮਣੇ 
ਦੋਖ ਰਹੇ ਦੁੱਰਾਨੀਆਂ ਨੇ ਗੁੱਸੇ ਵਿਚ ਆ ਕੇ ਹੱਲਾ ਬੋਲ ਦਿੱਤਾ। ਇਧਰ ਖਾਲਸਾ ਭੀ 
ਤਿਆਰ ਬਰ ਤਿਆਰ ਖੜਾ ਸੀ। ਚੜ੍ਹਤ ਸਿੰਘ ਨੇ ਸ਼ੂਟ ਵੱਟ ਕੇ ਘੋੜਾ ਬ੍ਰੇਤੀ ਵੱਲ ਅੱਗੇ 
ਕੀਤਾ ਅਤੇ ਸੁੱਖਾ ਸਿੰਘ ਨੂੰ ਬਾਹੋ ਫੜ ਕੇ, ਘੋੜੇ ਤੇ ਚੜ੍ਹਾ ਕੇ ਉਰਾਰ ਲੈ ਆਂਦਾ । ਜਿਹੜੇ 
ਦੁੱਰਾਨੀ ਹੱਲਾ ਕਰ ਕੇ ਅੱਗੇ ਵਧੇ ਸਨ, ਉਨ੍ਹਾਂ ਨੂੰ ਸਿੰਘਾਂ ਮਾਰ ਮਾਰ ਕੇ ਪਿੱਛੇ ਹਟਾ ਦਿੱਤਾ। 
[ਪ੍ਰਾਲੀਨ ਪੰਥ ਪ੍ਰਕਾਸ, 305-11] 

ਮਾਣੂਪੁਰ ਵਿਚ ਦੁੱਰਾਨੀਆਂ ਨੂੰ ਹਾਰ 

1 ਮਾਰਚ ਸੰਨ 1748 ਨੂੰ ਅਹਿਮਦ ਸ਼ਾਹ ਨੇ ਸਤਲੁਜ ਪਾਰ ਕੀਤਾ ਅੜੇ 40 ਮੀਲ 
ਦਾ ਪੰਧ ਮਾਰ ਕੇ ਦੂਸਰੇ ਦਿਨ ਸਰਹੰਦ ਆ ਖੁੱਜਾ। ਅੱਗਿਉ” ਬਹੁਤਾ ਟਾਕਰਾ ਨਾ ਹੋਣ 
ਕਰਕੇ ਸ਼ਾਹ ਦਾ ਸੋਖੇ ਹੀ ਉਥੇ ਕਬਜਾ ਹੋ ਗਿਆ ਅੜੇ ਵਜੀਰ ਕਮਰੁੱਦੀਨ ਦਾ ਮਾਲ-ਮਤਾਹ, 
ਖ਼ਜ਼ਾਨਾ ਅਤੇ ਟੱਬਰ ਟੀਰ ਉਸ ਏ ਹੱਕ ਆ ਗਿਆ । ਦੁੱਰਾਲੀ ਦਾ ਟਾਕਰਾ ਕਰਨ ਆਈ 
ਮੁਗ਼ਲ ਫ਼ੌਜ ਦਾ ਮੋਹਰੀ ਦਿੱਲੀ ਦਾ ਵੱਡਾ ਵਜ਼ੀਰ ਕਮਰੁੱਦੀਨ ਇਥੇ ਪਹਿਲਾਂ ਹੀ ਪਹੁੰਚ 
ਚੁੱਕਾ ਸੀ ਅਤੇ ਆਪਣਾ ਵਾਧੂ ਸਾਮਾਨ ਆਦਿ ਇਥੇ ਸਰਜ਼ੰਦ ਛੱਡ ਕੇ ਦੁੱਰਾਨੀਆਂ ਨੂੰ ਰੋਕਣ 
ਲਈ ਮਾਛੀਵਾੜੇ ਨੂੰ ਤੁਰ ਗਿਆ ਸੀ। ਪਰ ਇਤਨੇ ਨੂੰ ਅਹਿਮਦ ਸ਼ਾਹ ਦੂਸਰੇ ਪੱਤਣੋਂ ਲੰਘ 
ਕੇ ਸਰਹੰਦ ਜਾ ਪੁੱਜਾ । ਇਹ ਖਬਰ ਪੁੱਜਣ ਪਰ ਵਜੀਰ ਕਮਰੁੱਦੀਨ, ਸ਼ਾਹਜਾਦਾ ਅਹਿਮਦ 
ਅਤੇ ਵਜ਼ੀਰ ਦਾ ਪੁੱਤਰ ਮੀਰ ਮੁਈਨੁ-ਦੀਨ (ਪ੍ਰਸਿਧ ਮੀਰ ਮੰਨੂ) ਸਣੇ ਫੋਜ ਦੇ ਧਾਈ ਕਰ 
ਕੋ ਸਰਹੰਦ ਵੱਲ ਆਏ ਅਤੇ ਸਰਹੰਦੋਂ ਪੰਜ ਕੁ ਕੋਹ ਤੇ ਪਿੰਡ ਮਾਣੂ ਪੁਰ ਕੋਲ ਆ ਡੇਰੇ 
ਲਾਏ । ਦੋਹਾਂ ਫ਼ੌਜਾਂ ਵਿਚ ਛੋਟੀਆਂ ਛੋਟੀਆਂ ਝੜਫਾਂ ਹੋਣੀਆਂ ਤਾਂ ਝਟ ਹੀ ਸ਼ੁਰੂ ਹੋ ਗਈਆਂ 
ਪਰ ਗਹਿ ਗੱਚ ਲੜਾਈ 11 ਮਾਰਚ ਨੂੰ ਹੋਈ ਜਦ ਕਿ ਛਾਹ ਵੇਲੇ ਦੀ ਨਮਾਜ 
(ਨਮਾਜਿ-ਰਾਸ਼ਤ) ਪੜ੍ਹ ਰਹੇ ਵਜੀਰ ਕਮਰੁੱਦੀਨ ਨੂੰ ਦੁੱਰਾਨੀਆਂ ਦਾ ਇਕ ਗੋਲਾ ਆ 
ਵੱਜਾ। ਪਿਓ ਦੀ ਲੋਥ ਨੂੰ ਸਰ੍ਹਾਣਿਆਂ ਦੇ ਸਹਾਰੇ ਬੈਠੇ ਹੋਏ ਹੋਣ ਦੀ ਪੋਜੀਸ਼ਨ ਵਿਚ ਹਾਬੀ 
ਉੱਤੇ ਰੱਖ ਕੇ ਉਸ ਦੇ ਪੁੱਤਰ ਮੀਰ ਮਨੂੰ ਨੇ ਦੁੱਰਾਨੀਆਂ ਉੱਤੇ ਹੱਲਾ ਕਰ ਦਿੱਤਾ ਅਤੇ ਬੜੀ 
ਬਹਾਦਰੀ ਨਾਲ ਲੜਦੇ ਹੋਏ ਵੈਰੀ ਦੇ ਪੈਰ ਹਿਲਾ ਦਿੱਤੇ । 

ਲੜਾਈ ਬੜੇ ਜੋਰਾਂ ਦੀ ਹੋ ਰਹੀ ਸੀ ਕਿ ਦੁੱਰਾਨੀਆਂ ਦੇ ਮੰਦੇ ਭਾਗਾਂ ਨੂੰ ਅੱਗ ਦੀ 
ਇਕ ਚਿੰਗਿਆੜੀ ਆਤਸ਼-ਬਾਜੀ ਦੇ ਬਾਣਾਂ ਨਾਲ ਭਰੇ ਹੋਏ ਇਕ ਗੀਂਡੇ ਉੱਤੇ ਆ ਡਿਗੀ 
ਜੋ ਕਿ ਉਹ ਲਾਟੋਰੋਂ ਫੜ ਕੇ ਲਿਆਏ ਸਨ । ਅੱਗ ਪੈ ਜਾਣ ਨਾਲ ਬਾਣ ਚਲਣ ਲੱਗ ਮਏ 
ਜਿਸ ਨਾਲ ਹੋਰ ਗੱਡਿਆਂ ਦੇ ਬਾਣਾਂ ਨੂੰ ਭੀ ਅੱਗ ਜਾ ਲੱਗੀ। ਇਸ ਤਰ੍ਹਾਂ ਹਜਾਰਾਂ ਬਾਣ 
ਆਸਮਾਨ ਵਿਚ ਉੱੜ ਉੜ ਕੇ ਚੱਲਣ ਲੱਗ ਪਏ । ਇਨ੍ਹਾਂ ਦੇ ਉੜਨ ਵੇਲੋ ਹੁੰਦੀ 
ਸ਼-ਸ਼-ਸ਼ਾ-ਸ਼ਾ-ਕੂ ਦੀ ਆਵਾਜ ਪਠਾਣਾਂ ਨੂੰ ਇਉ' ਜਾਪਣ ਲੱਰ ਜਿਵੇਂ ਕਿ ਇਹ ਕਹਿ 





ਸ਼ਾਹ ਨਿਵਾਜ ਖਾਨੇ ਦੀ ਹਕੂਮ= ਅਤੇ ਦੁੱਰਾਨੀ ਦਾ ਪਹਿਲਾ ਹੱਲਾ 49 
ਰਹੀ ਹੋਵੇ ਕਿ ਸ਼ਾਹ-ਕੂ, ਸ਼ਾਹ-ਕੂ (ਸ਼ਾਹ ਕੁਜਾ, ਸ਼ਾਹ ਕੁਜਾ, ਬਾਦਸ਼ਾਹ ਕਿਥੇ ਹੈ? 
ਬਾਦਸ਼ਾਹ ਕਿਥੇ ਹੈ?) । ਵਹਿਮੀ ਪਠਾਣਾਂ ਨੇ ਇਹ ਸਮਝਿਆ ਕਿ ਇਹ ਕੋਈ ਬਲਾ ਹੈ ਜੋ 
ਹਿੰਦੁਸਤਾਨ ਤੋਂ ਆਈ ਹੈ ਅਤੇ ਕਹਿ ਰਹੀ ਹੈ ਕਿ ਬਾਦਸ਼ਾਹ ਕਿਥੋ ਹੈ? ਬਾਦਸ਼ਾਹ ਕਿਸੇ 
ਹੈ? ਅਤੇ ਬਾਦਸ਼ਾਹ (ਅਹਿਮਦ ਸਾਰ) ਨੂੰ ਟੋਲ ਰਹੀ ਹੈ। ਇਸ ਨਾਲ ਉਨ੍ਹਾਂ ਦੀਆਂ 
ਕਤਾਰਾਂ ਵਿਚ ਭਗਦੜ ਮਚ ਗਈ ਅਤੇ ਉਹ ਸਾਰੀ ਪਾਸੀਂ ਭੱਜ ਉਠੇ । ਇਸ ਵੇਲੇ ਮੀਰ 
ਮਨੂੰ ਦੀ ਫੋਜ ਦੇ ਸਰਦਾਰ ਸਫ਼ਦਰ ਜੰਗ ਦੇ ਹੱਲਿਆਂ ਨੇ ਉਨ੍ਹਾਂ ਦੇ ਮੁੜ ਪੈਰ ਲਗਣੇ ਹੇਰ 
ਔਖੇ ਕਰ ਦਿੱਤੇ । ਅਹਿਮਦ ਸ਼ਾਹ ਨਿਰਾਸ ਹੋ ਕੇ ਸਰਹੰਦ ਨੂੰ ਮੁੜ ਗਿਆ । ਜੁਣ ਉੱਸ ਨੇ 
ਸੁਲਾਹ ਲਈ ਜਤਨ ਆਰੰਭੇ, ਪਰ ਸ਼ਾਹਜਾਦਾ ਅਹਿਮਦ ਉੱਸ ਦੀ ਕੋਈ ਗੱਲ ਭੀ ਮੰਨਣ 
ਨੂੰ ਤਿਆਰ ਨਾ ਹੋਇਆ। ਇਸ ਕਰਕੇ ਅਹਿਮਦ ਸ਼ਾਹ ਲਈ ਹੁਣ ਦੇਸ਼ ਨੂੰ ਮੁੜ ਜਾਣ ਤੋਂ 
ਬਿਨਾਂ ਹੋਰ ਕੋਈ ਚਾਰਾ ਨਹੀਂ ਸੀ । 

17 ਮਾਰਚ ਨੂੰ ਅਹਿਮਦ ਸ਼ਾਹ ਨੇ ਸਰਹੰਦੋਂ ਅੰਤਮ ਕੂਚ ਕੀਤਾ ਅਤੇ ਬਿਨਾਂ ਬਹੁਤ 
ਚਿਰ ਲਾਹੋਰ ਠਹਿਰਨ ਦੇ ਕੰਧਾਰ ਨੂੰ ਮੁੜ ਗਿਆ। 
ਅਹਿਮਦ ਸ਼ਾਹ ਦੇ ਲਾਫੋਰੋਂ ਤੁਰਨ ਦੀ ਦੇਰ ਸੀ ਕਿ ਸਰਦਾਰ ਚੜ੍ਹਤ ਸਿੰਘ ਨੂੰ 
ਦੁੱਰਾਨੀਆਂ ਦਾ ਪਿੱਛਾ ਮਾਰਨ ਦਾ ਚੰਗਾ ਮੋਕਾ ਹਥ ਲੱਗ ਗਿਆ। ਝਨਾਂ ਦੇ ਕੰਢੇ ਤੇ ਉਸ 
ਨੂੰ ਚੋਖਾ ਮਾਲ ਅਤੇ ਘੋੜੇ ਹੱਥ ਆ ਗਏ ਅਤੇ ਉਹ ਅਟਕ ਤਕ ਦੁੱਰਾਨੀਆਂ ਨੂੰ ਦੱਬੀ 
ਰਿਆ। ਇਸ ਦੇ ਦੋ ਫਾਇਦੇ ਹੋਏ । ਇਕ ਤਾਂ ਜਾਂਦੀ ਵਾਰੀ ਦੁੱਰਾਨੀ ਕਿਧਰੇ ਲੁੱਟ ਮਾਰ ਨਾ 
ਕਰ ਸਕੇ ਅਤੇ ਦੇਸ ਉਨ੍ਹਾਂ ਦੇ ਹੱਥੋਂ ਉਜੜਨ ਤੋਂ ਬਚ ਗਿਆ, ਦੂਸਰੇ ਸਰਦਾਰ ਚੜ੍ਹਤ ਸਿੰਘ 
ਦੀ ਵੀਰਤਾ ਦਾ ਇਸ ਇਲਾਕੇ ਉੱਤੇ ਰੁਹਬ ਸੋਖਾ ਹੋ ਗਿਆ। 
[ਉਮਦਾੜੂ-ਤਵਾਨੀਖ, ਦਫ਼ਤਰ ਪਹਿਲਾ, 127] 

















ਅਧਿਆਇ ਸੱਤਵਾਂ 
ਸਿੰਘਾਂ ਦਾ ਸ਼ੀ #ੰਮਰਿਤਸ਼ਰ ਪਰ ਕਬਜ਼ਾ 





ਰਾਜਾ ਗੁਰਦਿੱਤ ਮੱਲ ਨੂੰ ਭਾਂਜ 

ਕਲਾਨੌਰ ਕੋਟ ਬੁੱਢਾ ਪਾਸ ਹੋਈ ਝੜਫ ਤੋਂ ਬਾਅਦ ਸਰਦਾਰ ਜੱਸਾ ਸਿੰਘ ਅਤੇ 
ਦੂਸਰੇ ਸਿੰਘ ਸਰਦਾਰ ਚੜ੍ਹਤ ਸਿੰਘ ਸੁਕੱਰਚੱਕੀਆ, ਜੈ ਸਿੰਘ ਕਨ੍ਹਈਆ, ਹਰੀ ਸਿੰਘ 
ਆਦਿ ਚੜ੍ਹਦੇ-ਉੱਤਰ ਨੂੰ ਪਨਾਣਕੋਟ ਦੇ ਚੜ੍ਹਦੇ ਨੂਰਪੁਰ ਜਾ ਪੁੱਜੇ । ਨੂਰਪੁਰ ਦੇ ਰਾਜੇ ਨੇ 
ਇਨ੍ਹਾਂ ਦੀ ਸੋਖੇ ਹੀ ਈਨ ਮੰਨ ਲਈ ਅਤੇ ਲੰਗਰ ਲਈ ਕੁਝ ਗੱਫਾ ਦੇ ਕੇ ਮਿਤਰਾਨਾ ਗੰਢ 
ਲਿਆ । ਇਸ ਵੇਲੇ ਇਸ ਪਹਾੜ ਦੀ ਕੰਢੀ ਦਾ ਫੌਜਦਾਰ ਰਾਜਾ ਗੁਰਦਿੱਤ ਮੱਲ ਸੀ ਜਿਸ 
ਨੂੰ ਲਾਹੋਰ ਦੇ ਦੀਵਾਨ ਲਖਪਤ ਰਾਇ ਨੇ ਸਿੰਘਾਂ ਪਰ ਹੱਲਾ ਕਰਨ ਦਾ ਹੁਕਮ ਭੇਜਿਆ 
ਹੋਇਆ ਸੀ । ਸਦਰਾ ਬਦਰਾ ਪਿੰਡਾਂ ਪਾਸ ਦੋਹਾਂ ਦੀ ਰੋਬਕਾਰੀ ਹੋ ਪਈ । ਗੁਰਦਿੱਤ ਮੱਲ 
ਪਾਸ ਆਪਣੀ ਪੰਜ ਹਜਾਰ ਸਵਾਰ ਅਤੇ ਸੱਤ ਹਜ਼ਾਰ ਪਿਆਦਾ ਫੌਜ ਤੋਂ ਇਲਾਵਾ ਰਣਜੀਤ 
ਦੇਵ ਜੰਮੂਵਾਲੀਏ, ਜਸਰੋਟੀਏ ਅਤੇ ਮਣਕੋਟੀਏ ਡੋਗਰਿਆਂ ਦੀ ਫ਼ੌਜ ਭੀ ਸੀ। ਸਿੰਘ 
ਕੇਵਲ ਦੋ ਕੁ ਹਜਾਰ ਹੀ ਸਨ। ਇਸ ਲਈ ਜਦ ਸਰਦਾਰ ਹਰੀ ਸਿੰਘ ਦੇ ਕਹਿਣ 
ਅਨੁਸਾਰ ਬੰਦੂਕਾਂ ਨਾਲ ਟਾਕਰਾ ਪੂਰਾ ਨਾ ਹੁੰਦਾ ਦਿਸਿਆ ਤਾਂ ਜੱਸਾ ਸਿੰਘ ਨੇ ਹੋਰ 
ਸਰਦਾਰਾਂ ਨਾਲ ਗੁਰਮਤਾ ਕਰ ਕੇ ਤਲਵਾਰਾਂ ਦੀ ਲੜਾਈ ਦੀ ਧਾਰੀ । ਬੰਦੂਕਾਂ ਚਲਾਉਂਦੇ 
ਹੋਲੀ ਹੋਲੀ ਲਾਗੇ ਫੁਕ ਗਏ ਅਤੇ ਫੈਰ ਅਚਾਨਕ ਹੱਲਾ ਕਰ ਕੇ ਉਨ੍ਹਾਂ ਵਿਚ ਰਲ ਗਏ 
ਅਤੇ ਭਗਉਤੀਆਂ ਸੂਤ ਕੇ ਲੱਗ ਪਏ ਵਾਢੀ ਕਰਨ । ਇਸ ਨਾਲ ਵੈਰੀ ਦੇ ਪੈਰ ਉੱਖੜ 
ਗਏ । ਰਾਜਾ ਗੁਰਦਿੱਤ ਮੱਲ ਮੁਸ਼ਕਲ ਨਾਲ ਜਾਨ ਬਚਾ ਕੇ ਨਿਕਲ ਸਕਿਆ । ਸਿੰਘਾਂ ਨੇ 
ਉਸ ਦਾ ਡੇਰਾ ਲੁੱਟ ਲਿਆ ਅਤੇ ਉਂਹ ਬਿਨਾਂ ਅੱਗਾ ਪਿੱਛਾ ਡਿੱਠੇ ਦੇ ਜੰਮੂ ਜਾ ਵੜਿਆ। 
ਇਹ ਗੱਲ ਮਾਰਚ ਸੰਨ 1748 ਦੇ ਦੂਸਰੇ ਹਫਤੇ ਦੀ ਹੈ ਜਦ ਕਿ ਅਹਿਮਦ ਸ਼ਾਹ ਦੁੱਰਾਨੀ 
ਨੂੰ ਮਾਣੂਪੁਰ ਦੀ ਲੜਾਈ ਵਿਚ ਹਾਰ ਹੋ ਗਈ ਸੀ ਅਤੇ ਉਹ ਅਫ਼ਗਾਨਿਸਤਾਨ ਨੂੰ ਮੁੜਨ 
ਦੀਆਂ ਤਿਆਰੀਆਂ ਕਰ ਰਿਹਾ ਸੀ । 








[ਅੱਤਾ ਸਿੰਘ ਬੈਨਂਦ, ਉਰਦੂ, 7-81 
ਅਦੀਨਾ ਬੇਗ ਨਾਲ ਟਾਕਰਾ 
ਹੁਣ ਸਿੰਘ ਪਹਾੜ ਦੀ ਕੰਢੀ ਦੇ ਨਾਲ ਨਾਲ ਆਨੰਦਪੁਰ ਨੂੰ ਆ ਗਏ । 4-5 ਮਾਰਚ 


ਸਿੰਘਾ ਦਾ ਸ੍ਰੀ ਅੰਮ੍ਰਿਤਸਰ ਪਰ ਕਬਜਾਂ 51 
ਨੂੰ ਇੱਥੇ ਹੋਲੇ ਮਹੱਲੇ ਦਾ ਮੇਲਾ ਸੀ। ਉਸ ਮੋਕੇ ਤਾਂ ਇਹ ਇਥੇ ਨਹੀਂ ਸਨ ਪਹੁੰਚ ਸਕੇ, 
ਇਸ ਲਈ ਹੁਣ ਗੁਰ ਅਸਥਾਨਾਂ ਦੇ ਦਰਸ਼ਨ ਕਰਦੇ ਦੁਆਬੇ ਵਿਤ ਆ ਗਏ । ਇਸ ਵੇਲੇ 
ਦੁਆਬੇ ਦਾ ਫ਼ੌਜਦਾਰ ਸ਼ਕਰਪੁਰ ਪੱਟੀ (ਲਾਰੋਰ) ਦਾ ਅਰਾਈਂ ਅਦੀਨਾ ਬੇਗ ਖ਼ਾਨ ਸੀ। 
ਇਹ ਆਮ ਤੋਰ ਤੇ ਹੁਸ਼ਿਆਰਪੁਰ ਦੇ ਲਾਗੇ ਬਜਵਾੜੇ ਜਾਂ ਖ਼ਾਨ ਪੁਰ ਰਿਹਾ ਕਰਦਾ ਸੀ । 
ਇਹ ਅਹਿਮਦ ਸ਼ਾਹ ਦੁੱਰਾਨੀ ਦੇ ਮਾਣੂਪੁਰੋਂ ਹਾਰ ਖਾ ਕੇ ਪਿਛਾਂਹ ਆਪਣੇ ਦੇਸ਼ ਨੂੰ ਮੁੜ 
ਜਾਣ ਪਰ ਉਥੇ ਮੀਰ ਮੰਨੂੰ ਅਤੇ ਸ਼ਾਹਜਾਦਾ ਅਹਿਮਦ ਪਾਸੋਂ ਛੁੱਟੀ ਲੈ ਕੋ ਹੁਸ਼ਿਆਰਪੁਰ ਨੂੰ 
ਮੁੜਿਆ ਹੀ ਸੀ ਕਿ ਸਿੰਘਾਂ ਨਾਲ ਰੋਬਕਾਰੀ ਹੋ ਪਈ । ਇਸ ਨੂੰ ਸਿੰਘਾਂ ਵਿਰੁੱਧ ਹੁਕਮ ਪੁੱਜਾ 
ਹੋਇਆ ਸੀ । ਪਰ ਅਦੀਨਾਂ ਬੇਗ ਖ਼ਾਨ ਬੜਾ ਢੌਰਹੀ ਬੰਦਾ ਸੀ । ਉਹ ਖਾਹ-ਮੁਖਾਹ ਸ੍ਰਿੰਘਾਂ 
ਨਾਲ ਵੈਰ ਨਹੀਂ ਸੀ ਸਹੇੜਨਾ ਚਾਚੁੰਦਾ । ਸਿੰਘਾਂ ਦੀਆਂ ਹਿੱਲਾਂ ਜੁੱਲਾਂ ਕਰਕੇ ਹੀ ਉਸ ਦੀ 
ਸਰਦਾਰੀ ਬਣੀ ਹੋਈ ਸੀ। ਇਹ ਇਲਾਕਾ ਲਾਹੋਰੋਂ ਚੂੰਕਿ.ਜਰਾ ਕੁ ਦੂਰ ਇਕ ਪਾਸੇੱਸੀ 
ਅਤੇ ਗ਼ਸ਼ਤੀ ਫ਼ੋਜਾਂ ਦੇ ਚੱਕਰ ਤੋਂ ਬਾਹਰ ਸੀ, ਇਸ ਲਈ ਸਰਕਾਰੀ ਅਫਸਰਾਂ ਨੇ ਇੱਥੇ 
ਕੋਈ ਜਿਆਦਾ ਵੈਰ ਵਿਰੋਧ ਨਹੀਂ ਸੀ। ਇਸ ਕਰਕੇ ਇਸ ਇਲਾਕੇ ਵਿਚ ਸਿੰਘਾਂ ਵੱਲੋਂ 
ਲੁੱਟਮਾਰ ਹੋਣ ਦੀਆਂ ਚੂੰਕਿ ਕੋਈ ਸ਼ਿਕਾਇਤਾਂ ਨਹੀਂ ਸੀ ਪੁਜਦੀਆਂ, ਇਸ ਲਈ ਆਮ 
ਖਿਆਲ ਸੀ ਕਿ ਅਦੀਨਾ ਬੇਗ਼ ਹੀ ਦੁਆਬੇ ਵਿਚ ਅਮਨ ਰਖ ਸਕਦਾ ਹੈ । ਉਪਰਲੀ ਝੜਫ 
ਦਾ ਕੋਈ ਨਿਖੇੜਵਾਂ ਫੈਸਲਾ ਤਾਂ ਭਾਵੇਂ ਨਹੀਂ ਸੀ ਹੋਇਆ ਪਰ ਦੋਵੇਂ ਧਿਰਾਂ ਪਿੱਛੋਂ ਹਟ 
ਗਈਆਂ। ਅਦੀਨਾ ਬੈਗ਼ ਖਾਨ ਤਾਂ ਆਪਣੇ ਡੇਰੇ ਖ਼ਾਨਪੁਰ ਨੂੰ ਚਲਾ ਗਿਆ ਜੋ ਹੁਸ਼ਿਆਰਪੁਰੋਂ 
ਇਹ ਗੱਲ ਮਾਰਚ ਸੰਨ 1748 ਦੀ ਤੀਸਰੇ ਹਫ਼ਤੇ ਦੀ ਹੈ ਜਦ ਕਿ ਅਹਿਮਦ ਸ਼ਾਹ 
ਅਫ਼ਗਾਨਿਸਤਾਨ ਨੰ ਮੁੜਿਆ ਜਾ ਰਿਹਾ ਲਾਹੋਰ ਦੇ ਨਜਦੀਕ ਟੋਵੇਗਾ। 
ਅੰਮ੍ਰਿਤਸਰ ਪਰ ਕਬਜ਼ਾ 

ਅੰਮ੍ਰਿਤਸਰ ਵਿਚ ਇਸ ਵੇਲੇ ਨਜ਼ੂ ਪਿੰਡ ਦਾ ਭਾਜਪੁਤ ਸਲਾਬਤ ਖਾਨ ਸੰਨ 1747 
ਤੋਂ ਫੋਜ ਸਮੇਤ ਟਿਕਿਆ ਹੋਇਆ ਸੀ । ਉਸ ਨੇ ਸੀ ਦਰਬਾਰ ਸਾਹਿਬ ਅਤੇ ਸਰੋਵਰ ਪਰ 
ਬ਼ੁਰਜ ਬਣਾ ਕੇ ਉੱਥੇ ਟਾਂਗੂ ਬਠਾਏ ਹੋਏ ਸਨ ਤਾਂ ਕਿ ਵੇਲੇ ਕੁਵੇਲੇ ਦਰਸ਼ਨ ਅਤੇ ਅਸਨੂਨ 
ਕਰਨ ਆਏ ਸਿੰਘਾਂ ਨੂੰ ਦੂਟੋਂ ਹੀ ਗੋਲੀ ਮਾਰ ਦੇਣ । 

ਸਿੰਘਾਂ ਨੂੰ ਭੀ ਪਤਾ ਸੀ ਕਿ ਦੁੱਰਾਨੀ ਦੀ ਹਾਰ ਨਾਲ ਲਾਹੋਰ ਦੀ ਹਕੂਮਤ ਵਿਚ 
ਛੇਤੀ ਹੀ ਅਦਲਾ ਬਦਲੀ ਹੋ ਜਾਏਗੀ ਅਤੇ ਦੁੱਰਾਨੀ ਦੇ ਬਣਾਏ ਹੋਏ ਹਾਕਮ ਜਲ੍ਹੇਂ ਖ਼ਾਨ 
ਅਤੇ ਦੀਵਾਨ ਲਖਪਤ ਰਾਇ ਆਦਿ ਟਿਕੇ ਨਹੀਂ ਰਹਿ ਸਕਣੀ । ਇਨ੍ਹਾਂ ਦਾ ਕੀ ਬਣੇਗਾ, 
ਇਨ੍ਹਾਂ ਨੂੰ ਆਪ ਨੂੰ ਭੀ ਪਤਾ ਨਹੀਂ ਸੀ । ਦਿੱਲੀ ਵੱਲੋਂ ਅਜੇ ਨਵਾਂ ਹਾਕਮ ਕੋਈ ਨਿਯਤ ਨਹੀਂ 
ਸੀ ਹੋਇਆ । ਇਸ ਰਾਜਸੀ ਦੁਚਿੱਤੀ ਦਾ ਫਾਇਦਾ ਉਠਾਉਣ ਲਈ ਖਾਲਸਾ ਦਲ ਦੇ 











੮ ਤੱਕ 


52 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਸਰਦਾਰਾਂ ਨੇ ਗੁਰਮਤਾ ਕਰ ਕੇ ਸ੍ਰੀ ਅੰਮ੍ਰਿਤਸਰ ਨੂੰ ਆਜਾਦ ਕਰਵਾਉਣ ਲਈ ਕਮਰ ਕਸੇ 
ਕਰ ਲਏ ਅਤੇ ਨਵਾਬ ਕਪੂਰ ਸਿੰਘ ਨੇ ਇੱਥੇ ਹੱਲੇ ਦੀ ਅਗਵਾਈ ਕਰਨ ਲਈ ਸਰਦਾਰ 
ਜੱਸਾ ਸਿੰਘ ਆਹਲੂਵਾਲੀਏ ਨੂੰ ਨਿਯਤ ਕੀਤਾ । 

ਸਰਦਾਰ ਜੱਸਾ ਸਿੰਘ ਨੈ ਝਟਾਂ ਪਟ ਵਿਉਂਤ ਬਣਾ ਕੈ ਅੰਮ੍ਰਿਤਸਰ ਨੂੰ ਘੋਰਾ ਪਾ 
ਲਿਆ। ਸਲਾਬਤ ਖ਼ਾਨ ਭੀ ਇਕ ਮੰਨਿਆ ਹੋਇਆ ਚੰਗਾ ਸੂਰਮਾ ਸੀ। ਆਪਣੇ ਜਵਾਨ 
ਲੈ ਕੇ ਸਿੰਘਾਂ ਦੇ ਟਾਕਰੇ ਲਈ ਆ ਨਿੱਤਰਿਆਂ । ਪਰ ਸੈਂਕੜੇ ਜੁਧਾਂ ਦੇ ਸੂਰਿਆਂ ਨਾਲ ਲੋਹਾ 
ਲੈ ਸਕਣਾ ਕੋਈ ਹਾਰੀ ਸਾਰੀ ਦਾ ਕੰਮ ਨਹੀਂ ਸੀ। ਜਦ ਸਲਾਬਤ ਖਾਨ ਨੇ ਆਪਣੇ 
ਜੁਆਨਾਂ ਦੇ ਪੈਰ ਬਿੜਕਦੇ ਵੇਖੇ ਤਾਂ ਉਹ ਹੱਲਾ ਸ਼ੇਰੀ ਦੇਣ ਲਈ ਅੱਗੇ ਵਧਿਆ। ਇਹ 
ਦੇਖ ਕੇ ਸਰਦਾਰ ਜੱਸਾ ਸਿੰਘ, ਨਵਾਬ ਕਪੂਰ ਸਿੰਘ, ਤਾਰਾਂ ਸਿੰਘ ਵਾਈਂਆ, ਚੂੜ੍ਹ ਸਿੰਘ 
ਭਕਣੀਆ ਆਦਿ ਖ਼ਾਨ ਦੀ ਗੜ੍ਹੀ ਪਰ ਜਾ ਪਏ । ਸਰਦਾਰ ਜੱਸਾ ਸਿੰਘ ਨੇ ਮੋਹਰੇ ਹੈ ਕੇ 
ਸਲਾਬਤ ਖਾਨ ਨੂੰ ਲਲਕਾਰਾ ਮਾਰਿਆ ਜਿਸ ਦੇ ਉੱਤਰ ਵਿਚ ਖ਼ਾਨ ਨੇ ਤਲਵਾਰ ਦਾ ਇਕ 
ਭਰਪੂਰ ਵਾਰ ਸਰਦਾਰ ਜੱਸਾ ਸਿੰਘ ਪਰ ਕੀਤਾ । ਸਰਦਾਰ ਜੱਸਾ ਸਿੰਘ ਨੋ ਇਹ ਵਾਰ 
ਆਪਣੇ ਢਾਲੋ ਪਰ ਰੋਕ ਲਿਆ ਅਤੇ ਦੂਸਰਾ ਵਾਰ ਹੋਣ ਤੋਂ ਪਹਿਲਾਂ ਹੀ ਖੰਡੇ ਦਾ ਅਜਿਹਾ 
ਤੁਲਵਾਂ ਵਾਰ ਕੀਤਾ ਕਿ ਸਲਾਬੜ ਖ਼ਾਨ ਦਾ ਸਿਰ ਭੋਇੰ ਤੇ ਜਾ ਡਿਗਿਆ। ਇਹ ਵੋਖ ਕੇ 
ਸਲਾਬਤ ਖਾਨ ਦਾ ਭੜੀਜਾ ਨਜਾਬਤ ਖ਼ਾਨ ਸਰਦਾਰ ਜੱਸਾ ਸਿੰਘ ਵੱਲ ਨੂੰ ਉੱਲਰਿਆ 
ਅਤੇ ਨੇਜੇ ਦਾ ਵਾਰ ਕਰਨ ਹੀ ਲੱਗਾ ਸੀ ਕਿ ਨਵਾਬ ਕਪੂਰ ਸਿੰਘ ਨੇ ਇਕ ਅਜਿਹਾ ਤੀਰ 
ਵਾਹਿਆ ਕਿ ਨਜਾਬਤ ਡਿਗਦੇ ਸਾਰ ਪ੍ਰਾਣ ਛਡ ਰਿਆ । ਆਪਣੇ ਆਗੂਆਂ ਦੀਆਂ ਲੋਥਾਂ 
ਭੋਇੰ ਤੇ ਤੜਫਦੀਆਂ ਦੇਖ ਕੇ ਸਲਾਬਤ ਖਾਨ ਦੀ ਫ਼ੌਜ ਦੇ ਹੋਸਲੇ ਟੁੱਟ ਗਏ ਅਤੇ ਉਹ 




















ਨਿਰਾਸ ਹੋ ਕੇ ਮੈਦਾਨ ਛੱਡ ਗਈ । ਇਸ ਤਰਾਂ ਸੀ ਅੰਮ੍ਰਿਤਸਰ ਪਰ ਮਾਰਚ ਦੇ ਤੀਸਰੇ 


ਹਫ਼ਤੇ ਦੇ ਅੰਤ ਜਾਂ ਚੌਥੇ ਦੇ ਆਰੰਭ ਵਿਚ ਸਿੰਘਾਂ ਦਾ ਕਬਜਾ ਹੋ ਗਿਆ ਅਤੇ ਉਹ ਸਤਿ ਸ੍ਰੀ 
ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਸ੍ਰੀ ਦਰਬਾਰ ਸਾਹਿਬ ਜਾਂ ਪੁੱਜੇ ਜਿਸ ਦੇ ਖੁਲ੍ਹੇ 
ਦਰਸ਼ਨ ਖਾਲਸੇ ਨੂੰ ਕਈ ਵਰ੍ਹਿਆਂ ਪਿੱਛੋਂ ਹੋਏ। 
[ਗ੍ਰਿਫਿਨ, ਰਾਜਜ਼ ਔੱਫ ਦੀ ਪੰਜਾਕ, 501: ਜੱਸਾ ਨੈੰਘਿ 
ਬੈਨੋਦ, 69; ਪ੍ਰੇਮ ਸਿੰਘ, ਨਵਾਲ਼ ਕਪੂਰ ਸੰਘ, 130-39] 
ਸੰਮਤ 1805 ਦੀ ਵਿਸਾਖੀ 
ਹੁਣ ਵਡਭਾਗੀ ਵਸਾਖੀ ਵਿਚ ਥੋੜੇ ਹੀ ਦਿਨ ਰਹਿੰਦੇ ਸਨ ਜੋ 29 ਮਾਰਚ ਨੂੰ ਸੀ। 
ਸਰਦਾਰ ਜੱਸਾ ਸਿੰਘ ਨੇ ਸਿੱਖ ਸੰਗਤਾਂ ਅਤੇ ਪੰਥ ਦੇ ਖਿੰਡੇ ਹੋਏ ਜਥਿਆਂ ਨੂੰ ਪਤਾ ਦੇਣ 
ਲਈ ਸਾਰੀ ਪਾਸੀਂ ਘੋੜੇ ਦੂੜਾ ਦਿੱਤੋ । ਇਹ ਖ਼ੁਸ਼ੀ ਭਰੀ ਖਬਫ਼ ਲਗਦੇ ਸਾਰ ਜਿੱਥੇ ਕਿਤੇ ਭੀ 
ਕੋਈ ਸੀ ਉਸ ਨੇ ਅੰਮ੍ਰਿਤਸਰ ਨੂੰ ਕੂਚ ਕਰ ਦਿੱਤਾ । ਨਵਾਬ ਕਪੂਰ ਸਿੰਘ ਤਾਂ ਨਾਲ ਹੀ 
ਦੁਆਬਿਉ ਆਏ ਸਨ । ਦੂਸਰੇ ਸਰਦਾਰ ਭੀ ਆਪਣੀਆਂ ਆਪਣੀਆਂ ਵਹੀਰਾਂ ਸਮੋਤ ਆ 
ਇਕੱਠੇ ਹੋਏ । ਇਥੇ ਤਕ ਕਿ ਸਰਦਾਰ ਚੜ੍ਹਤ ਸਿੰਘ ਭੀ ਜੋ ਅਹਿਮਦ ਸ਼ਾਹ ਦੈ ਮਗਰ 
ਗਿਆ ਹੋਇਆ ਸੀ, ਧਾਈ ਕਰ ਕੇ ਆ ਪੁੱਜਾ । 





ਸਿੰਘਾਂ ਦਾ ਸਰੀ ਅੰਮ੍ਰਿਤਸਰ ਪਰ ਕਬਜਾ 53 

ਕਈ ਸੁੱਦਤ ਪਿੱਛੋਂ ਆਪਣੀ ਸ਼ਾਨ ਦਾ ਇਹ ਪਹਿਲਾ ਵਸਾਬੀ ਦਾ ਮੇਲਾ ਸੀ। 
ਵਰ੍ਹਿਆਂ ਪਿੱਛੋਂ ਸਿੰਘਾਂ ਨੇ ਰੱਜ ਰੱਜ ਭਰਾਵਾਂ ਅਤੇ ਗੁਰਧਾਮਾਂ ਦੇ ਦਰਸ਼ਨ ਕੀਤੇ । ਵਿਚਾਰਾਂ 
ਵਿਚਾਰਾਂ ਵਿਚ ਸਰਦਾਰ ਜੱਸਾ ਸਿੰਘ ਨੇ ਕਿਹਾ ਕਿ ਖਾਲਸਾ ਕਦ ਤਕ ਨੱਸ ਭੱਜ ਕੇ 
ਜੰਗਲਾਂ ਬੇਲਿਆਂ ਅਤੇ ਪਹਾੜੀ ਖੱਡਾਂ ਵਿਚ ਲੂਕ ਛੁੰਪ ਕੇ ਗੁਜਾਰਾ ਕਰੇਗਾ । ਕੋਈ ਗੜ੍ਹੀ 
ਜਾਂ ਕਿਲਾ ਕੋਟ ਰਚ ਕੇ ਪੱਕੀ ਤਰ੍ਹਾਂ ਪੈਰ ਜਮਾਊਣੋ ਚਾਹੀਦੇ ਹਨ । ਇਹ ਤਜਵੀਜ਼ ਸਭ ਨੇ 
ਪਰਵਾਣ ਕਰ ਲਈ ਅਤੇ ਸੋਚ ਹੋਣ ਲੱਗੀ ਕਿ ਗੜ੍ਹੀ ਰਚੀ ਕਿਥੇ ਜਾਏ । ਕਈ ਵਿਚਾਰਾਂ 
ਹੋਈਆਂ ਜਿਨ੍ਹਾਂ ਵਿਚ ਸਰਦਾਰ ਸੁੱਖਾ ਸਿੰਘ ਮਾੜੀ-ਕੰਬੋਂ ਵਾਲੇ ਅਤੇ ਕੁਝ ਹੋਰ ਸਿਦਕੀ 
ਸਿੰਘਾਂ ਠੇ ਕਿਹਾ ਕਿ ਗੁਰੂ ਕੀ ਨਗਰੀ ਸੀ ਅੰਮ੍ਰਿਤਸਰ ਨੂੰ ਛੱਡ ਕੇ ਹੋਰ ਕਿਧਰ ਜਾਣਾ ਹੈ? 
ਇਥੇ ਹੀ ਕਿਲਾ ਰਚਿਆ ਜਾਏ । ਜੇ ਜੀਵੀਏ ਤਾਂ ਗੁਰੂ ਕੀ ਗੋਦੇ, ਜੇ ਮਰੀਏ ਤਾਂ ਹਰਿ ਕੇ 
ਦੁਆਰੇ । 
ਸਿੰਘਾਂ ਨੇ ਰਾਮ ਰਾਉਣੀ ਰਚਣਾ (ਅਪ੍ਰੈਲ 1748) 

ਜਦ ਇਹ ਗੁਰਮਤਾ ਸੋਧਿਆ ਗਿਆ ਤਾਂ ਝੱਟ ਪੱਟ ਕੰਮ ਆਰੰਭ ਕਰ ਦਿੱਤਾ ਗਿਆ 
ਅਤੇ ਜਿਸ ਅਸਥਾਨ ਤੇ ਗੁਰੂ ਸਾਹਿਬ ਨੇ ਖੂਹੀ ਲਗਵਾਈ ਸੀ ਓਥੇ ਨੀਂਹ ਧਰੀ ਗਈ । 
ਬਾਹਰੇਂ ਕੋਈ ਕਾਰੀਗਰ ਲਿਆਉਣ ਦੀ ਤਾਂ ਲੋੜ ਹੀ ਨਰੀਂ ਸੀ, ਸਿੰਘਾਂ ਵਿਚ ਹੀ ਰਾਜ ਤੇ 
ਮਜੂਰ ਮੋਜੂਦ ਸਨ । ਪ੍ਰੇਮ-ਸੇਵਾ ਦੇ ਚਾਉ ਨਾਲ ਸਿੰਘ ਵਧ ਵਧ ਕੇ ਸੇਵਾ ਕਰਨ ਲੱਗ 
ਪਏ । ਛੋਟੇ ਵੱਡੇ ਕੰਮ ਦਾ ਤਾਂ ਕਿਸੇ ਨੂੰ ਖ਼ਿਆਲ ਹੀ ਨਹੀਂ ਸੀ ਆਉਦਾ ਅਤੇ ਨਾ ਹੀ ਕੋਈ 
ਕਿਜੋ ਨਾਲ ਸ਼ਰੀਕਾ ਕਰਦਾ ਸੀ । ਕਿਸੈ ਦੇ ਸਿਰ ਵਿਚ ਆਗੂ-ਪੁਣੇ ਦੀ ਲਾਲਸਾ ਤੇ 
ਸਰਦਾਰੀ ਦੀ ਬੋ ਨਹੀਂ ਸੀ । ਆਪੇ ਹੀ ਪੀਂਹਦੇ ਤੇ ਪਕਾਉੱਦੇ ਅਤੇ ਆਪੇ ਹੀ ਚਣਾਈ ੜੇ 
ਮਜੂਰਾਂ ਦਾ ਕੰਮ ਕਰਦੇ ਸਨ ! ਇੱਕੋ ਵੇਰੀ ਹੀ ਚਾਰੇ ਲੰਗਾਂ ਲੈ ਤੁਰੇ, ਅਤੇ ਥੋੜ੍ਹੇ ਚਿਰ ਵਿਚ 
ਹੀ ਰਾਉਂਣੀ ਖਿੱਚ ਕੱਢੀ । ਰ੍ 

ਡੰਗੂ ਰਤਨ ਸਿੰਘ ਨੇ ਆਪਣੇ ਪ੍ਰਾਚੀਨ ਪੰਚ ਪੁਕਾਸ਼ ਵਿਚ ਇਸ ਦਾ ਇਉਂ' ਜਿਕਰ 
ਕੀਤਾ ਹੈ : 





ਹੁਤੰ ਝੂਠੀ ਤਹ ਗੁਲੂ ਲਵਾਈ / 
ਤਿਹ ਥਾਂ ਲੰਨ ਨੱਹਿ ਧਰਾਈ / 
ਆਪੈ ਰਾਜ ਨੈੱਘ ਆਪ ਮਜ਼ੂਠ / 
ਬਡੇ ਭੁਜੱਗੀ ਦਿਲ ਕੋ ਸੂਰ /757 
ਆਪ ਪ੫ੰਸੈਂ ਆਪੈ ਪਕਾਵ / 
ਤੋਂ ਤੋਂ ਬਡੋ ਸਰਦਾਰ ਕਹਾਵੈ / 
ਲੌਊਂ ਕਠੈ ਸੰਘ ਵੱਡੇ ਕੱਮ / 
ਧੰਨੇ ਧੰਨ ਕਹੈਂ ਸੰਘ ਤੈਸੇ ਜੰਮ 767 
ਕੌਈ ਕਕੈ ਨਾ ਕੇਸ ਸ਼ਠੀਕਾ / 


54 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਕੌਈਂ ਨਾ ਸ਼ਨਾਵੈਂ ਦੁਖ ਨੈਜ ਜੀ ਕਾਂ / 
ਕੰਧ ਝਣਾਵੈਂ ਦੌੜ ਦੱੜ/ 
ਜਿਮ ਬੰਦਰ ਪੁਲ ਬੰਧਤ ਧੜ 0770 
ਦੋਹਰਾ 
ਲਾਰੇ ਲੰਗਾਂ ਲੈ ਤੁਰੋ ਨੈਸ ਇਨ ਨਨ ਸ਼ਕਾ£ / 
ਹੌਲਾ ਹੌਲੀ ਸਮ ਕਹੈਂ ਤਿਮ ਓਮ ਦੌੜ ਕਮਾਇ /757 
ਚੋਪਈ 
ਆਪੈ ਪਟ ਆਪ ਉੱਸ਼ਾਰੋ' / 
ਰਾਜ ਮਰੂਰ ਸੰਘ ਗੁਨੂ-ਪਯਾਫੈ / 
ਰਾਤ ਦਿਵਸ ਕੇਠ ਕੰਧ /ਲਿਣਾਏ? / 
ਨੈਛ ਕੁ ਆਸ਼ੇਰੋ ਲਯੋ ਬਣਾਈ 0274 
ਸਿੰਘ ਪੰਜ ਸੈ ਭਲੋ ਉਹਾਂ ਸਾਲੋਂ / 
ਸ਼ਹੀਦ ਨੋਣ ਕੋ ਉਂਨ ਪ੍ਰਣ ਧਾਠੋਂ / 
ਆਰ ਜਯਾਦ ਕੀ ਜਗਾ ਲੀ ਨਾਹੀਂ / 
ਇਸ /ਇਧ ਸਿੰਘ ਵੜੇ ਘਣੋ ਨਾਨੀ 227 [ਪੰਨਾ 399-4001 
ਰਾਉਣੀ ਕੋਈ ਗੜ੍ਹ, ਕੋਟ ਯਾ ਕਿਲਾ ਨਹੀਂ ਹੁੰਦੀ, ਕੇਵਲ ਸਿਰ ਲੁਕਾਉਂਣੀ ਹੀ 
ਹੁੰਦੀ ਹੈ। ਇਕ ਤਕੜੀ ਮੋਟੀ ਦੀਵਾਰ ਦੀ ਵਲਰਣ ਨੂੰ ਰਾਉਣੀ ਆਖਦੇ ਹਨ । ਗੜ੍ਹ ਯਾ 
ਕੋਟ ਵੱਡੀਆਂ ਚੀਜਾਂ ਹਨ ਅਤੇ ਉਨ੍ਹਾਂ ਨੂੰ ਸ਼ਣਾਉਣ ਨੂੰ ਭੀ ਚਿਰ ਲਗਦਾ ਹੈ । ਰਾਉਣੀ ਦਾ 
ਕੰਮ ਮੁਕਾ ਕੇ ਟਾਂਗੂਆਂ ਲਈ ਬੜੇ ਉੱਚੇ ਉੱਚੇ ਬੁਰਜ ਬਣਾਏ ਅਤੇ ਫੋਰ ਦਰਵਾਜੇ ਬਣਾ ਕੇ 
ਆਲੇ ਦੁਆਲੇ ਇਕ ਡੂੰਘੀ ਜਿਹੀ ਖਾਈ ਪੁਟ ਲਈ ਅਤੇ ਗੁਰੂ ਰਾਮਦਾਸ ਦੇ ਨਾਮ ਉੱਤੇ 
ਇਸ ਦਾ ਨਾਮ ਰਾਮ ਰਾਉਣੀ, ਰੱਖਿਆ । 
ਇਹ ਕੋਈ ਬਹੁਤ ਵੱਡੀ ਚੀਜ ਤਾਂ ਹੈ ਹੀ ਨਹੀਂ ਸੀ, ਕੋਵਲ ਪੰਜ ਕੁ ਸੋ ਘੋੜੇ ਲਈ 
ਸਿਰ ਲੁਕਾਉਣੀ ਸੀ, ਇਸ ਲਈ ਕੇਵਲ ਇਤਨੇ ਕੁ ਸਿੰਘ ਹੀ ਟਿਕ ਸਕੇ । ਬਾਕੀ ਦੇ ਸਿੰਘ 
ਲਾਗੇ ਦੀਆਂ ਬੀੜਾਂ ਅਤੇ ਪਿੰਡਾਂ ਵਿਚ ਜਾ ਰਹੇ ਜਿੱਥੇ ਕਿ ਲੋੜ ਵੇਲੇ ਬੁਰਜਾਂ ਤੋਂ ਟਾਂਗੂਆਂ 
ਦੇ ਨਿਗਾਰਿਆਂ ਦੀ ਅਵਾਜ ਸੁਣਦੇ ਸਾਰ ਹੀ ਪੁੱਜ ਸਕਣ। 
ਇਸ'ਵੋਲੇ ਦੀ ਅਗਵਾਈ, ਬਹਾਦੁਰੀ ਅਤੇ ਸਿਆਣਪ ਨੇ ਸਰਦਾਰ ਜੱਸਾ ਸਿੰਘ ਨੂੰ 
ਪੰਥ ਵਿਚ ਅੱਗੋ ਨਾਲੋਂ ਹੋਰ ਉੱਘਾ, ਹਰ-ਮਨ-ਪਿਆਰਾ ਅਤੇ ਸਿਰ-ਕੱਫ ਬਣਾ ਦਿੱਤਾ। 
ਨਵਾਬ ਕਪੂਰ ਸਿੰਘ ਨੇ ਅੱਗੇ ਹੀ ਆਪਣਾ ਬਹੁਤ ਸਾਰਾ ਕੰਮ ਇਸ ਦੇ ਸਪੁਰਦ ਕਰ ਦਿੱਤਾ 
ਹੋਇਆਂ ਸੀ । ਹੁਣ ਉਨ੍ਹਾਂ ਨੇ ਬਾਕੀ ਭੀ ਇਨ੍ਹਾਂ ਨੂੰ ਹੀ ਦੇਣਾ ਸ਼ੁਰੂ ਕਰ ਇੱਤਾ, ਜਿਸ ਕਰਕੇ 
ਬੁੱਢਾ ਦਲ ਵਿਚ ਇਨ੍ਹਾਂ ਦੀ ਪ੍ਰਤਿਸ਼ਠਾ ਹੋਰ ਵਧ ਗਈ ਅੜੇ ਇਹ ਖਾਲਸਾ ਦਲ ਦੇ 
ਸਿਰ-ਕੱਢਾਂ ਅੜੇ ਧਾਰਮਕ ਮੋਹਰੀਆਂ ਵਿਚ ਗਿਣੇ ਜਾਣ ਲੱਗ ਪਏ । 

















ਅਹਿਮਦ ਸ਼ਾਂਹ ਦੁੱਰਾਨੀ ਤਾਂ ਭਾਵੇਂ ਅੱਧ ਮਾਰਚ ਵਿਚ ਅਫਗਾਨਿਸਤਾਨ ਨੂੰ ਮੁੜ 
ਗਿਆ ਸੀ, ਪਰ ਬਾਦਸਾਹ ਮੁਹੰਮਦ ਸ਼ਾਹ ਦਾ ਪੁੱਤਰ ਸ਼ਾਹਜਾਦਾ ਅਹਿਮਦ ਅਤੇ ਮਾਣੂਪੁਰ 
ਦਾ ਜੇਤੂ ਮੀਰ ਮੰਨੂੰ 1! ਅਪ੍ਰੈਲ ਸੰਨ 1748 ਤਕ ਸਰਹੰਦ ਟਿਕੇ ਰਹੇ । 9 ਅਪਰੈਲ ਨੂੰ 
ਬਾਦਸ਼ਾਹ ਮੁਹੰਮਦ ਸ਼ਾਹ ਵੱਲੋਂ, ਜੋ ਇਸ ਵੇਲੋ ਨਿਢਾਲ ਹੋ ਰਿਹਾ ਸੀ, ਸ਼ਾਹਜਾਦਾ 
ਅਹਿਮਦ ਨੂੰ ਚਿੱਠੀ ਮਿਲੀ ਕਿ ਉਹ ਛੇਤੀ ਹੀ ਦਿੱਲੀ ਪੁੱਜ ਜਾਏ । ਸ਼ਾਹਜ਼ਾਦੇ ਨੇ 11 
ਅਪਰੈਲ ਨੂੰ ਮੀਰ ਮੰਨੂੰ ਨੂੰ ਪੰਜਾਬ ਦਾ ਹਾਕਮ ਨਿਯਤ ਕੀਤਾ ਅਤੇ ਆਪ ਦਿੱਲੀ ਨੂੰ ਮੁੜ 
ਜਿਆ । 
ਮੀਰ ਮੰਨੂੰ ਨੋ ਲਾਹੌਰ ਪੁੱਜ ਕੇ ਦੁੱਰਾਨੀ ਵੱਲੋਂ ਮੁਕੱਰਰ ਜੱਲ੍ਹੋ ਖ਼ਾਨ ਅਤੇ ਦੀਵਾਨ 
ਲਖਪਤ ਰਾਏ ਨੂੰ ਕੈਦ ਕਰ ਦਿੱਤਾ। ਦੀਵਾਨ ਪਰ ਤੀਹ ਲੱਖ ਰੁਪਏ ਦੀ ਜ਼ਟੀ ਲਾਈ ਅਤੇ 
ਉਸ ਦੀ ਜਗਾ ਦੀਵਾਨ ਕੋੜਾ ਮੱਲ ਨੂੰ ਆਪਣਾ ਨਾਇਬ ਅਤੇ ਦੀਵਾਨਿ-ਅਦਾਲਤ ਨਿਯਤ 
ਕੀਤਾ । ਤੀਹ ਲੱਖ ਵਿਚੋਂ ਅਨਾਰਾਂ ਲੱਖ ਤਾਂ ਲਖਪਤ ਰਾਇ ਨੇ ਭਰ ਦਿੱਤਾ, ਦੋ ਲੱਖ ਵਿਚ 
ਉਸ ਦਾ ਘਰ ਘਾਟ ਅਤੇ ਜਾਇਦਾਦ ਕੁਰਕ ਹੋ ਗਏ, ਬਾਕੀ ਦਸ ਲੱਖ ਲਈ ਉਸ ਨੂੰ 
ਉਮਰ ਕੈਦ ਬੋਲੀ ਗਈ । 
ਦੀਵਾਨ ਕੋੜਾ ਮੱਲ ਨੂੰ ਪਤਾ ਸੀ ਕਿ ਕਿਵੇਂ ਲੁਖਪਤ ਰਾਇ ਨੇ ਨਾ-ਹੱਕ ਹਜ਼ਾਰਾਂ 
ਬੇਦੋਸ਼ੇ ਸਿੰਘਾਂ ਨੂੰ ਕਤਲ ਕਰਵਾਇਆ ਅਤੇ ਕਸ਼ਟ ਦਿੱਤੇ ਸਨ । ਇਸ ਲਈ ਉਸ ਨੇ ਬਾਕੀ 
ਦਾ ਦਸ ਲੱਖ ਰੁਪਇਆ ਇਸ ਸ਼ਰਤ ਪਰ ਆਪਣੇ ਕੋਲੋਂ ਦੇ ਦੇਣਾ ਪਰਵਾਨ ਕਰ ਲਿਆ ਕਿ 
ਲਖਪਤ ਰਾਇ ਨੂੰ ਉਸ ਦੇ ਹਵਾਲੇ ਕਰ ਦਿੱਤਾ ਜਾਏ । ਮੀਰ ਮੰਨੂੰ ਨੂੰ ਇਸ ਵਿਚ ਕੀ 
ਇਤਰਾਜ਼ ਹੋ ਸਕਦਾ ਸੀ? ਸੋ ਕੋੜਾ ਮੱਲ ਨੋ ਇਹ ਰਕਮ ਲਿਖ ਦਿੱਤੀ ਅਤੇ ਲਖਪਤ ਰਾਇ 
ਨੂੰ ਲੈ ਕੇ ਸਿੰਘਾਂ ਦੇ ਹਵਾਲੇ ਕਰ ਦਿੱਤਾ । ਸਿੰਘਾਂ ਨੇ ਉਸ ਦੀਆਂ ਮੁਸ਼ਕਾਂ ਤਾੜ ਕੇ ਇਕ 
ਸੋਧ-ਖਾਨੇ ਵਿਚ ਬੰਦ ਕਰ ਦਿੱਤਾ ਜਿੱਥੋਂ ਉਸ ਨੂੰ ਅਪਣੀਆਂ ਕਰਨੀਆਂ ਭਰਨ ਲਈ 
ਸਾਖਿਆਤ ਨਰਕ ਭੋਗਣਾ ਪਿਆ । 
[੪ਸ਼ਟਕਤ ਰਾਇ, ਤਾਲੀਮ ਸੈੱਖਾਂ, 67, ਤਹਿਮਾਸ਼ ਨਆ: ਰਤਨ ਸਿੰਘ, 
ਪ੍ਰਾਚੀਨ ਪੰਥ ਪ੍ਰਕਾਲ, 290-98; ਸ਼ਮਸ਼ੈਠ ਖਾਲਸਾ, 4701 


56 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਸਿੰਘਾਂ ਪਰ ਸਖਤੀ ਦਾ ਮੁੜ ਦੋਰ 

ਮੀਰ ਮੰਨੂੰ ਲਾਹੋਰ ਦੀ ਸੂਬੇਦਾਰੀ ਤੇ ਜਦ ਜਰਾ ਕੁ ਜੰਮ ਗਿਆ ਤਾਂ ਉਸ ਨੇ ਸਿੰਘਾਂ 
ਦੀ ਵਧ ਰਹੀ ਤਾਕੜ---ਜਿਸ ਦੇ ਨਿਸ਼ਾਨ ਰਾਮ ਰਾਉਣੀ ਦੇ ਮੁਨਾਰਿਆਂ ਤੋਂ ਦਿੱਸ ਰਹੇ 
ਸਨ ਦਾ ਗਲਾ ਘੁੱਟਣ ਬਲਕਿ ਉਨ੍ਹਾਂ ਦਾ ਖ਼ੁਰਾ ਖੋਜ ਮਿਟਾ ਦੇਣ ਲਈ ਗ਼ਸ਼ਤੀ ਫ਼ੌਜ ਦੇ 
ਦਸਤੇ ਪਿੰਡਾਂ ਅਤੇ ਇਲਾਕਿਆਂ ਵਿਚ ਭੇਜ ਦਿੱਤੇ ਅਤੇ ਉਨ੍ਹਾਂ ਨੂੰ ਤਾਕੀਦੀ ਹੁਕਮ ਦਿੱਤੇ ਕਿ 
ਜਿੱਥੇ ਭੀ ਸਿੰਘ ਮਿਲਣ ਉਨ੍ਹਾਂ ਨੂੰ ਫੜ ਕੇ ਉਨ੍ਹਾਂ ਦੇ ਕੇਸ ਅਤੇ ਦਾੜ੍ਹੇ ਕਤਲ ਕਰ ਦੇਣ । 

ਸਿੰਘ ਘਰ ਘਾਟ ਛੱਡ ਕੋ ਜੰਗਲਾਂ ਅਤੇ ਪਹਾੜਾਂ ਨੂੰ ਚੜ੍ਹ ਗਏ, ਪਰ ਓਥੇ ਭੀ ਉਨ੍ਹਾਂ 
ਨੂੰ ਸੁਖ ਦਾ ਸਾਹ ਨਾ ਲੈਣ ਦਿੱਤਾ ਗਿਆ । ਮੀਰ ਮੰਨੂੰ ਨੇ ਇਲਾਕਿਆਂ ਦੇ ਚੌਧਰੀਆਂ ਅਤੇ 
ਪਹਾੜੀ ਰਾਜਿਆਂ ਦੇ ਨਾਮ ਕਰੜੇ ਹੁਕਮ ਜਾਰੀ ਕਰ ਦਿੱਤੇ ਕਿ ਓਹ ਓਧਰ ਗਏ ਸਿੰਘਾਂ ਨੂੰ 
ਜ਼ੰਜੀਰਾਂ ਵਿਚ ਜਕੜ ਕੇ ਲਾਹੋਰ ਪਹੁੰਚਾ ਦੇਣ । ਥੋਹੜੇ ਚਿਰ ਵਿਚ ਹੀ ਗਸ਼ਤੀ ਫੌਜਾਂ ਨੇ 
ਬੇਸ਼ੁਮਾਰ ਸਿੰਘ ਫ਼ੜ ਫੜ ਕੇ ਮਾਰੇ ਅਤੇ ਉਨ੍ਹਾਂ ਦੀਆਂ ਦਾਹੜੀਆਂ ਅਤੇ ਕੋਸ ਜੋਰੀਂ ਕਤਲ 
ਕੀਤੇ । ਇਲਾਕਿਆਂ ਦਿਆਂ ਚੋਧਰੀਆਂ ਅਤੇ ਪਹਾੜੀ ਰਾਜਿਆਂ ਨੇ ਹਜ਼ਾਰਾਂ ਹੀ ਸਿੰਘ 
ਲਾਹੋਰ ਬੰਨ੍ਹ ਪਜੁੰਚਾਏ, ਜਿਥੈ ਓਹ ਰੋਜ ਸੈਂਕੜਿਆਂ ਦੀ ਗਿਣਤੀ ਵਿਚ ਦਿੱਲੀ ਦਰਵਾਜੇ ਦੇ 
ਬਾਹਰ ਘੋੜਾ-ਮੰਡੀ (ਬਜਾਰ ਨਖਾਸ) ਵਿਚ ਸ਼ਹੀਦ-ਰੰਜ ਦੇ ਅਸਥਾਨ ਤੇ ਬੇਸ਼ੁਮਾਰ ਲੋਕਾਂ 
ਦੀਆਂ ਅੱਖਾਂ ਦੇ ਸਾਹਮਣੇ ਕਤਲ ਕੀਤੇ ਜਾਂਦੇ ਸਨ । ਸਿੰਘਾਂ ਦੇ ਸਿਰਾਂ ਨਾਲ ਖੂਹ ਭਰੇ ਜਾਂਦੇ 
ਅਤੇ ਉਨ੍ਹਾਂ ਦੇ ਬੇ-ਸਿਰ ਧੜ ਉਥੇ ਸ਼ਹੀਦ-ਗੰਜ ਵਾਲੀ ਥਾਂ ਤੇ ਦਬਾ ਦਿੱਤੇ ਜਾਂਦੇ । 

ਪੰਜ ਛੇ ਮਹੀਨੇ ਲਗਾਤਾਰ ਉਸ ਵੇਲੇ ਤੱਕ ਇਹ ਹੀ ਹਾਲਤ ਰਹੀ ਜਦ ਤੱਕ ਕਿ 
ਦੀਵਾਨ ਕੌੜਾ ਮੱਲ ਦੀ ਸਿਆਣਪ ਨਾਲ ਅਹਿਮਦ ਸ਼ਾਹ ਦੁੱਰਾਨੀ ਦੇ ਦੂਸਰੇ ਹੱਲੋ ਅਤੇ 
ਸ਼ਾਹ-ਨਿਵਾਜ਼ ਦੇ ਮੁਲੜਾਨ ਪਰ ਕਬਜਾ ਕਰ ਲੈਣ ਵੇਲੇ ਰਾਮ ਰਾਉਣੀ ਦਾ ਘੇਰਾ ਨਾ ਉਠਾ 
ਲਿਆ ਗਿਆ ।” 
ਅਦੀਨਾ ਬੇਗ਼ ਖ਼ਾਨ ਨਾਲ ਸਰਦਾਰ ਜੱਸਾ ਲਿੰਘ ਦੇ ਸਵਾਲ-ਜਵਾਬ 

ਇਕ ਪਾਸੋ ਤਾਂ ਗ਼ਸ਼ਤੀ ਫੌਜਾਂ ਇਲਾਕਿਆਂ ਤੇ ਜੰਗਲਾਂ ਵਿਚ ਸਿੰਘਾਂ ਦਾ ਸ਼ਿਕਾਰ 
ਕਰ ਰਹੀਆਂ ਸਨ ਅਤੇ ਚੋਧਰੀਆਂ ਅਤੇ ਪਹਾੜੀ ਰਾਜਿਆਂ ਦੇ ਫੜ ਫੜ ਕੇ ਭੇਜੇ ਹੋਏ ਸਿੰਘ 
ਲਾਹੋਰ ਕੜਲ ਹੋ ਰਹੇ ਸਨ, ਦੂਸਰੇ ਪਾਸੇ ਮੀਰ ਮੰਨੂੰ ਨੇ ਦੁਆਬੇ ਦੇ ਹਾਕਮ ਅਦੀਨਾ ਬੇਗ਼ 














2112 ੧੧੬੦ 5੧3੧100ਏ੦ ਹ£(8੮10॥205 91 ਸਹ੦]?ਚ 81 311 9੩0੧5 ਜ0ਟ3੧66 6$ 1੧2 $ਮੋਟ ੧੧01 
5₹10ਟ0 010293 10 $08₹₹ 11211 12305 30 ਇਇਨ05 ਦਸਟਏ੯ਏ੧ 192੯ ਭਮਛਗਿ 2੬ 
00010.........416 ਟਹਗਮ੍ਰ੦1ਟ੦ 13੬ ੪018735 93 012 9090 00 60062ਕ1 11੬771 18 300011081705 
ਡ90 ]ਪ॥੩!ਣ5. ਸਜ ।ਗਿਸ੪ 9551੬ 50੧61 010215 ੧੦ 02 1011 78185 ੧੦ 51222 19 $110% 
800 5੮3੧6 1321੧ 121 1635 (੦ 1੩੦7੬. 1052 ੧965 ੧੬ 66੬੯0 8੧6 ਸਹ061₹05 69 
518015 %ਵਦ 0700210 ਹਨ੧% ੮ 4880੮ 313 60600720 3੧ 912 11318 61 $8ਧਮ ਹਰ, 
ਹ0(5ਹਦ 102 12210 2੬੬, 11 51210 07 ਸ੩1111੧0੦5 01 50ਟ81015. 712 ੯੦00 ਇੱ੩10 
0੬੦੩2 ੩੩ 110261%11361 ੮ਦ 61102 $08੬ ਰ6 %੩5 ਹੱਟ€7710%0 (2 €%(81ਏ 002 
08098. 

---$$੬6 ॥(000101901.816 “ਨਹ ਹਾਟ 2 ਕ£, 221. 


ਮੀਰ ਮੰਨੂਹੰ ਦਾ ਜਮਾਨਾ ਆਸ਼ੰਭ 57 
ਖ਼ਾਨ ਅਤੇ ਸਦੀਕ ਬੇਗ਼ ਖਾਨ ਨੂੰ ਸਿੰਘਾਂ ਨੂੰ ਕੁਚਲਨ ਅਤੇ ਰਾਮ ਰਾਉਣੀ ਪਰ ਹੱਲਾ ਕਰਨ 
ਲਈ ਹੁਕਮ ਭੈਜ ਦਿੱਤਾ । 
ਭੇਜ ਕੇ ਮੁਲਾਕਾਤ ਲਈ ਸੱਦਿਆ ਕਿ ਜੋ ਆਓ ਤਾਂ ਦਿੱਲੀ ਗੱਲਾਂ ਹੋਣਗੀਆਂ, ਜੇ ਸਾੜੇ 
ਨਾਲ ਰਲ ਕੇ ਦੇਸ਼ ਦਾਂ ਬੰਦੋਬਸਤ ਕਰੋਂ ਤਾਂ ਚੰਗਾ, ਪਰ ਜੇ ਮੁਲਖ ਚਾਹੋ ਤਾਂ ਭੀ ਲੈ ਲਵੋ, 
ਅਸੀਂ ਲਾਹੋਰੋਂ ਲਿਖਵਾ ਘੱਲਾਂਗੇ ਅਤੇ ਪਾਤਸ਼ਾਹ ਭੀ ਇਸ ਗੱਲੋਂ ਖ਼ੁਸ਼ ਹੋਵੇਗਾ; ਐਵੇਂ 
ਜਵਾਨਾਂ ਦੇ ਨੁਕਸਾਨ, ਰੱਈਯਤ ਦੀ ਵੈਰਾਨੀ ਤੇ ਬੇ-ਆਰਾਮੀ ਵਿਚ ਕੀ ਫਾਇਦਾ ਹੈ? 
ਅਦੀਨਾ ਬੇਗ਼ ਬੜਾ ਚਾਲਾਕ ਅਤੇ ਮਤਲਬੀ ਬੰਦਾ ਸੀ। ਉਸ ਉਪਰ ਕਦੀ ਭੀ ਕਿਸੇ ਨੂੰ 
ਭਰੋਸਾ ਨਹੀਂ ਸੀ ਹੋ ਸਕਦਾ । ਕੋਈ ਵੱਡੀ ਗੱਲ ਨਹੀਂ ਸੀ ਕਿ ਓਹ ਸੂਬੇ ਦੇ ਨਵੇਂ ਹਾਕਮ ਮੀਰ 
ਮੰਨੂੰ ਨੂੰ ਖ਼ੁਸ਼ ਕਰਨ ਲਈ ਜੱਸਾ ਸਿੰਘ ਨੂੰ ਫੜ ਕੇ ਉਸ ਦੇ ਹਵਾਲੇ ਹੀ ਕਰ ਦਿੰਦਾ । ਜੱਸਾ 
ਸਿੰਘ ਨੇ ਉੱਤਰ ਦੇ ਘੱਲਿਆ ਕਿ ਸਾਡੀ ਤੁਹਾਡੀ ਮੁਲਾਕਾਤ ਜੰਗ ਦੇ ਮੈਦਾਨ ਵਿਚ ਹੀ 
ਹੋਵੇਗੀ ਅਤੇ ਉਸ ਵੇਲੇ ਜੋ ਹਥਿਆਰ ਚੱਲਣਗੇ, ਓਹ ਹੀ ਦਿਲੀ ਗੱਲਾਂ ਸਮਝੋ । ਰਲ ਕੇ 
ਬੰਦੋਬਸਤ ਕੀ ਕਰਨਾ ਹੋਇਆ? ਜਿਸ ਨੂੰ ਮਾਲਕ ਮੁਲਕ ਦੇਵੇ, ਉਹ ਹੋਰ ਪਾਸੋਂ ਕਿਵੇਂ 
ਲਵੇ? ਜਿਸ ਦੀ ਕਿਸਮਤ ਵਿਚ ਮੁਲਖ ਰੱਬ ਆਪ ਲਿਖ ਦੇਵੇ, ਓਹ ਹੋਰਨਾਂ ਪਾਸੋਂ ਕਾਗਜ 
ਉੱਤੇ ਕੀ ਲਿਖਾਵੇ? ਜਿਸ ਤੇ ਓਹ ਦੋ ਜਹਾਨਾਂ ਦਾ ਪਾਤਸ਼ਾਹ ਖੁਸ਼ ਹੋਵੇ, ਉਸ ਨੂੰ ਹੋਰ ਕੀ 
ਚਾਹੀਦਾ ਹੈ? ਬਿਨਾਂ ਜਵਾਨਾਂ ਦੇ ਨੁਕਸਾਨ ਤੇ ਬੇ-ਅਰਾਮੀ ਦੇ ਅੱਗੇ ਕਿਸ ਮੁਲਕਗੀਰੀ 
ਕੀਤੀ ਹੈ? ਇਸ ਦੀ ਕੋਈ ਮੁਜਾਇਕਾ ਨਹੀਂ । ਜਦ ਚੰਗੀ ਤਰਾਂ ਮੁਲਕ ਆਪਣੇ ਕਬਜੇ 
ਵਿਚ ਕਰ ਲਵਾਂਰੀ ਤਾਂ ਆਬਾਦ ਭੀ ਚੰਗੀ ਤਰਾਂ ਕਰ ਲਵਾਂਗੇ । ਜਦ ਅਸੀਂ ਤਲਵਾਰ ਚੁੱਕੀ 
ਹੈ ਤਾਂ ਤੁਸੀਂ ਭੀ ਸੁਲਾਹ ਦੀਆਂ ਗੱਲਾਂ ਕਰਦੇ ਹੋ, ਜਦ ਅੱਗੇ ਵਧਾਂਗੇ ਤਾਂ ਆਪੇ ਮੁਲਖ 
ਮਾਰ ਲਵਾਂਗੀ । 

ਖ਼ਾਨ ਹੋਰਾਂ ਦੋ ਤਿੰਨ ਵਾਰੀ ਇਸੇ ਤਰਾਂ ਸੁਨੋਹੇ ਭੇਜੇ ਪਰ ਸਰਦਾਰ ਜੱਸਾ ਜਿੰਘ ਦਾ 
ਇਕੋ ਉੱਤਰ ਕਿ--- 
ਰਾਜ ਕਰੇਗਾ ਖਾਲਸਾ ਆਕੀ ਰਹੋ ਨ ਕੋਇ 
ਖ੍ਰਾਰ ਹੋਇ ਸ਼ਭ /ਮਿਲੋਂਗੇ ਬਲੇ ਸ਼ਰਨ ਜੋ ਹੋਇ / 
ਅਦੀਨਾ ਬੇਗ਼ ਖ਼ਾਨ ਨੇ ਲੁਕਵੇਂ ਤੋਰ ਤੇ ਹੋਰ ਸਰਦਾਰਾਂ ਨੂੰ ਭੀ ਇਹੋ ਗੱਲ ਅਖਵਾ 
ਘੱਲੀ, ਜਿਨ੍ਹਾਂ ਵਿਚੋਂ ਕੁਝ ਕੁ ਏਸ ਦੀਆਂ ਗੱਲਾਂ ਵਿਚ ਆ ਗਏ ਅਤੇ ਸਰਦਾਰ ਜੱਸਾ ਸਿੰਘ 
ਈਚੋਗਿੱਲੀਆ, ਜੋ ਪਿੱਛੋਂ ਰਾਮਗੜ੍ਹੀਆ ਕਰਕੇ ਪਰਸਿੱਧ ਹੋਇਆ, ਆਪਣੇ ਤਿੰਨ ਭਰਾਵਾਂ 
ਪਾਸ ਜਾ ਨੋਕਰ ਹੋਇਆ । ਇਨ੍ਹਾਂ ਵਿਚੋਂ ਕੇਵਲ ਸਾਰਿਆਂ ਨਾਲੋਂ ਛੋਟੇ ਪੰਜਵੇਂ ਭਰਾ ਸਰਦਾਰ 
ਤਾਰਾ ਸਿੰਘ ਨੇ ਖਾਲਸਾ ਦਲ ਨੂੰ ਛੱਡ ਕੇ ਅਦੀਨਾ ਬੇਠ਼ ਦੀ ਨੋਕਰੀ ਪਰਵਾਣ ਨਾ ਕੀਤੀ । 
[ਜੱਸਾ ਸਿੰਘ ਬਿਨੋਦ] 








ਆਨਿਆਗਇ ਨੌਵਾਂ 
ਸਰਦਾਰ ਸੱਸ਼ਾ ਸਿੰਘ ਦਾ ਮਹਾਰਾਜਾ ਕੌੜਾ ਮੱਲ ਦੰ 
ਸਹਾ/ਏਤਾ ਲਈਂ ਮੁਲਤਾਨ 








ਰਾਮ ਰਾਉਣੀ ਦਾ ਘੇਰਾ (ਅਕਤੂਬਰ 1748) 

ਜਦ ਅਦੀਨਾ ਬੇਗ਼ ਝਾਨ ਦੀ ਗੱਲ ਬਾਤ ਸਿਰੇ ਨਾ ਚੜ੍ਹ ਸਕੀ ਤਾਂ ਅਦੀਨਾ ਬੇਗ਼ 
ਖ਼ਾਨ ਅਤੇ ਸਦੀਕ ਬੇਗ ਖ਼ਾਨ ਨੇ ਰਾਮ ਰਾਉਣੀ ਨੂੰ ਘੇਰ ਲੈਣ ਦੀ ਤਿਆਰੀ ਕਰ ਲਈ । 
ਅਲੀ ਖ਼ਾਨ ਜਾਲੰਧਰੀ ਅਤੇ ਪਹਾੜੀ ਰਾਜਿਆਂ ਦੀ ਫ਼ੌਜਾਂ ਨੇ ਮਿਲ ਕੇ ਹੱਲਾ ਕਰ ਦਿੱਤਾ ! 
ਰਾਮ ਰਾਉਂਣੀ ਦੇ ਝੁਰਜਾਂ ਤੇ ਸਿੰਘਾਂ ਦੇ ਨਜ਼ਾਰਿਆਂ ਦੀ ਆਵਾਜ ਸੁਣ ਕੇ ਨੇੜੇ ਤੇੜੇ ਤੋਂ 
ਖਾਲਸੇ ਦੇ ਕੁਝ ਜੱਥੇ ਭੀ ਆ ਪਹੁੰਚੇ ਮਤੇ ਰਾਮਸਰ ਦੀਆਂ ਝਾੜੀਆਂ ਵਿਚ ਮੋਰੀ ਹੋ 
ਸ਼ੈਠੇ । 

ਲਾਹੋਰੀ ਫੌਜ ਪਾਸ ਤੋਪਾਂ ਅਤੇ ਬੇਸ਼ੁਮਾਰ ਫੋਜੀ ਸਮਾਨ ਸੀ। ਉਨ੍ਹਾਂ ਨੇ ਸੁਰੰਗਾਂ ਵਿਚ 
ਬਾਰੂਦ ਭਰ ਕੇ ਰਾਉਣੀ ਨੂੰ ਉੜਾ ਦੇਣ ਦਾ ਇਰਾਦਾ ਕਰ ਲਿਆ । ਪਰ ਸਿੰਘਾਂ ਨੇ ਇਕ 
ਡੂੰਘੀ ਖਾਈ ਪੁੱਟ ਲਈ ਅਤੇ ਇਸ ਵਿਚ ਬੈਠ ਕੇ ਸੁਰੰਗ ਦੀ ਤੋਰ ਰੋਕ ਦਿੱਤੀ । ਪਰ ਅੰਦਰ 
ਖਾਣਾ ਦਾਣਾ ਮੁਕ ਜਾਣ ਪਰ ਸਿੰਘਾਂ ਨੇ ਬਾਹਰ ਨਿਕਲ ਕੋ ਹੱਲਾ ਕਰਨ ਦਾ ਫੈਸਲਾ ਕਰ 
ਲਿਆ। ਇਸ ਗੱਲ ਦਾ ਪਤਾ ਜਦ ਅਦੀਨਾ ਬੇਗ ਖਾਨ ਦੇ ਨਾਲ ਆਏ ਸਿੰਘਾਂ ਅਤੇ 
ਸਰਦਾਰ ਜੱਸਾ ਸਿੰਘ ਈਚੋਗਿੱਲੀਏ ਨੂੰ ਲੱਗਾ, ਜੋ ਬਾਅਦ ਵਿਚ ਰਾਮਗੜ੍ਹੀਆ ਕਰਕੇ 
ਨਾਲ ਆ ਰਲੋ ਅਤੇ ਦੀਵਾਨ ਕੋੜਾ ਮੱਲ ਨੂੰ ਸੁਨੇਹਾ ਘੱਲਿਆ ਕਿ ਉਹ ਘੇਰੇ ਵਿਚ ਫਾਥੇ 
ਸਿੰਘਾਂ ਦੀ ਮਦਦ ਕਰੇ। 

ਇਨ੍ਹਾਂ ਦਿਨਾਂ ਵ਼ਿਚ ਮੀਰ ਮੰਨੂੰ ਨੂੰ ਦੋ ਤਾਫ਼ੀਆਂ ਔਕੜਾਂ ਆ ਪਈਆਂ। ਇਕ ਤਾਂ 
ਇਹ ਕਿ ਦਿੱਲੀ ਦੀ ਮੁਗ਼ਲ-ਸਰਕਾਰ ਦੀ ਸ਼ਹਿ ਅਤੇ ਸਹਾਇਤਾ ਨਾਲ ਲਾਹੌਰ ਦੇ ਪੁਰਾਣੇ 
ਸੂਬੇਦਾਰ ਸ਼ਾਹ-ਨਿਵਾਜ ਖ਼ਾਨ ਨੇ ਮੁਲਤਾਨ ਤੇ ਕਬਜ਼ਾ ਕਰ ਕੇ ਮੰਨੂੰ ਨੂੰ ਉੱਥੋਂ ਬੇਦਖਲ ਕਰ 
ਦਿੱਤਾ ਅਤੇ ਲਾਹੌਰ ਵੱਲ ਵਧਣ ਦੀਆਂ ਤਿਆਰੀਆਂ ਕਰਨ ਲੱਗ ਪਿਆ । ਦੂਸਰੇ, ਅਹਿਮਦ 
ਸ਼ਾਹ ਦੁੱਰਾਨੀ ਦੇ ਹਿੰਦੁਸਤਾਨ ਪਰ ਮੁੜ ਹੱਲਾ ਕਰਨ ਲਈ ਤੂਰ ਪੈਣ ਦੀਆਂ ਖ਼ਬਰਾਂ 











ਸਰਦਾਜ ਜੱਸਾ ਸਿੰਘ ਦਾ ਮਹਾਰਾਜਾ ਕੌੜਾ ਮੱਲ ਦੀ ਸਹਾਇਤਾ ਲਈ ਮੁਲਤਾਨ ਜਾਣਾ 59 





ਨ ਤਲ 
੫ 





60 ਸਰਦਾਰ ਜੱਸਾ ਹੂ 
ਆਉਣ ਲੱਗ ਪਈਆਂ । ਇਹ ਦੋਨੋਂ ਹੀ ਬੜੀਆਂ ਖਤਰਨਾਕ ਔਕੜਾਂ ਸਨ । ਮੀਰ ਮੁੰਨੂੰ ਨੇ 
ਦੀਵਾਨ ਕੋੜਾ ਮੱਲ ਅਤੇ ਦੂਸਰੇ ਅਫ਼ਸਰਾਂ ਨਾਲ ਮਸ਼ਵਰਾ ਕੀਤਾ । ਕੋੜਾ ਮੱਲ ਨੋ ਸਲਾਹ 
ਦਿੱਤੀ ਕਿ ਇਸ ਵੇਲੇ ਇਕੋ ਹੀ ਰਾਹ ਹੈ ਕਿ ਰਾਮ ਰਾਉਣੀ ਦਾ ਘੇਰਾ ਉਠਾ ਲਿਆ ਜਾਏ 
ਅਤੇ ਉੱਥੋਂ ਫੌਜਾਂ ਵਾਪਸ ਬੁਲਾ ਕੇ ਨਵਾਬ ਸਾਹਿਬ (ਮੀਰ ਸੰਨੂੰ) ਆਪ ਤਾਂ ਅਹਿਮਦ ਸ਼ਾਹ 
ਦੁੱਰਾਨੀ ਦੇ ਟਾਕਰੇ ਤੇ ਜਾਣ ਅਤੇ ਮੈਂ ਸ਼ਾਹ-ਨਿਵਾਜ ਦੇ ਵਿਰੁੱਧ ਮੁਲਤਾਨ ਜਾਂਦਾ ਹਾਂ । ਚੰਗਾ 
“ਮੋਕਾ ਦੇਖ ਕੇ ਕੋੜਾ ਮੱਲ ਨੋ ਇਹ ਗੱਲ ਭੀ ਮਨਾ ਲਈ ਕਿ ਸਿੱਖਾਂ ਨੂੰ ਜਾਗੀਰ ਦੇ ਕੇ 
ਆਪਣੇ ਨਾਲ ਰੱਖਿਆ ਜਾਏ ਅਤੇ ਮੀਰ ਮੰਨੂੰ ਪਾਸੋਂ ਪਰਗਣਾ ਪੱਟੀ ਦੇ ਮਾਮਲੇ ਦਾ ਚੋਥਾ 
ਹਿੱਸਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਉਂ` ਜਾਗੀਰ ਲਿਖਵਾ ਦਿੱਤਾ ਅਤੇ ਗੁਰੂ 
ਜ਼ੱਕ ਵਾਲੇ ਬਾਰਾਂ ਪਿੰਡਾਂ ਦਾ ਜਬਤ ਹੈ ਚੁੱਕਾ ਹੋਇਆ ਮਾਮਲਾ ਭੀ ਮੁੜ ਜਾਰੀ ਕਰਵਾ 
ਦਿੱਤਾ । ਇਸ ਤਰ੍ਹਾਂ ਮੱਘਰ 1805 ਬਿ., ਨਵੰਬਰ ਸੰਨ 1748 ਈ., ਨੂੰ ਰਾਮ ਰਾਉਣੀ ਦਾ 
(ਪ੍ਰਾਚੀਨ ਪੰਥ ਪ੍ਰਕਾਸ਼, 401-04, ਖ਼ੁਸ਼ਵਕਤ ਜਾਇ, ਤਾਗੀਮ ਸੈੱਖਾਂ, 76-8; 
ਸੋਹਨ ਲਾਲ, ਉਮਦਾੜ-ਤਵਾਗੀਖ, ਦਫ਼ਤਰ ਪਹਿਲਾ, 129] 
ਦੁੱਰਾਨੀ ਦਾ ਦੂਸਰਾ ਹੱਲਾ (ਨਵੰਬਰ ਸੰਨ 1748 ਈ.) 
ਮੱਘਰ 1805 ਬਿ. ਨਵੰਬਰ ਸੰਨ 1748 ਈ. ਨੂੰ ਅਹਿਮਦ ਸ਼ਾਹ ਦੁੱਰਾਨੀ ਨੇ ਪਿਛਲੇ 
ਮਾਰਚ ਦੀ ਨਮੋਸ਼ੀ ਨੂੰ ਮਿਟਾਉਣ ਲਈ ਮੁੜ ਆ ਹੱਲਾ ਕੀਤਾ । ਮੀਰ ਮੰਨੂੰ ਨੇ ਦਿੱਲਿਉ 
ਸਹਾਇਤਾ ਮੰਗ ਭੈਜੀ । ਪਰ ਵਜੀਰ ਸਫ਼ਦਰ ਜੰਗ ਉਸ ਦਾ ਬਹੁਤ ਪੱਖੀ ਨਹੀਂ ਸੀ ਅਤੇ 
ਉਸ ਦੀ ਤਾਕਤ ਨੂੰ ਘਟਾਉਣ ਦੇ ਹੱਕ ਵਿਚ ਸੀ। ਇਸ ਲਈ ਉਥੋਂ ਕੋਈ ਫੌਜ ਨਾ ਪੁੱਜੀ । 
ਮੀਰ ਮੰਨੂੰ ਦੀ ਆਪਣੀ ਫੌਜ ਦੁੱਰਾਨੀ ਦਾ ਟਾਕਰਾ ਨਾਂ ਕਰ ਸਕੀ, ਇਸ ਲਈ ਉਸ ਨੇ 
ਦੁੱਰਾਨੀ ਦੀ ਈਨ ਮੰਨ ਲਈ ਅਤੇ ਬਾਦਸ਼ਾਜ਼ ਮੁਹੰਮਦ ਸ਼ਾਹ ਵੱਲੋਂ ਸੰਨ 1739 ਨੂੰ ਨਾਦਰ 
ਸ਼ਾਹ ਈਰਾਨੀ ਨੂੰ ਦਿੱਤੇ ਗਏ ਚਾਜ਼ ਮਹਾਲ ਸਿਆਲਕੋਟ, ਔਰੰਗਾਬਾਦ, ਗੁਜਰਾਤ ਅਤੇ ` 
ਪਸਰੂਰ ਦਾ ਮੁਆਮਲਾ ਦੇਣਾ ਕਰ ਕੇ ਸੰਧੀ ਕਰ ਲਈ । ਤਾਰੀਖਿ ਅਹਿਮਦਸ਼ਾਹੀ ਵਿਚ 
ਲਿਖਿਆ ਹੋਇਆ ਹੈ ਕਿ ਇਹ ਸੰਧੀ ਦਿੱਲੀ ਦੇ ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਦੀ 
ਮਨਜੂਰੀ ਨਾਲ ਹੋਈ ਸੀ। 
ਮੁਲਤਾਨ ਦੀ ਮੁਹਿੰਮ (ਸਤੱਬਰ-ਅਕਤੂਬਰ, 1749) 
ਦੁੱਰਾਨੀ ਨਾਲ ਛੇੜੀ ਹੀ ਸੁਲਾਹ-ਸੰਧੀ ਹੋ ਜਾਣ ਨਾਲ ਮੁਲਤਾਨ ਦੀ ਮੁਹਿੰਮ ਚੜ੍ਹਣ 
ਵਿਚ ਢਿੱਲ ਧੈਂਦੀ ਗਈ । ਇਸ ਸਮੇਂ ਵਿਚ ਸ਼ਾਹ-ਨਿਵਾਜ਼ ਖ਼ਾਨ ਦੀ ਪੋਜੀਸ਼ਨ ਕਾਫ਼ੀ ਪੱਕੀ 
ਹੋ ਗਈ ਸੀ। ਇਸ ਦੇ ਦੋ ਕਾਰਣ ਸਨ। ਇਕ ਤਾਂ 'ਉਹ ਦਿੱਲੀ ਦੀ ਹਮਾਇਤ ਨਾਲ 
ਮੁਲਤਾਨ ਆਇਆ ਸੀ। ਦੂਸਰੇ ਉਹ ਆਪ ਇਥੈ ਹਾਕਮ ਰਹਿ ਚੁੱਕਾ ਸੀ। ਇਸ ਵੇਲੇ 
ਮੀਰ ਮੰਨੂੰ ਨੂੰ ਦੀਵਾਨ ਕੋੜਾ ਮੱਲ ਸੰਬੰਧੀ ਕੁਝ ਸ਼ੱਕ ਪਾ ਦਿੱਤੋ ਗਏ ਜਿਸ ਕਰਕੇ ਉੱਸ ਨੇ 


ਜਰਦਾਰ ਜੱਸਾ ਸਿੰਘ ਦਾ ਮਹਾਰਾਜ' ਕੈੜਾ ਮੱਲ ਦੀ ਸਲਇਤਾ ਲਈ ਮੁਲਤਾਨ ਜਾਣਾ 61 
ਇਨ੍ਹਾਂ ਨੂੰ ਬੰਦੀ ਖਾਨੇ ਵਿਚ ਪਾ ਦਿੱਤਾ । ਇਨ੍ਹਾਂ ਦੇ ਨਾਲ ਹੀ ਮਿਰਜਾ ਅਸਮਤ ਖਾਨ ਭੀ 
ਸੀ। ਪਰ ਚੁੰਕਿ ਕੁਝ ਭੀ ਉਨ੍ਹਾਂ ਦੇ ਵਿਰੁੱਧ ਸਾਬਤ ਨਾ ਹੋਇਆ, ਇਸ ਲਈ ਇਨ੍ਹਾਂ ਨੂੰ 
ਬਹੁਤ ਛੋਤੀ ਛਡ ਦਿੱਤਾ ਰਿਆ ਅਤੇ ਬਹੁਤ ਕੁਝ ਤੋਹਫੈ ਭੇਜ ਕੇ ਪਿਛਲੀ ਗੱਲ ਦਾ 
ਪਰਾਸਚਿਤ ਕੀਤਾ ਅਤੇ ਮੁਲਤਾਨ ਦੀ ਮੁਹਿੰਮ ਦੀ ਅਗਵਾਈ ਇਨ੍ਹਾਂ ਨੂੰ ਦੈ ਕੇ ਤਾਕੀਦ 
ਕੀਤੀ ਕਿ ਇਸ ਨੂੰ ਛੇਤੀ ਸਿਰੇ ਚਾੜ੍ਹ ਕੇ ਲਾਹੋਰ ਨੂੰ ਮੁੜ ਆਵੇ । 

ਕੋੜਾ ਮੱਲ ਪਾਸ ਇਤਨੀ ਜਿਆਦਾ ਅਤੇ ਭਰੋਸੇ ਯੋਗ ਫੋਜ ਨਹੀ ਸੀ ਕਿ ਦੱਬ ਚਾੜ੍ਹ 
ਕੋ ਮੁਲਤਾਨ ਪਰ ਕਬਜਾ ਕਰ ਸਕਦਾ । ਦੂਸਰੇ ਪਾਸੇ ਦੱਖਣ-ਲਹਿੰਦੇ ਦੇ ਬਲੋਚ, 
ਖ਼ਾਨ ਦੀ ਮਦਦ ਪਰ ਪੁੱਜ ਗਏ ਹੋਏ ਸਨ । ਉਨ੍ਹਾਂ ਦੀਆਂ ਮਿਲਵੀਆਂ ਫ਼ੌਜਾਂ ਨੇ ਕੋੜਾ ਮੱਲ 
ਦਾ ਅੱਗਾ ਆ ਰੋਕਿਆ । ਦੋਹਾਂ ਪਾਸਿਆਂ ਤੋਂ ਛੋਟੀਆਂ ਛੋਟੀਆਂ ਲੜਾਈਆਂ ਅਤੇ ਝੜਫਾਂ 
ਹੋਣ ਲੱਗ ਪਈਆਂ ਪਰ ਡਟਵੀਂ ਗਹਿ-ਗੱਚ ਲੜਾਈ ਕੋਈ ਨਾ ਹੋਈ ਅਤੇ ਵੈਸਲਾ ਕੋਈ 
ਨਾ ਹੋਇਆ । ਇਸ ਨਾਲ ਮੀਰ ਸੰਨੂੰ ਕਾਹਲਾ ਪੈ ਗਿਆ, ਪਰ ਫੌਜ ਦੀ ਘਾਟ ਦੇ ਕਾਰਣ 
ਕੋੜਾ ਮੱਲ ਭੀ ਮਜਬੂਰ ਸੀ । ਕੀ ਕਰਦਾ? 

ਇਸ ਵੇਲੇ ਦੀਵਾਨ ਕੋੜਾ ਮੱਲ ਦੈ ਦੀਵਾਨ ਨੌਨੀਤ ਰਾਇ ਨੇ ਸਲਾਹ ਦਿੱਤੀ ਕਿ 
ਤੁਸੀਂ ਸਿੰਘਾਂ ਪਾਸੋਂ ਸਹਾਇਤਾ ਲਵੋ । ਤੁਸੀਂ ਭੀ ਗੁਰੂ ਦੇ ਸਿੱਖ ਹੋ ਅਤੇ ਵੇਲੇ ਕੁਵੇਲੋ ਉਨ੍ਹਾਂ 
ਦੀ ਸਰਦੀ ਬਣਦੀ ਸਹਾਇਤਾ ਕਰਦੇ ਰਹੈ ਹੋ। ਇਸ ਲਈ ਉਹ ਭੀ ਜਜ਼ੂਰ ਤੁਹਾਡੀ 
ਸਹਾਇਤਾ ਕਰਨਗੇ । ਸੈ ਜਦ ਦੀਵਾਨ ਕੋੜਾ ਮੱਲ ਦੇ ਮੋਹਤਬਰ ਅੰਮ੍ਰਿਤਸਰ ਖਾਲਸੇ ਪਾਸ 
ਪੁੱਜੇ ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਗੁਰੂ ਕਾਂ ਸਿੱਖ ਅਤੇ ਸਿੰਘਾਂ ਦਾ ਹਮਾਇਤੀ ਹੋਣ ਕਰਕੇ 
ਸਹਾਇਤਾ ਦੇਣੀ ਪਰਵਾਣ ਕਰ ਲਈ ਅਤੇ ਦਸ ਹਜਾਰ ਸਿੰਘਾਂ ਨੇ ਸਰਦਾਰ ਜੱਸਾ ਸਿੰਘ 
ਆਹਲੂਵਾਲੀਏ ਦੀ ਜੱਬੇਦਾਰੀ ਹੇਠ ਤਿਆਰੇ ਗਜਾ ਦਿੱਤੇ । ਅੱਠ ਆਨੇ ਰੋਜ ਪਿਆਦਾ, 
. ਇਕ ਰੁਪਇਆ ਘੋੜ-ਚੜ੍ਹਾ ਅਤੇ ਪੰਜ ਰੁਪਏ ਰੋਜ ਸਰਦਾਰ ਦੇ ਹਿਸਾਬ ਖਰਚ ਪੱਠੇ ਲਈ 
ਮੁਕੱਰਰ ਹੋਏ ਅਤੇ ਦੋ ਮਹੀਨੇ ਦੂਾ ਖਰਝ ਪੈਸਗੀ ਦਿੱਤਾ! ਨਾਲ ਹੀ ਉਂਸ ਸਮੇਂ ਦੇ ਰਵਾਜ 
ਅਨੁਸਾਰ ਇਹ ਫੈਸਲਾ ਹੋਇਆ ਕਿ ਮੁਹਿੰਮ ਵਿਚ ਜੋ ਲੁੱਟ ਜਿਸ ਦੇ ਹੱਥ ਆਵੇਗੀ ਉਸੇ 
ਦੀ ਹੋਵੈਗੀੰ। 

ਸਰਦਾਰ ਜੱਸਾ ਸਿੰਘ ਈਚੋਗਿੱਲੀਏ (ਰਾਮਗੜ੍ਹੀਏ) ਨੂੰ, ਜੋ ਉਸ ਵੇਲੇ ਬੀਮਾਰ ਸੀ, 
ਰਾਮ ਰਾਉਣੀ ਦੀ ਰਾਖੀ ਲਈ ਛੱਡ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਖਾਲਸਾ 
ਦਲ ਨਾਲ ਮੁਲਤਾਨ ਨੂੰ ਚਾਲੇ ਪਾਏ ਅਤੇ ਰਵਾਂ ਰਵੀਂ ਚਿਨਿਓਟ ਜਾ ਪੁੱਜਾ । ਕੋੜਾ ਮੱਲ 
ਖ਼ਾਲਸਾ ਦਲ ਨੂੰ ਲੈਣ ਲਈ ਅੱਗੇ ਆ ਮਿਲਿਆ, ਅਤੇ ਨਕਦੀ ਤੇ ਮੇਜਬਾਨੀ ਦੀਆਂ ਚੀਜਾਂ 
ਨਜਰ ਕੀਤੀਆਂ । ਅੱਗੇ ਇਕ ਪੜਾਓ ਹੋਰ ਕਰ ਕੈ ਉੱਚ ਡੇਰਾ ਕੀੜਾ । ਇਥੋਂ ਦੇ ਅਹੋੜਿਆਂ 
ਅਤੇ ਖੱਤੀਆਂ ਪਾਸੋਂ ਕੋੜਾ ਮੱਲ ਨੋ ਇਕ ਲੱਖ ਰੁਪੱਈਆ ਲਿਆ ਅਤੇ ਅੱਗੇ ਨੂੰ ਤੁਰੇ । 








62 ਸਰਦਾ ਜੱਸਾ ਸਿੰਘ ਆਜਲੂਵਾਲੀਆਂ 

ਦੀਵਾਨ ਕੋੜਾ ਮੱਲ ਇਸ ਸਫ਼ਰ ਵਿਚ ਹਰ ਰੋਜ ਕੜਾਹ ਪ੍ਰਸਾਦ ਦੇ ਬਾਟੇ ਲੈ ਕੇ 
ਖ਼ਾਲਸੇ ਦੇ ਦੀਵਾਨ ਵਿਚ ਹਾਜਰ ਹੁੰਦਾ ਅਤੇ ਗੁਰਸਿੱਖਾਂ ਵਾਂੜਹ ਰਹਿਰਾਸ ਅਤੇ ਅਰਦਾਸ 
ਸੁਣਦਾ । ਹੁੱਕਾ ਮੁਆਫ਼ ਕਰਵਾਉਣ ਲਈ ਨਿਹੰਗ ਸਿੰਘਾਂ ਨੇ ਕੋੜਾ ਮੱਲ ਨੂੰ ਪੰਜ ਰੁਪਏ ਰੋਜ 
ਤਨਖ਼ਾਹ ਲਗਾ ਦਿੱਤੀ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਕਹਿਣ ਪਰ ਦੀਵਾਨ ਨੇ 
ਨਨਕਾਣਾ ਸਾਹਿਬ ਦਾ ਬਾਲ ਲੀਲ੍ਹਾ ਗੁਰਦਵਾਰਾ ਬਣਾ ਦੇਣਾ ਪਰਵਾਨ ਕਰ ਲਿਆ । 
ਕੋੜਾ ਮੱਲ ਨਿਹੰਗ ਸਿੰਘਾਂ ਨੂੰ ਹਰ ਰੋਜ ਮਿੱਠੀਆਂ ਸਰਦਾਈਆਂ ਦੇ ਖ਼ੂਬ ਗਹਿਰੇ ਗੱਫੇ 
ਛਕਾਉਂਦਾ ਅਤੇ ਸਿੰਘ ਜੀ ਪ੍ਰਸੰਨ ਹੋ ਕੇ ਉਸ ਨੂੰ “ਮਿੱਠਾ ਸੱਲ” ਦੇ ਨਾਮ ਨਾਲ 
ਬੁਲਾਉਂਦੇ । 
ਸ਼ਾਹ-ਨਿਵਾਜ਼ ਖ਼ਨ ਨਾਲ ਲੜਾਈ ਅਤੇ ਮੁਲਤਾਨ ਪਰ ਕਬਜ਼ਾ 
ਪਿੰਡਾਂ ਪਾਸ ਲੜਾਈ ਸ਼ੁਰੂ ਹੋ ਪਈ । ਇਸ ਵੇਲੇ ਜਾਹਦ ਖ਼ਾਨ ਅਤੇ ਉਸ ਦਾ ਪੁੱਤਰ ਸ਼ੁਜਾਹ 
ਖ਼ਾਨ ਨੇ ਬੜੀ ਦਲੇਰੀ ਅਤੇ ਬਹਾਦੂਰੀ ਨਾਲ ਅੱਗੇ ਵੱਧ ਕੇ ਹੱਲਾ ਕੀਤਾ ਅਤੇ ਕੋੜਾ ਮੱਲ 
ਦੀ ਖ਼ਾਸ ਫ਼ੌਜ ਨੂੰ ਧੱਕ ਕੇ ਪਿੱਛੇ ਹਟਾ ਦਿੱਤਾ । ਇਸ ਨੂੰ ਅੱਗੇ ਵਧਦਾ ਦੇਖ ਕੇ ਦੀਵਾਨ ਘੋੜਾ 
ਛੇੜ ਕੇ ਜੱਸਾ ਸਿੰਘ ਪਾਸ ਪੁੱਜਾ ਅਤੇ ਕਿਹਾ ਕਿ ਸਾਹ-ਨਿਵਾਜ ਸਾਡੇ ਉੱਤੇ ਚੜ੍ਹੀ ਆ ਰਿਹਾ 
ਹੈ, ਹੁਣ ਖ਼ਾਲਸਾ ਜੀ ਦਾ ਵੇਲਾ ਹੈ। ਇਸ ਵੇਲੇ ਜਦ ਕਿ ਲੜਾਈ ਗਹਿ-ਗੱਚ ਹੋ ਰਹੀ 
ਸੀ, ਅਦੀਨਾ ਬੇਗ਼ ਖ਼ਾਨ ਦੇ ਸਿਪਾਹੀ ਵੈਰੀ ਨਾਲ ਰਲਦੇ ਨਜਜ਼ ਪਏ । ਇਹ ਦੇਖ ਕੇ ਇਕ 
ਪਾਸਿਉਂ” ਸਰਦਾਰ ਜੱਸਾ ਜਿੰਘ ਆਹਲੂਵਾਲੀਏ ਅਤੇ ਦੂਸਰੇ ਪਾਸਿਉਂ ਸਰਦਾਰ ਸੁੱਖਾ 
ਸਿੰਘ ਮਾੜੀ-ਕੰਥੋ ਵਾਲਿਆਂ ਨੇ ਜੋਰ ਦਾ ਹੱਲਾ ਬੋਲ ਦਿੱਤਾ । ਹੁਣ ਸ਼ਰ-ਨਿਵਾਜ ਆਪਣੀ 
ਥਿੜਕ ਕਹੀ ਫੋਜ ਨੂੰ ਹੋਮਲਾ ਦੇਣ ਲਈ ਝੁੰਜਲਾ ਕੇ ਅੱਗੇ ਵਧਿਆ ਅਤੇ ਸਿੱਧਾ ਕੋੜਾ ਮੱਲ 
ਵੱਲ ਨੂੰ ਆਇਆ । ਇਸ ਵੇਲੇ ਖੁਆਜਾ ਸ਼ਾਹ ਨਾਮੀ ਸ਼ਾਹ-ਨਿਵਾਜ ਖ਼ਾਨ ਦੇ ਨੋਕਰ ਦੀ 
ਫ਼ੌਜ ਕੋੜਾ ਮੱਲ ਦੀ ਫੋਜ ਦਾ ਸਖ਼ਤ ਨੁਕਸਾਨ ਕਰ ਰਹੀ ਸੀ ਅਤੇ ਉਨ੍ਹਾਂ ਦਾ ਪਾਸਾ ਭਾਰਾ 
ਸੀ ਅਤੇ ਫਤਿਹ ਸ਼ਾਹ-ਨਿਵਾਜ਼ ਦੀ ਹੁੰਦੀ ਦਿਸ ਰਹੀ ਸੀ । ਖੁਆਜਾਂ ਸ਼ਾਹ ਪੰਦਰਾਂ ਕੁ 
ਸਵਾਰਾਂ ਨਾਲ ਇਕ ਪਾਸੇ ਖਲੋਤਾ ਸੀ। ਉਸ ਨੇ ਫ਼ਤਹਿ ਦੀ ਨਜਰ ਸ਼ਾਹ-ਨਿਵਾਜ ਖ਼ਾਨ 
ਅੱਗੇ ਆ ਰੱਧੀ ਅਤੇ ਅਰਜ ਕੀਤੀ ਕਿ ਹੁਣ ਦੇਰ ਕਿਸ ਗੱਲ ਦੀ ਹੈ, ਮੈਂ ਹੁਣੇ ਹੀ ਇਸ 
ਕਾਫ਼ਰ ਨੂੰ ਬੰਨ੍ਹ ਕੇ ਲਿਆਂ ਹਾਜਰ ਕਰਦਾ ਹਾਂ । ਪਰ ਕਰਤਾਰ ਨੂੰ ਕੁਝ ਹੋਰ ਮਨਜੂਰ ਸੀ। 
ਜਦ ਖੁਆਜਾ ਸ਼ਾਹ ਨੇ ਕੋੜਾ ਮੱਲ ਵੱਲ ਨੂੰ ਵਧ ਕੇ ਲਲਕਾਰਿਆ ਤਾਂ ਉਧਰੋਂ ਖ਼ਾਲਸੇ ਨੇ 
ਬੰਦੂਕਾਂ ਸ਼ਾਹ-ਨਿਵਾਜ ਵੱਲ ਨੂੰ ਸਿੱਧੀਆਂ ਕਰ ਦਿੱਤੀਆਂ । ਉਹ ਬਚਾਓ ਲਈ ਮੁੜਨ ਹੀ 
ਲੱਗਾ ਸੀ ਕਿ ਇਕ ਗੋਲੀ ਊਂਸ ਨੂੰ ਜਾ ਲੱਰਰੀ ਅਤੇ ਉਹ ਲੁੜਕ ਪਿਆਂ । ਇਸ ਵੇਲੇ ਭੀਮ 
ਸਿੰਘ ਨਾਮੀ ਇਕ ਸਿੰਘ ਨੇ ਉਸਦੇ ਡਿੱਗਦੇ ਸਾਰ ਹੀ ਤਲਵਾਰ ਨਾਲ ਸ਼ਾਹ-ਨਿਵਾਜ ਖਾਨ 
ਦਾ ਸਿਰ ਜਾ ਕੱਟਿਆ । ਇਸ ਬਹਾਦੁਰੀ ਲਈ ਭੀਮ ਸਿੰਘ ਨੂੰ ਕੜਿਆਂ ਦੀ ਜੋੜੀ, ਸ਼ਸਤ੍ਰ 
ਬਸਤ੍ਰ, ਸੰਜੋਇ ਅਤੇ ਇਕ ਚੰਗਾ ਘੋੜਾ ਇਨਾਮ ਮਿਲਿਆ । 














ਸਰਦਾਰ ਜੱਸ਼ਾ ਸਿੰਘ ਦਾ ਮਹਾਰਾਜਾ ਕੋੜਾ ਮੱਲ ਦੀ ਸਹਾਇਤਾ ਲਈ ਮੁਲਤਾਨ ਜਾਣਾ 63 
ਸ਼ਾਹ-ਨਿਵਾਜ ਖ਼ਾਨ ਦੇ ਮਰਦੇ ਸਾਰ ਉਸ ਦੀ ਫ਼ੌਜ ਅਤੇ ਉਸ ਦੇ ਹਮਾਇਤੀ ਭੱਜ 
ਨਿਕਲੇ ਅਤੇ ਸਿੰਘਾਂ ਨੇ ਉਨ੍ਹਾਂ ਦਾ ਪਿੱਛਾ ਕਰ ਕੇ ਉਨ੍ਹਾਂ ਦੇ ਬਹੁਤ ਸਾਰੇ ਡੇਰੇ, ਅਸਬਾਬ ! 
ਅਤੇ ਘੈੜੇ ਕਾਬੂ ਕਰ ਲਏ । ਕੌੜਾ ਮੱਲ ਦੇ ਸਾਥੀ ਸਰਦਾਰਾਂ ਵਿਚੋਂ ਅਬਦੁਲ ਅਜ਼ੀਜ ਖ਼ਾਨ 
ਅਤੇ ਮਿਰਜਾ ਅਸਮਤ ਬੇਗ਼ ਖ਼ਾਨ ਮਾਰੇ ਗਏ। 
ਸਾਹ ਲੈ ਕੇ ਕਹਿਣ ਲੱਗਾ ਕਿ ਸ਼ੁਕਰ ਹੈ ਮੇਰਾ ਦੁਸ਼ਮਨ ਦੂਰ ਹੋਇਆ । ਪਰ ਸ਼ਾਹ-ਨਿਵਾਜ਼ 
ਖ਼ਾਨ ਦੀ ਮੋਤ ਅਤੇ ਫ਼ੌਜ ਨੂੰ ਹਾਰ ਦਾ ਹਾਲ ਸੁਣ ਕੇ ਉਸ ਦਾ ਦਿਲ ਟੁੱਟ ਗਿਆਂ ਅਤੇ 
ਪੀਠਾ ਹੋਇਆ ਹੀਰਾ ਖਾ ਕੇ ਤੀਸਫੇ ਦਿਨ ਮਰ ਗਿਆ। ਕਈ ਕਹਿੰਦੇ ਹਨ ਕਿ ਜਾਹਦ 
ਖ਼ਾਨ ਪਹਿਲੇ ਹੀ ਬੀਮਾਰ ਸੀ, ਹਾਰ ਦੀ ਸੱਟ ਨੂੰ ਸਹਿ ਨਾ ਸਕਿਆ ਅਤੇ ਦਮ ਤੋੜ 
ਗਿਆ। 
ਲੜਾਈ ਬੰਦ ਹੋਣ ਪਰ ਦੀਵਾਨ ਕੌੜਾ ਮੱਲ ਨੇ ਸ਼ਾਹ-ਨਿਵਾਜ ਖ਼ਾਨ ਦੀ ਲੋਥ ਦੀ 
ਤਲਾਸ਼ ਕਰਵਾਈ ਅਤੇ ਉਸ ਦੀ ਹੈਸੀਅਤ ਦੇ ਮੁਤਾਬਿਕ ਅਮੀਰਾਨਾ ਢੰਗ ਨਾਲ ਕਫ਼ਨ 
ਆਦਿ ਦਾ ਪ੍ਰਬੰਧ ਕਰ ਕੇ ਸ਼ੱਮਸ ਤਬਰੇਜ ਦੇ ਮਕਬਰੇ ਦੇ ਇਹਾਤੇ ਵਿਚ ਦਫ਼ਨਾਇਆ । 
ਇਸ ਤੋਂ ਬਾਅਦ ਦੀਵਾਨ ਕੋੜਾ ਮੱਲ ਮੁਲਤਾਨ ਸ਼ਹਿਰ ਵਿਚ ਦਾਖ਼ਲ ਹੋਇਆ ਅਤੇ 





ਮੁਲਤਾਨ ਦੀ ਫ਼ਤਿਹ ਪਿੱਛੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਖਾਲਸਾ 
ਦਲ ਛੇਤੀ ਹੀ ਜੰਗਲ ਨੂੰ ਮੁੜ ਪਏ ਅਤੇ ਦੀਵਾਨ ਕੋੜਾ ਮੱਲ ਮੁਲਤਾਨ ਦਾ ਬੰਦੋਬਸਤ 
ਠੀਕ ਠਾਕ ਕਰ ਕੈ ਲਾਹੋਰ ਨੂੰ ਮੁੜ ਆਇਆ ਅਤੇ ਆਪਣੀ ਜਗਾ ਜਾਹਦ ਖ਼ਾਨ ਦੇ ਪੁੱਤਰ 
ਸ਼ਾਕਿਰ ਖ਼ਾਨ ਨੂੰ, ਜੋ ਪਹਿਲਾਂ ਤੋਂ ਹੀ ਆਪਣੇ ਪਿਤਾ ਨਾਲ ਨਾਚਾਕੀ ਦੇ ਕਾਰਣ ਉਸ ਪਾਸ 
ਲਾਹੋਰ ਰਿਹਾ ਕਰਦਾ ਸੀ, ਆਪਣਾ ਨਾਇਬ ਮੁਕੱਰਰ ਕਰ ਆਇਆ । ਮੀਰ ਮੰਨੂੰ ਨੇ 
ਫ਼ਤਹਿ ਦੀ ਖ਼ੁਸ਼ੀ ਅਤੇ ਉਸ ਦੀ ਬਹਾਦੁਰੀ ਦੀ ਕਦਰ ਕਰ ਕੋ ਉਸ ਨੂੰ “ਮਹਾਰਾਜਾ 
ਮੁਕੱਰਰ ਕਰ ਦਿੱਤਾ। ਖਾਨਦਾਨੀ ਰਿਵਾਇਤ ਅਨੁਸਾਰ ਇਸੇ ਵੇਲੇ ਹੀ ਆਪ ਦਾ ਨਾਮ 
ਲਾਹੋਰ ਦੇ ਦਿੱਲੀ ਦਰਵਾਜੇ ਪਰ ਲਿਖਿਆ ਗਿਆ ਹੋਣਾ ਏ। 
ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ 

ਇਸ ਫਤਹਿ ਦੀ ਖੁਸ਼ੀ ਵਿਚ ਕੋੜਾ ਮੱਲ ਨੇ ਗਿਆਰਾਂ ਹਜਾਰ ਰੁਪਇਆ ਅੰਮ੍ਰਿਤਸਰ 
ਸ੍ਰੀ ਦਰਬਾਰ ਸਾਹਿਬ ਅਤੇ ਸਰੋਂਵਰ ਦੀ ਸੇਵਾ ਲਈ ਭੇਟ ਕੀਤਾ । ਚੂੰਕਿ ਯਾਹੀਆ ਖ਼ਾਨ ਦੇ 
ਜਮਾਨੇ ਵਿਚ ਲਖਪਤ ਰਾਏ ਨੇ ਸਰੋਵਰ ਨੂੰ ਮਿੱਟੀ ਨਾਲ ਭਰਵਾ ਦਿੱਤਾ ਸੀ, ਇਸ ਲਈ 
ਇਸ ਰੁਪਏ ਨਾਲ ਸਰੋਵਰ ਦੀ ਮਿੱਟੀ ਕਢਵਾ ਕੇ ਸਾਫ਼ ਕਰਵਾਇਆ ਅਤੇ ਖੂਹਾਂ ਦਾ ਜਲ 





64 ਸਰਦਾਰ ਜੱਸਾ ਸਿੰਘ ਆਜ਼ਲ੍ਹਵਾਲੀਆ 
ਇਸ ਵਿਚ ਪਵਾਇਆ । ਚੂੰਕਿ ਦੀਵਾਲੀ ਸਿਰ ਤੇ ਆ ਰਹੀ ਸੀ ਇਸ ਕੰਮ ਵਿਚ ਸਿੰਘਾਂ 
ਅਤੇ ਸੰਗਤਾਂ ਨੇ ਭੀ ਬੇ ਓੜਕ ਟਹਿਲ ਕੀਤੀ ਅਤੇ ਕਈ ਵਰ੍ਹਿਆਂ ਪਿਫ਼ੋਂ ਹੁਣ 1806 
ਬਿਕ੍ਰਮੀ (1749 ਈ.) ਨੂੰ ਦੀਪਮਾਲਾ ਦਾ ਮੇਲਾ ਏਥੇ ਕੀਤਾ । 
ਗੁਰਦੁਆਰਾ ਬਾਲ-ਲੀਲ੍ਹਾ ਨਨਕਾਣਾ ਸਾਹਿਬ ਦੀ ਸੇਵਾ 

ਜਿਵੇਂ ਦੀਵਾਨ ਕੋੜਾ ਮੱਲ ਨੇ ਖਾਲਸੇ ਵੱਲੋਂ ਮਿਲੀ ਸਹਾਇਤਾ ਵੇਲੇ ਸਰਦਾਰ ਜੱਸਾ 
ਸਿੰਘ ਜੀ ਨਾਲ ਪ੍ਰਣ ਕੀਤਾ ਸੀ, ਉਨ੍ਹਾਂ ਤਿੰਨ ਲੱਖ ਰੁਪਇਆ ਖਰਚ ਕਰ ਕੇ ਸ੍ਰੀ ਨਨਕਾਣਾ 
ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦਾ ਬਾਲ-ਲੀਲਾ ਦਾ ਗੁਰਦੁਆਰਾ ਅਤੇ ਉਸ ਦੇ 
ਕੀਤੀ । ਇਸ ਸੇਵਾ ਦੀ ਯਾਦ ਵਿਚ ਗੁਰਦੁਆਰੇ ਦੀ ਅੰਦਰਲੀ ਦੀਵਾਰ ਪਰ ਇਕ 
ਤਸਵੀਰ ਇਸ ਤਰਾਂ ਖਿੱਚੀ ਗਈ ਸੀ ਕਿ ਮਹਾਰਾਜ ਕੋੜਾ ਮੱਲ ਬਹਾਦੁਰ ਹਾਥੀ ਤੇ ਸਵਾਰ 
ਹਨ ਅਤੇ ਪਿਆਦੇ ਅਤੇ ਘੋੜ-ਚੜ੍ਹੀ ਫੌਜ਼ ਨਾਲ ਜਾ ਰਹੀ ਹੈ। ਇਹ ਇਕ ਇਤਿਹਾਸਕ 
ਯਾਦਗਾਰ ਸੀ ਜੋ ਸੰਨ ।908 ਵਿਚ ਜਦ ਕਿ ਪੁਰਾਣੀ ਇਮਾਰਤ ਢਾਈ ਰਈ ਸੀ ਉਸ ਦੇ 
ਨਾਲ ਹੀ ਸਦਾ ਲਈ ਮਿਟ ਗਈ। 

(ਰਾਮਜਸ, ਤਵਾਗੰਖ ਰਿਆਸਤ ਕਪੂਰਥਲਾ, 143-44) 

ਇਸ ਵੇਲੇ ਸਿੰਘਾਂ ਪਰ ਸਖ਼ਤੀ ਜਰਾ ਮੱਠੀ ਪੈ ਗਈ ਅਤੇ ਉਨ੍ਹਾਂ ਨੂੰ ਕਈ ਚਿਰ ਪਿੱਛੋਂ 
ਜ਼ਰਾ ਕੁ ਸੁੱਖ ਸ਼ਾਂਤੀ ਮਿਲੀ । ਇਨ੍ਹੀਂ ਦਿਨੀਂ ਸਿੰਘ ਚੰਗੇ ਵਧਣ ਫੁੱਲਣ ਲੱਗੇ ਅਤੇ ਸ਼ਾਇਦ 
ਹੀ ਕੋਈ ਅਜਿਹਾ ਪਿੰਡ ਹੋਂਵੇਗਾ ਜਿਥੇ ਦੋ ਚਾਰ ਘਰ ਸਿੰਘਾਂ ਦੇ ਨਾ ਹੋ ਗਏ ਹੋਣ । 
ਹਕੂਮਤ ਨੂੰ ਭੀ ਸਿੰਘਾਂ ਦੇ ਸਾਹਮਣੇ ਝੁਕ ਗਈ ਵੇਖ ਕੇ ਬਹੁਤ ਸਾਰੋ ਲੋਕ ਖੁਲ੍ਹਮ ਖੁਲ੍ਹਾ 
ਅੰਮ੍ਰਿਤ ਛਕ ਕੇ ਸਿੰਘ ਸਜਣ ਲੱਗ ਪਏ । 


ਅਧਿਆਇ ਦਸਵਾਂ 
%ਆ/ਹਮਦ ਸ਼ਾਹ ਦੱਰਾਨੀਂ ਦਾ ਤੰਸਰਾ ਹੱਲਾ 


ਿਨਵਗੀ-ਮਾਰਲ ਸੰਨ 7752) 











ਅਹਿਮਦ ਸ਼ਾਹ ਦੁੱਰਾਨੀ ਨਾਲ ਜੋ ਸੰਧੀ ਦੀ ਸ਼ਰਤ ਸੀ ਕਿ ਚਹਾਰ ਮਹਾਲ ਦਾ ਮਾਲੀਆਂ 
ਹਰ ਸਾਲ ਉਸ ਨੂੰ ਪਹੁੰਚਾ ਦਿੱਤਾ ਜਾਇਆ ਕਰੇਗਾ, ਉਹ ਮੀਰ ਮੰਨੂੰ ਨੇ ਪੂਰੀ ਨਾ ਕੀਤੀ 
ਅਤੇ ਤਿੰਨ ਸਾਲ ਤਕ ਉੱਸ ਨੂੰ ਕੁਝ ਵੀ ਨਾ ਭੇਜਿਆ। ਉਸ ਨੂੰ ਖਿਆਲ ਸੀ ਕਿ ਮੇਰੇ ਪਾਸ 
ਕਾਫੀ ਫੋਜ ਅਤੇ ਸਮਾਨ ਹੈ ਜਿਸ ਨਾਲ ਦੁੱਰਾਨੀ ਦਾ ਸਫਲ ਟਾਕਰਾ ਕੀਤਾ ਜਾ ਸਕੇਗਾ। 
ਪਰ ਇਹ ਉਸ ਦਾ ਭਰਮ ਹੀ ਸੀ । ਜਦ ਜਨਵਰੀ ਸੰਨ 1752 ਨੂੰ ਅਹਿਮਦ ਸ਼ਾਹ ਲਾਹੋਰ 
ਆ ਪੁੱਜਾ ਤਾਂ ਮੰਨੂੰ ਦੀ ਫੋਜ ਉਸ ਦਾ ਟਾਕਰਾ ਨਾ ਕਰ ਸਕੀ ਅਤੇ 6 ਮਾਰਚ ਨੂੰ ਮਹਿਮੂਦ 
ਬੂਟੀ ਪਿੰਡ ਦੇ ਮੈਦਾਨ ਵਿਚ ਹੋਈ ਲੜਾਈ ਵਿਚ ਜਦ ਕੋੜਾ ਮੱਲ ਮਾਰਿਆ ਗਿਆ ਤਾਂ 
ਮੰਨੂਹੰ ਨੇ ਹਥਿਆਰ ਸੁੱਟ ਦਿੱਤੇ ਅਤੇ ਸ਼ਾਹ ਦੀ ਈਂਨ ਮੰਨ ਕੇ ਉਸ ਦਾ ਚਾਕਰ ਬਣ ਗਿਆ। 
ਸੁਲਾਹ-ਨਾਮੇ ਅਨੁਸਾਰ ਲਾਹੋਰ ਅਤੇ ਮੁਲਤਾਨ ਦੇ ਸੂਬੇ ਅਹਿਮਦ ਸ਼ਾਹ ਦੁੱਰਾਨੀ ਦੇ ਰਾਜ 
ਦਾ ਹਿੱਸਾ ਪਰਵਾਨ ਕਰ ਲਏ ਗ਼ਏ ਅਤੇ ਮੀਰ ਮੰਨੂੰ ਨੋ ਸ਼ਾਹ ਵੱਲੋਂ ਇੱਥੇ ਦਾ ਹਾਕਮ ਬਣਨਾ 
ਮੰਨ ਲਿਆ । 
ਸਿੰਘਾਂ ਪਰ ਫੇਰ ਸਖਤੀ---ਸੱਤਵੀਂ ਕਤਲਾਮ (ਮਾਰਚ 1752---ਨਵੰਬਰ ਸੰਨ 1753) 
ਅਹਿਮਦ ਸ਼ਾਹ ਦੁੱਰਾਨੀ ਨਾਲ ਸੁਲਾਹ ਹੋ ਜਾਣ ਪਰ ਬਾਹਰੋਂ ਕੋਈ ਖਤਰਾ ਨਾਂ 
ਚਿਹਾ । ਇਲਾਕੇ ਵਿਚ ਭੀ ਅਮਨ ਅਮਾਨ ਸੀ। ਹੁਣ ਸਿੰਘਾਂ ਨੂੰ ਦਿੱਤੀ ਹੋਈ ਜਾਗੀਰ ਉਸ 
ਦੀਆਂ ਅੱਖੀਆਂ ਵਿਚ ਰੜਕਣ ਲੱਗ ਪਈ । ਇਸ ਦਾ ਕੋਈ ਫਾਇਦਾ ਭੀ ਉਸ ਨੂੰ ਨਹੀਂ 
ਸੀ ਦਿਸਦਾ । ਉਸ ਨੂੰ ਖ਼ਿਆਲ ਸੀ ਕਿ ਜੇ ਉਹ ਉੱਠ ਭੀ ਪੈਣ ਤਾਂ ਫੌਜ ਦੇ ਜੋਰ ਨਾਲ ਉਨ੍ਹਾਂ 
ਨੂੰ ਸੋਖੇ ਅਤੇ ਛੇਤੀ ਹੀ ਦਬਾਇਆ ਜਾ ਸਕੇਗਾ । ਦੀਵਾਨ ਕੋੜਾ ਮੱਲ ਦੇ ਲੜਾਈ ਵਿਚ 
ਮਾਰੇ ਜਾਣ ਕਰਕੇ ਸਿੰਘਾਂ ਦਾ ਹੁਣ ਕੋਈ ਹਿਮਾਇੜੀ ਭੀ ਨਹੀਂ ਸੀ ਰਿਹਾ । ਮੀਰ ਮੰਨੂੰ ਦੇ 
ਦਿਲ ਵਿਚ ਅਗਲੀ ਕਿਰਤ ਭੀ ਜਾਗ ਪਈ ਅਤੇ ਉਸ ਨੇ ਉਨ੍ਹਾਂ ਦੀ ਜਾਗੀਰ ਜ਼ਬਤ ਕਰ 
ਲਈ ਅਤੇ ਸੰਨ 1748 ਦੀਆਂ ਗਰਮੀਆਂ ਵਾਲੇ ਹੁਕਮ ਫੋਰ ਜਾਰੀ ਹੋ ਗਏ ਕਿ ਸਿੰਘ 
ਜਿੱਥੇ ਭੀ ਮਿਲਣ ਫੜ ਕੇ ਲਾਹੋਰ ਭੇਜ ਦਿੱਤੇ ਜਾਣ । ਪਿੰਡਾਂ ਦੇ ਚੋਧਰੀਆਂ ਅਤੇ ਪਹਾੜੀ 


66 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਰਾਜਿਆਂ ਦੇ ਨਾਉ ਇਸ ਪਰਕਾਰ ਦੇ ਬੜੇ ਸਖ਼ਤ ਤਾਕੀਦੀ ਪਰਵਾਨੇ ਭੇਜ ਦਿੱਤੇ ਗਏ ਅਤੇ 
ਉਨ੍ਹਾਂ ਦੀ ਕਤਲਾਮ ਲਈ ਗਸ਼ਤੀ ਫੋਜ ਦੇ ਦਸਤੇ ਹਰ ਪਾਸੇ ਨੂੰ ਫਿਰ ਨਿਕਲੇ । ਪਰ ਹੁਣ 
ਸਿੰਘ ਕਈ ਕਤਲਾਮਾਂ ਵਿਚ ਦੀ ਲੰਘ ਕੇ ਕਾਫ਼ੀ ਹੁਸ਼ਿਆਰ ਹੋ ਜ਼ੁੱਕੇ ਹੋਏ ਸਨ । ਲਾਹੋਰੋਂ 
ਗਸ਼ਤੀ ਫੌਜਾਂ ਦੇ ਤੁਰਨ ਦੀ ਦੇਰ ਸੀ ਕਿ ਸਿੰਘ ਪਿੰਡਾਂ `ਚੋਂ ਨਿਕਲ ਕੇ ਸ਼ਿਵਾਲਕ ਦੀ 
ਪਹਾੜੀ ਜਾ ਚੜ੍ਹੇ। 

ਇਹ ਸਿੰਘਾਂ ਦੀ ਸੱਤਵੀਂ ਕਤਲਾਮ ਸੀ । ਪਹਿਲੀ ਬਾਦਸ਼ਾਹ ਬਹਾਦੁਰ ਸ਼ਾਹ ਦੇ 
ਵੇਲੇ ਸੰਨ 1710 ਤੋਂ 1712 ਤਕ, ਦੂਸਰੀ ਫਰੁਖ਼ਸੀਅਰ ਅਤੇ ਨਵਾਬ ਅਬਦੁਸਮਦ ਖ਼ਾਨ 
ਦੇ ਵੇਲੇ 1715-19 ਤਕ; ਤੀਸਰੀ ਨਵਾਬ ਜ਼ਕਰੀਆ ਖਾਨ ਬਹਾਦੂਰ ਦੇ ਵੇਲੇ 1726-35 
ਤਕ: ਚੋਥੀ ਝੀ ਜਕਰੀਆ ਖ਼ਾਨ ਦੇ ਹੀ ਸਮੇਂ ਸੰਨ 1739 ਤੋਂ 1745 ਤਕ: ਪੰਜਵੀਂ ਯਾਹੀਆ 
- ਖ਼ਾਨ ਦੇ ਵੇਲੇ ਸੰਨ 1745 ਤੋਂ 1746 ਤਕ, ਛੇਵੀਂ ਪਹਿਲੀ ਵਾਰੀ ਮੀਰ ਮੰਨੂੰ ਦੇ ਵੇਲੇ 1748 
ਵਿਚ ਅਤੇ ਸੱਤਵੀਂ ਦੂਜੀ ਵਾਰੀ ਫੇਰ ਮੀਰ ਮੰਨੂੰ ਵੱਲੋਂ ਹੀ ਮਾਰਚ 1752 ਤੋਂ ਨਵੰਬਰ 1753 
ਤਕ ਜਦ ਕਿ ਸਿੰਘਾਂ ਦਾ ਸ਼ਿਕਾਰ ਕਰਦੇ ਕਰਦੇ ਉਸ ਦਾ ਖੁਦ ਮੋਤ ਦੇ ਫਰਿਸ਼ਤੇ ਨੇ ਸ਼ਿਕਾਰ 
ਕਰ ਲਿਆ । 
ਵਧੇਰੇ ਲਪੋਟਵੀਂ ਸੀ । ਪਹਿਲੀਆਂ ਕਤਲਾਮਾਂ ਵਿਚ ਤਾਂ ਉਹੋ ਰਾਨ ਸਿੰਘ ਹੀ ਫੜੇ ਅਤੇ 
ਕਤਲ ਕੀਤੇ ਜਾਂਦੇ ਸਨ ਜੋ ਸਿੱਧੇ ਸਰਕਾਰ ਦੇ ਵਿਰੁੱਧ ਲੜਦੇ ਸਨ ਅਤੇ ਆਪਣੇ ਨਿਸਚੇ 
ਅਨੁਸਾਰ ਦੇਸ ਨੂੰ ਮੁਗਲ ਸਰਕਾਰ ਦੇ ਅਤਿਆਚਾਰਾਂ ਤੋਂ ਬਚਾਉਣ ਲਈ ਉਸ ਦੀ ਥਾਂ 
ਪੰਜਾਬ ਵਿਚ ਲੋਕ-ਰਾਜ ਕਾਇਮ ਕਰਨਾ ਚਾਹੁੰਦੇ ਸਨ । ਪਿੱਛੋਂ ਉਹ ਗੁਰਮੁਖ ਅਤੇ ਚ਼ਕਰੈਲ 
ਸਿੰਘ ਭੀ ਫਕੇ ਜਾਣ ਲੱਗ ਪਏ ਜੋ ਜੰਗਲਾਂ ਬੋਲਿਆਂ ਵਿਚ ਦੁਖੀ ਅਤੇ ਭੁੱਖੇ ਭਾਣੇ ਦਿਨ 
ਕਣੀ ਕਰ ਰਚੇ ਸਿੰਘਾਂ ਦੀ ਖਾਣੇ ਦਾਣੇ ਨਾਲ ਸੇਵਾ ਸਹਾਇਤਾ ਕਰਦੇ ਸਨ। ਯਾਹੀਆ 











_ ਖ਼ਾਨ ਦੇ ਜਮਾਨੇ ਵਿਚ ਗਰੀਬ ਦੁਕਾਨਦਾਰ ਫੀ ਫੜ ਕੇ ਕਤਲ ਕਰ ਦਿੱਤੇ ਗਏ । ਹੁਣ 


ਇਸ ਵੇਲੇ ਮੰਨੂੰ ਦੇ ਹੁਕਮ ਨਾਲ ਕੀਤੀ ਜਾ ਰਹੀ ਕਤਲਾਮ ਵਿਚ ਰਾਨ, ਚਕਰੈਲ, ਬੁੱਢੇ 
ਅਤੇ ਬੱਚੇ ਤਾਂ ਇਕ ਪਾਸੋ ਰਹੇ, ਬੇਦੋਸ਼ ਇਸਤ੍ਰੀਆਂ ਅਤੇ ਦੁੱਧ ਚੁੰਘਦੇ ਬੱਚੇ ਬਾਲ ਭੀ ਨਾ 
ਬਚ ਸਕੇ ਜਿਨ੍ਹਾਂ ਦਾ ਜਿਕਰ ਅੱਜ ਤਕ ਸਿੰਘਾਂ ਦੀ ਅਰਦਾਸ ਦਾ ਹਿੱਸਾ ਬਣਿਆ ਚਲਿਆ 
ਆ ਰਿਹਾ ਹੈ ਅਤੇ ਜਿਨ੍ਹਾਂ ਦੀ ਜਿਉਂਦੀ ਜਾਗਦੀ ਯਾਦਗਾਰ ਲਾਹੋਰ ਦਿੱਲੀ ਦਰਵਾਜੇ ਤੋਂ 
ਬਾਹਰ ਲੰਡੇ ਬਾਜਾਰ ਵਿਚ ਭਾਈ ਤਾਰੂ ਸਿੰਘ ਦੇ ਸ਼ਹੀਦ ਗੱਜ ਦੇ ਨਾਲ ਹੀ 
ਸ਼ਹੀਦ-ਗੰਜ-ਸਿੰਘਣੀਆਂ ਦੇ ਭੋਂਰੇ ਅੱਜ ਤਕ ਮੋਜੂਦ ਹਨ । 
[ਪ੍ਰਾਚੀਨ ਪੰਥ ਪ੍ਰਕਾਸ਼, 330. 433-35. ਪੰਥ ਪ੍ਰਕਾਸ, 708] 
ਮੁਫ਼ਤੀ ਅਲੀ-ਉਂ-ਦੀਨ ਆਪਣੀ ਪੁਸਤਕ “ਇਬਰਤਨਾਮਾ” ਵਿਚ ਲਿਖਦਾ ਹੈ ਕਿ 
ਨਵਾਬ ਮੁਈਨੁਲ-ਮੁਲਕ (ਮੀਰ ਮੰਨੂੰ) ਨੋ ਇਸ ਫਿਰਕੇ ਨੂੰ ਜੜ੍ਹੋਂ ਪੁਟ ਦੇਣ ਲਈਂ ਬੜੇ ਜਤਨ 
ਕੀਤੇ, ਸੈਂਕੜੇ ਹੀ ਸਿੱਖ ਕਤਲ ਕਰ ਦਿੱਤੇ ਅਤੇ ਉਨ੍ਹਾਂ ਦੇ ਸਿਰਾਂ ਨਾਲ ਖੂਹ ਭਰ ਦਿੱਤੇ, ਅਤੇ 


ਅਹਿਮਦ ਸ਼ਾਹ ਦੁੱਰਾਨੀ ਦਾ ਤੀਸਰਾ ਹੱਲਾ 67 
ਸਿੰਘਾ ਵਿਚ ਇਹ ਅਖਾਣ ਮਸ਼ਹੂਰ ਸੀ ਕਿ : 
ਮੀਰ ਮੰਨੂੰ ਅਸਾਡੀ ਦਾਤਗੀ ਅਸੀ ਸੰਨੂੰ ਦੇ ਸ਼ੌਏੋਂ 
ਜਿਉਂ” ਐਉਂ' ਮੰਨੰ ਵਢਦਾ ਆਲੀ ਦੂਣ ਸਵਾਏ ਹੋਏ / 
ਇਹ ਸੀ ਚੜ੍ਹਦੀਆਂ ਕਲਾਂ ਦੀ ਸਪਿਰਿਟ ਜਿਸ ਵਿਚ ਮੰਨੂੰ ਵੱਲੋਂ ਕੀੜੀ ਜਾ ਰਹੀ 
ਕਤਲਾਮ ਦੇ ਵੇਲੇ ਸਿੰਘ ਵਿਚਰ ਰਹੇ ਸਨ । ਉਹ ਮੰਨੂੰ ਵੱਲੋਂ ਹੋ ਰਹੀ ਸਖਤੀ ਨੂੰ ਆਪਣੇ 
ਨਿੱਤ ਦੂਣੇ ਸਵਾਏ ਵਧਦੇ ਜਾਣ ਲਈ ਰੱਬ ਵੱਲੋਂ ਹੀ ਆਈ ਸਮਝਦੇ ਸਨ। ਉਹ ਪੜ੍ਹਦੇ 
ਸਨ ਗੁਰੂ ਦੇ ਇਹ ਵਾਕ ਕਿ : 
ਜੋ ਸ਼ਖ਼ ਦੇਹ ਤ ਤੁਝਹਿ ਅਰਾਧੀ ਦੁਖ ਭੀੰ ਤੁਝੈ ਮਿਆਈ “2 ॥ 
ਜੇ ਭੇਖ ਦਹ ਤ /ਏਤ ਗੰ ਰਾਜਾ ਦੁਖ ਚ ਸੁਖ ਮਨਾਈਂ #3 # 
(ਸੂਨੀਂ ਅਸਟਪਦੀਆ, ਮ. 4) 
ਇਸ ਮਾਨਸਕ ਅਵਸਥਾ ਵਿਚ ਦੂਖ ਸੁਖ ਉਨ੍ਹਾਂ ਲਈ ਬਰਾਬਰ ਸਨ । ਅਸਲ ਵਿਚ 
ਦੁਖ ਸੁਖ ਹਨ ਭੀ ਉੱਜ ਹੀ ਜਿਵੇਂ ਮਨ ਮੰਨ ਲਵੇ । ਪਿਛਲੇ 40-41 ਵਰ੍ਹਿਆਂ ਵਿਚ ਸਿੰਘਾਂ 
ਨੇ ਅਜਿਹੇ ਅਨੇਕਾਂ ਦੁਖੜੇ ਸਹਾਰੇ ਅਤੇ ਕਈ ਕਤਲਾਮਾਂ ਵੇਖੀਆਂ ਸਨ । ਇਸ ਲਈ ਕੋਈ 
ਦੁਖ ਅਤੇ ਤਸੀਹੇ ਉਨ੍ਹਾਂ ਨੂੰ ਡਰਾ ਨਹੀਂ ਸਨ ਸਕਦੇ । ਉਨ੍ਹਾਂ ਵਾਸਤੇ ਇਹ ਇਕ ਆਉਣੀ 
ਜਾਉਂਣੀ ਬੱਲ ਸੀ ਜਿਸ ਦੇ ਟਾਕਰੇ ਲਈ ਉਂਹ ਹਰ ਵੇਲੇ ਅਤੇ ਹਰ ਹਾਲਤ ਵਿਚ ਤਿਆਰ 
ਸਨ। ਇਸ ਵਾਸਤੇ ਉਹ ਘਬਰਾਏ ਨਹੀਂ ਅੜੇ ਵੈਲਾ ਟਪਾਉਣ ਲਈ ਅੱਗੇ ਵਾਂਗ ਹੀ 
ਕੋਈ ਫ਼ਰਿਆਦ ਆ ਕਰਦਾ, ਉਥੇ ਜਾ ਹੱਲੇ ਕਰਦੇ । ਇਸ ਨਾਲ ਇਕ ਤਾਂ ਆਮ ਲੋਕਾਂ 
ਦੀ ਹਮਦਰਦੀ ਉਨ੍ਹਾਂ ਵੱਲ ਹੋ ਜਾਂਦੀ ਅਤੇ ਵੇਲੋ ਕਵੇਲੇ ਉਨ੍ਹਾਂ ਵੱਲੋਂ ਸੂਹ ਅਤੇ ਸਹਾਇੜਾ 
ਮਿਲਦੀ ਰਹਿੰਦੀ, ਦੂਸਰੇ ਪਹਾੜਾਂ ਵਿਚ ਦਿਨ ਕਟੀ ਕਰਨ ਲਈ ਕੁਝ ਮਾਇਆ ਅਤੇ 
ਸਾਮਾਨ ਹੱਥ ਲੱਗ ਜਾਂਦਾ। 
ਨਦੋਣ ਦੀ ਲੜਾਈ 
ਸੰਮਤ 1809 ਦੀ ਬਰਸਾਤ (ਜੁਲਾਈ-ਅਗਸਤ ਸੰਨ 1752) ਦੀ ਬਰਸਾਤ ਤੋਂ 
ਬਾਅਦ ਮੀਰ ਮੰਨੂੰ ਦਾ ਇਕ ਕਾਰਦਾਰ ਚੜ੍ਹਦੇ ਪਹਾੜ ਦੀਆਂ ਰਿਆਸਤਾਂ ਦਾ ਮਾਮਲਾ 
ਉਗ੍ਾਹੁਣ ਗਿਆ ੜਾਂ ਉੱਸ ਨੇ ਪਹਾੜੀ ਰਾਜਿਆਂ ਨੂੰ ਬਹੁਤ ਤੰਗ ਕਰਨਾ ਸ਼ੁਰੂ ਕਰ ਦਿੱਤਾ 
ਅਤੋ ਬੜੀਆਂ ਭਾਰੀ ਚੱਟੀਆਂ ਉਨ੍ਹਾਂ ਪਰ ਲਾ ਦਿੱਤੀਆਂ ਜੋ ਇਨ੍ਹਾਂ ਲਈ ਭਰਨੀਆਂ ਬਹੁਤ 
ਔਖੀਆਂ ਸਨ । ਸਰਦਾਰ ਜੱਸਾ ਸਿੰਘ ਇਸ ਵੇਲੇ ਆਨੰਦਪੁਰ ਉਤਰਿਆ ਹੋਇਆ ਸੀ ਅਤੇ 
ਹੋਰ ਭੀ ਸਰਦਾਰ ਨਾਲ ਸਨ । ਇੱਥੇ ਰਾਜਾ ਕਟੋਚ, ਹਰੀਪੁਰ ਅਤੇ ਮੰਡੀ ਦੇ ਵਕੀਲਾਂ ਨੇ ਆ 
ਕੇ ਸਾਰੀ ਹਾਲਤ ਦੱਸੀਂ ਅਤੇ ਸਹਾਇਤਾ ਲਈ ਬੇਨਤੀ ਕੀਤੀ । ਸਿੰਘਾਂ ਨੂੰ ਅਜਿਹਾ ਮੋਕਾ 
ਰੱਬ ਦੇਵੇ । ਸਰਦਾਰ ਜੱਸਾ ਸਿੰਘ ਨੇ ਝਟ ਕੂਚ ਬੋਲ ਦਿੱਤਾ ਅਤੇ ਸਿੰਘ ਰਵਾਂ ਰਵੀਂ ਨਾਦੋਣ 


68 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਜਾਂ ਪੁੱਜੇ ਜਿੱਥੇ ਕਿ ਗਰੂ ਜੀ ਦੇ ਅਸਥਾਨ ਦੇ ਪਾਸ ਹੀ ਕਾਰਦਾਰ ਉਤਰਿਆ ਹੋਇਆ ਸੀ । 
ਅੱਰੀਂ ਕਾਰਦਾਰ ਭੀ ਤਿਆਰ ਸੀ। ਇਸ ਲਈ ਪਹਿਲੇ ਦਿਨ ਫ਼ੇਤੀ ਹੀ ਰਾਤ ਧੈ ਜਾਣ 
ਕਰਕੇ ਲੜਾਈ ਦਾ ਕੋਈ ਫ਼ੈਸਲਾ ਨਾ ਹੋਇਆ। ਅਗਲੈ ਦਿਨ ਸਵੇਰੇ ਸਿੰਘਾਂ ਅਤੇ 
ਪਹਾੜੀਆਂ ਨੇ ਫੇਰ ਉਨ੍ਹਾਂ ਨੂੰ ਜਾ ਵੰਗਾਰਿਆ ਅਤੇ ਗਹਿ ਗੱਚ ਲੜਾਈ ਵਿਚ ਕਾਰਦਾਰ ਨੂੰ 
ਗੋਲੀ ਦਾ ਨਿਸ਼ਾਣਾ ਬਣਾ ਦਿੱਤਾ। ਭਾਵੇਂ ਕਾਰਦਾਰ ਦੀ ਮੋਤ ਪਰ ਉਸ ਦੀ ਲਾਸ਼ ਉੱਤੇ 
ਬਹੁਤ ਕੁਝ ਹੱਥੋ ਪਾਈ ਹੋਈ ਪਰ ਲਾਹੋਡੀ ਫੌਜ ਬਹੁਤੀ ਦੇਰ ਅੜ ਨਾ ਸਕੀ ਅਤੇ ਭੱਜ 
ਨਿਕਲੀ । ਖਾਲਸੇ ਦੀ ਜਿੱਤ ਹੋਈ ਅਤੇ ਕਾਰਦਾਰ ਪਾਸੋਂ ਪਹਾੜੀ ਰਾਜਿਆਂ ਦੀ ਖਲਾਸੀ ਹੋ 
ਗਈ । ਇਸ ਤੋਂ ਬਾਅਦ ਸਰਦਾਰ ਜੱਸਾ ਸਿੰਘ ਰਾਜਿਆਂ ਪਾਸੋਂ ਸ਼ੁਕਰਾਨੇ ਅਤੇ ਨਜਰਾਨੇ ਲੈ 
ਕੇ ਆਨੰਦਪੁਰ ਨੂੰ ਮੁੜ ਆਏ । (ਗ੍ਰਿਫ਼ਿਨ, 501] 
ਆਨੰਦਪੁਰ-ਮਾਖੋਵਾਲ ਵਿਚ ਅਦੀਨਾ ਬੇਗ ਨਾਲ ਲੜਾਈ (ਫਰਵਰੀ ਸੰਨ 1953) 

ਜਦ ਲਾਹੋਰੀ ਕਾਫਦਾਰ ਦੀ ਮੋਤ ਨਾਲ ਹੋਈ ਸਰਕਾਰ ਲਾਹੋਰ ਦੀ ਹੇਠੀ ਦੀ ਖਬਰ 
ਨਵਾਬ ਮੀਰ ਮੰਨੂੰ ਨੂੰ ਲਾਹੋਰ ਪੁੱਜੀ ਤਾਂ ਉਹ ਤਲਮਲਾ ਉਠਿਆ ਅੜੇ ਦੁਆਬੇ ਦੇ ਫੌਜਦਾਰ 
ਅਦੀਨਾ ਬੇਗ ਖ਼ਾਨ ਨੂੰ ਇਕ ਬੜੀ ਤਾੜਵੀਂ ਚਿੱਠੀ ਲਿਖੀ । ਦੁੱਰਾਨੀ ਦੇ ਤੀਸਰੇ ਹੱਲੇ ਵੇਲੇ 
ਮਹਿਮੂਦ ਬੂਟੀ ਦੇ ਜੰਗ ਵਿਚ ਅਦੀਨਾਂ ਬੇਗ ਦੀ ਢਿੱਲ ਮੱਠ ਅਤੇ ਹੋਰ ਵਤੀਰੇ ਦੇ ਕਾਰਣ 
ਮਨੂੰ ਨੂੰ ਉਸ ਉੱਤੇ ਸ਼ੱਕ ਭੀ ਹੋਣਾ ਹੈ ਜਿਸ ਕਰਕੇ ਉਸ ਨੇ ਬਹੁਤੀ ਤਾਕੀਦ ਕੀਤੀ । 
ਦੂਸਰੇ, ਕੰਢੀ ਦੇ ਇਲਾਕੇ ਵਿਚ ਸਿੰਘਾਂ ਦੀ ਤਾਕਤ ਦਾ ਵਧਣਾ ਲਾਹੌਰ ਦੀ ਹਕੂਮਤ ਲਈ 
ਭੀ ਖ਼ਤਰਨਾਕ ਸੀ ਅਤੇ ਅਦੀਨਾ ਬੇਗ ਖਾਨ ਦੇ ਆਪਣੇ ਇਲਾਕੇ ਨੂੰ ਭੀ। ਇਸ ਲਈ 
ਅਦੀਨਾ ਬੇਗ ਖਾਨ ਨੇ ਸਿੰਘਾਂ ਪਰ ਹੱਲਾ ਕਰਨ ਦੀ ਤਿਆਰੀ ਕਰ ਲਈ । ਇਨ੍ਹਾਂ 
ਦਿਨਾਂ ਵਿਚ 18-19 ਫਰਵਰੀ 1753 ਨੂੰ ਆਨੰਦਪੁਰ ਵਿਚ ਹੋਲੇ ਮਹੱਲੇ ਦਾ ਮੇਲਾ ਆ 
ਗਿਆ। 

ਐਨ ਹੋਲੇ ਮਹੱਲੇ ਦੇ ਦਿਨ ਜਦ ਕਿ ਸਿੰਘ ਮੋਲੋ ਵਿਚ ਰੁੱਝੇ ਹੋਏ ਸਨ, ਅਦੀਨਾ 
ਬੇਗ ਖ਼ਾਨ ਅਤੇ ਸਦੀਕ ਬੇਗ ਖਾਨ ਨੇ ਖਾਲਸੇ ਦੇ ਮੇਲੇ ਉੱਤੇ ਹੱਲਾ ਬੋਲ ਦਿੱਤਾ। ਸਿੰਘ 
ਹਥਿਆਰ ਲੈ ਕੇ ਲੜਾਈ ਲਈ ਤਿਆਰ ਹੋ ਕੇ ਤਾਂ ਆਏ ਨਹੀਂ ਸਨ। ਨਾ ਹੀ ਇਕ ਥਾਂ 
ਜਮਾ ਹੋ ਕੇ ਬੈਠੇ ਸਨ । ਆਖਰ ਮੇਲਾ ਸੀ। ਲੋਕ ਖਿੰਡੇ ਪੁੰਡੇ ਹੋਏ ਸਨ ਅਤੇ ਵਿਚ ਹੀ 
ਇਸਤ੍ਰੀਆਂ, ਬੱਚੇ ਅਤੇ ਬੁੱਢੇ ਸਨ । ਅਦੀਨਾਂ ਬੇਗ ਦੀ ਧਾੜ ਦੇ ਅਚਾਨਕ ਆਪ ਪੈਣ ਨਾਲ 
ਮੈਲੇ ਵਿਚ ਅਫਰਾ ਤਫ਼ਰੀ ਪੈ ਗਈ ਅਤੇ ਲੋਕੀਂ ਭੱਜ ਨਿਕਲੇ । ਇਸ ਗੱਲ ਦਾ ਪਤਾ ਜਦ 
ਸਰਦਾਰ ਚੜ੍ਹਤ ਸਿੰਘ ਸੁਕਰਚੱਕੀਏ ਨੂੰ ਲੱਗਾ ਤਾਂ ਉਹ ਟਾਕਰੇ ਲਈ ਆਏ । ਪਰ ਇਸ 
ਵੇਲੇ ਤਕ ਵੈਰੀਆਂ ਨੇ ਮੇਲਾ ਤਿੱਤਰ ਬਿੱਤਰ ਕਰ ਛੱਡਿਆ ਸੀ ਅਤੇ ਸਭ ਸਿੰਘ ਇਧਰ 
ਉਧਰ ਨਿਕਲ ਗਏ ਸਨ । ਇਨ੍ਹਾਂ ਨੂੰ ਇਤਨੀ ਛੇਤੀ ਮੁੜ ਲੜਾਈ ਲਈ ਤਿਆਰ ਕਰ 
ਸਕਣਾ ਬੜਾ ਔਖਾ ਸੀ । ਬਹੁਤ ਸਾਰੇ ਬੇ-ਹਥਿਆਰੈ ਸਿੰਘ, ਇਸਤੀਆਂ, ਬੱਚੇ ਆਦਿ 
ਇਸ ਹਿੱਲ ਜੁਲ ਵਿਚ ਸ਼ਹੀਦ ਅਤੇ ਜਖਮੀ ਹੋਏ। ਇਕ ਗੋਲੀ ਸਰਦਾਰ ਚੜ੍ਹਤ ਸਿੰਘ ਨੂੰ 





ਅਹਿਮਦ ਸ਼ਾਹ ਦੁੱਰਾਨੀ ਦਾ ਤੀਸਰਾ ਹੱਲਾ 69 

ਭੀ ਆ ਲੱਗੀ । ਪਰ ਜ਼ਖਮ ਕਰਾਰਾ ਹੋਣ ਤੋ ਭੀ ਛੇਤੀ ਹੀ ਇਹ ਨੌ ਬਰ ਨੌ ਹੋ ਗਿਆ। 

ਗ੍ਰਿਫਿਨ, 501: ਮੈਲਕਮ, 92: ਕਨਿੰਘਮ, 103; ਲਤੀਫ਼ , ਪੰਜਾਬ, 224-25, ਬ੍ਰਾਊਨ, 17] 
ਅਦੀਨਾ ਬੇਗ ਖਾਨ ਨਾਲ ਸੁਲਾਹ 

ਭਾਵੇਂ ਅਦੀਨਾ ਬੇਗ਼ ਖਾਨ ਨੈ ਇਸ ਤਰ੍ਹਾਂ ਮੈਦਾਨ ਮਾਰ ਲਿਆ ਸੀ ਅਤੇ ਉਸ ਨੇ ਮੀਰ 
ਮੰਨੂੰ ਨੂੰ ਇਸ ਦੀ ਲਾਹੋਰ ਖਬਰ ਭੀ ਭੇਜ ਦਿੱਤੀ ਸੀ, ਪਰ ਤਾਂ ਭੀ ਉਹ ਸਿੰਘਾਂ ਨਾਲ 
ਵਿਗਾੜਨਾ ਨਹੀਂ ਸੀ ਚਾਹੁੰਦਾ । ਇਸ ਲਈ ਉਸ ਨੇ ਸਦੀਕ ਬੇਗ ਨੂੰ ਸਰਦਾਰ ਜੱਸਾ ਸਿੰਘ 
ਵੱਲ ਇਹ ਕਹਿ ਕੈ ਭੇਜਿਆ ਕਿ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ। ਹੁਣ ਸਾਨੂੰ ਸੁਲਾਹ 
ਕਰ ਲੈਣੀ ਚਾਹੀਦੀ ਹੈ। ਇਸ ਵੇਲੋ ਸਰਦਾਰ ਜੱਸਾ ਸਿੰਘ ਨੇ ਦੂਰ ਦੀ ਸੋਚੀ ਕਿ ਜੇ 
ਅਦੀਨਾ ਬੇਗ ਖ਼ਾਨ ਨਾਲ ਰੰਢ ਤੁਪ ਹੋ ਜਾਏ ਤਾਂ ਮੰਨੂੰ ਵੱਲੋਂ ਹੋ ਰਹੀ ਇਸ ਕਤਲਾਮ ਵੇਲੇ 
ਕਟੀ ਕਰ ਸਕੇਗਾ। ਇਸ ਲਈ ਉਨ੍ਹਾਂ ਭੀ ਸੁਲਾਹ ਪ੍ਰਵਾਨ ਕਰ ਲਈ । ਇਹ ਗੱਲ ਦੋਹਾਂ 
ਦੇ ਹੀ ਫਾਇਦੇ ਦੀ ਸੀ । ਇਸ ਤਰ੍ਹਾਂ ਕੁਝ ਸਿੰਘ ਤਾਂ ਇਥੇ ਹੀ ਟਿਕ ਗਏ, ਕੁਝ ਦੁਆਬੇ ਦੇ 
ਪਿੰਡਾਂ ਵਿਚ ਰਹਿਣ ਲੱਗ ਪਏ ਅਤੇ ਕੁਝ ਕੁ ਮਾਲਵੇ ਨੂੰ ਚਲੇ ਗਏ । 
ਮੀਰ ਮੰਨੂ ਦੀ ਮੋੜ 

ਜਦ ਰਾਠ ਸਿੰਘ ਮੀਰ ਮੰਨੂੰ ਦੀ ਮਾਰ ਤੋਂ ਦੂਰ ਨਿਕਲ ਗਏ ਤਾਂ ਉਸ ਦੀਆਂ ਗਸ਼ਤੀ 
ਫ਼ੌਜਾਂ ਦਾ ਸਾਰਾ ਜੋਰ ਗੁਰਮੁਖ ਸਿੰਘਾਂ ਅਤੇ ਗਿਰਿਹਸਤੀਆਂ ਦੇ ਵਿਰੁੱਧ ਵਰਤ ਹੋਣ ਲੱਗਾ 
ਅਤੇ ਉਨ੍ਹਾਂ ਦੇ ਭਾ ਦੀ ਬਣ ਗਈ । ਹਜ਼ਾਰਾਂ ਦੀ ਗਿਣਤੀ ਵਿਚ ਪਿੰਡਾਂ ਵਿੱਚੋਂ ਸਿੰਘ ਫੜ 
ਫੜ ਕੇ ਲਾਹੋਰ ਪਹੁੰਚਾਏ ਜ਼ਏ ਜਿਥੇ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਦਿੱਲੀ 
ਦਰਵਾਜਿਉਂ` ਬਾਹਰ ਘੋੜ-ਮੰਡੀ ਵਿਚ ਕਤਲ ਕਰ ਦਿੱਤਾ ਗਿਆ । ਬਹੁਤ ਸਾਰੇ ਪਿੰਡਾਂ ਦੇ 
ਚੋਧਰੀਆਂ ਨੇ ਇਨਾਮਾਂ ਦੇ ਲਾਲਚ ਵਿਚ ਇਸਤਰੀਆਂ ਅਤੇ ਬੱਚੇ ਭੀ ਫੜ ਕੇ ਲਾਹੋਰ 
ਪਹੁੰਚਾ ਦਿੱਤੇ । ਇਨ੍ਹਾਂ ਬਿਚਾਰੀਆਂ ਨੂੰ ਘੋੜ-ਮੰਡੀ ਦੇ ਭੋਰਿਆਂ ਵਿਚ ਬੰਦ ਕਰ ਦਿੱਤਾ 
ਗਿਆ ਅਤੇ ਇਕੱਲੀ ਇਕੱਲੀ ਨੂੰ ਸਵਾ ਸਵਾ ਮਨ ਦਾਣੇ ਰੋਜ ਪੀਹਣ ਨੂੰ ਦਿੱਤੇ ਜਾਂਦੇ ਅਤੇ 
ਖਾਣ ਨੂੰ ਕੇਵਲ ਖੰਨੀ ਖੰਨੀ ਰੋਟੀ ਦਿੱਤੀ ਜਾਂਦੀ । ਜਾਲਮ ਸਿਪਾਹੀ ਕਈ ਵਾਰੀ ਇਨ੍ਹਾਂ ਦੇ 
ਦੁੱਧ-ਪੀਂਦੇ ਬੱਚਿਆਂ ਦੇ ਟੋਟੇ ਟੋਟੇ ਕਰ ਕੇ ਇਨ੍ਹਾਂ ਦੀਆਂ ਝੋਲੀਆਂ ਵਿਚ ਪਾ ਦਿੰਦੇ । ਪਰ ਧੰਨ 
ਆਪਣੋ ਨਿਸਚੇ ਵਿਚ ਅਡੋਲ ਰਹੀਆਂ। 

ਸਿੰਘਾਂ ਦੀ ਇਹ ਕਤਲਾਮ ਕਤਕ ਸੰਮਤ 1810 ਬਿ., ਚੜ੍ਹਦੇ ਨਵੰਬਰ ਸੰਨ 1753 
ਈ., ਤਕ ਬੜੇ ਜੋਰਾਂ ਤੇ ਰਹੀ ਅਤੇ ਇਨ੍ਹੀਂ ਦਿਨੀਂ ਮੀਰ ਮੰਨੂੰ ਦੀ ਜਿੰਦਰ) ਦੇ ਖਾਤਮੇ ਨਾਲ 
ਹੀ ਖ਼ਤਮ ਹੋਈ । 

ਇਸ ਸਾਲ 26 ਅਕਤੂਬਰ ਨੂੰ ਦੀਵਾਲੀ ਸੀ ਅਤੇ ਕੁਝ ਸਿੰਘ ਦਰਬਾਰ ਸਾਹਿਬ ਦੇ 
ਦਰਸ਼ਨਾਂ ਲਈ ਸਰਕਾਰੀ ਸੂਹੀਆਂ ਅਤੇ ਪਹਿਰੇਦਾਰਾਂ ਦੀ ਅੱਖ ਤੋਂ ਬਚ ਕੇ ਅੰਮ੍ਰਿਤਸਰ ਪੁੱਜ 














70 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਗਏ, ਅਤੇ ਅਸ਼ਨਾਨ ਕਰਕੇ ਹਰਨ ਹੋ ਗਏ । ਇਨ੍ਹਾਂ ਦਿਨਾਂ ਵਿਚ ਮੀਰ ਮੰਨੂੰ ਆਪ ਭੀ ਫ਼ੋਜ 
ਲੈ ਕੋ ਸਿੰਘਾਂ ਦੇ ਸ਼ਿਕਾਰ ਲਈ ਜਾਇਆ ਕਰਦਾ ਸੀ। ਉਹ ਲਾਹੋਰੋਂ ਸੱਤ ਅੱਠ ਕੋਰ ਤੋਂ 
(ਮੀਆਂ ਮੀਰੋਂ ਦੱਖਣ ਚੜ੍ਹਦੇ ਨੂੰ) ਪਿੰਡ ਮਲਕਪੁਰ ਪਾਸ ਡੇਰਾ ਲਾਈ ਬੈਠਾ ਸੀ ਕਿ ਉਸ ਨੂੰ 
ਹਰਕਾਰਿਆਂ ਨੇ ਆ ਕੇ ਪਤਾ ਦਿੱਤਾ ਕਿ ਉਬੋਂ ਲਾਗੇ ਹੀ ਕਮਾਦ ਦੇ ਖੇਤਾਂ ਵਿਚ ਕੁਝ ਸਿੰਘ 
ਲੁਕੇ ਹੋਏ ਹਨ। ਉਸ ਨੇ ਝੱਟ ਓਧਰ ਨੂੰ ਧਾਈ ਕਰ ਦਿੱਤੀ ਅਤੇ ਖੇਤਾਂ ਵਿਚ ਸਿੰਘਾਂ ਨੂੰ ਜਾ 
ਘੇਰਿਆ । ਉਥੇ ਸਿੰਘ ਚੋਖੀ ਰਿਣਤੀ ਵਿਚ ਸਨ, ਪਰ ਬਹੁਤੇ ਬਿਰਧ, ਬੱਚੇ ਅਤੇ ਇਸਤ੍ਰੀਆਂ 
ਹੀ ਸਨ । ਮੰਨੂੰ ਦੇ ਪੈਰੇ ਵਿਚ ਫਸ ਗਏ ਵੇਖ ਕੈ ਸਿੰਘਾਂ ਨੇ ਆਪਣੀ ਰੱਖਿਆ ਲਈ ਜਦ 
ਬਾਹਰ ਨੂੰ ਗੋਲੀਆਂ ਦੀ ਵਾੜ ਝਾੜੀ ਤਾਂ ਮੰਨੂੰ ਦਾ ਘੋੜਾ ਤ੍ਰਭਕ ਕੇ ਸੀਖ ਪਾਉ ਹੋ ਗਿਆ 
ਅਤੇ ਮੰਨੂੰ ਡਿਗ ਪਿਆ। ਪਰ ਉਸ ਦਾ ਇਕ ਧੈਰ ਰਕਾਬ ਵਿਚ ਫਸਿਆ ਰਹਿ ਗਿਆ । 
ਤ੍ਭਕਿਆ ਹੋਇਆ ਘੋੜਾ ਬੇ-ਕਾਬੂ ਹੋ ਕੇ ਭੱਜ ਨਿਕਲਿਆ ਜਿਸ ਨਾਲ ਮੰਨੂੰ ਭੀ ਘਸੀਟ 
ਹੁੰਦਾ ਰਿਆ ਅਤੇ ਝਾੜੀਆਂ, ਕੰਡਿਆਂ ਅਤੇ ਜਮੀਨ ਦੀਆਂ ਰਗੜਾਂ ਨਾਲ ਵਲੂੰਧਰ ਹੋ ਕੇ 
ਬੇਹੋਸ਼ ਹੋ ਗਿਆ। ਇਹ ਗੱਲ ਸ਼ੁਕਰਵਾਰ 5 ਮੁਹੱਰਮ 1167 ਹਿ., 2 ਨਵੰਬਰ ਸੰਨ 
1753 ਈ. ਦੀ ਹੈ। ਪਰ ਮੀਰ ਮੰਨੂੰ ਨੂੰ ਮੁੜ ਹੋਸ਼ ਨਾ ਆਈ ਅਤੇ ਉਹ ਤੀਸਰੇ ਦਿਨ 4 
ਨਵੰਬਰ ਨੂੰ ਅੱਲਾ ਨੂੰ ਪਿਆਰਾ ਹੋ ਗਿਆ । ਮੀਰ ਮੰਨੂੰ ਦੇ ਘੋੜੇ ਤੋਂ ਡਿਗ ਕੇ ਮਰਨ ਕਿਨਾਰੇ 
ਬੋਹੋਸ਼ ਹੋਣ ਦੀ ਖ਼ਬਰ ਨਾਲ ਸਾਜ਼ੇ ਪਾਸੇ ਅਫ਼ਰਾ ਤਫਰੀ ਪੈ ਗਈ । ਇਸ ਦਾ ਫਾਇਦਾ 
ਉਠਾ ਕੇ ਕਮਾਦਾਂ ਅੰਦਰਲੋ ਘੋੜ-ਚੜ੍ਹੇ ਸਿੰਘਾਂ ਦਾ ਇਕ ਜੱਥਾ ਮਾਰੋ ਮਾਰ ਕਰਦਾ ਦਿੱਲੀ 
ਦਰਵਾਜਿਉ” ਬਾਹਰ ਲਾਹੋਰ ਘੋੜ-ਮੰਡੀ (ਬਾਜਾਰ ਨਖ਼ਾਸ) ਲੰਡਾ ਬਾਜਾਰ ਪੁੱਜਾ । ਇੱਥੇ ਦੇ 
ਡੋਰਿਆਂ ਵਿਚ ਮੀਰ ਮੰਨੂੰ ਦੇ ਹੁਕਮ ਨਾਲ ਕੈਦ ਕੀਤੀਆਂ ਕੁਝ ਸਿੰਘਣੀਆਂ ਇਸ ਵੇਲੇ 
ਅਤੇ ਹੋਰ ਅਕਹਿ ਅਤੇ ਅਸਹਿ ਦੁਖੜੇ ਸਹਾਰ ਰਹੀਆਂ ਸਨ । ਸਿੰਘਾਂ ਨੇ ਅਚਨਚੇਤ ਹੱਲਾ 
ਬੋਲ ਦਿੱਤਾ ਅਤੇ ਸਿੰਘਣੀਆਂ ਨੂੰ ਘੋੜਿਆਂ ਪਰ ਅੱਗੇ ਪਿਛੇ ਬਠਾ ਕੇ ਲੈ ਨਿਕਲੇ । ਇਸ 
ਤਰ੍ਹਾਂ ਮੀਰ ਮੰਨੂੰ ਦੇ ਜਮਾਨੇ ਵਿਚ ਸਿੱਖਾਂ ਪਰ ਮੁਸੀਬਤਾਂ ਦਾ ਕਾਂਡ ਸਮਾਪਤ ਹੋਇਆ । 
[ਝਸਾਨਨਇ ਆਮਿਰਾ, 9; ਅਲੀ-ਉਂ-ਦੀਂਨ, ਇਬਨਤ ਨਆ, 211-12; 
ਉਮਦਾਤੁ-ਤਵਾਗੰਖ, ਦਫ਼ੜਰ 1-136: ਪ੍ਰਾਲੀਨ ਪੰਥ ਪ੍ਰਕਾਸ਼, 435-36] 


ਮੰਨੂੰ ਤੋਂ ਬਾਅਦ ਦੀ ਹਾਲਤ 

ਇਥੇ ਨਾਲੋਂ ਨਾਲ ਇਹ ਭੀ ਦੱਸ ਦੇਣਾ ਜਰੂਰੀ ਹੈ ਕਿ ਮੀਰ ਮੰਨੂੰ ਦੀ ਮੋਤ ਤੋਂ ਬਾਅਦ 
ਉਸ ਦੀ ਇਸਤ੍ਰੀ ਮੁਰਾਦ ਬੇਗਮ ਨੇ ਆਪਣੇ ਤਿੰਨ-ਸਾਲਾ ਪੁੱਤ ਮੁਹੰਮਦ ਅਮੀਨ ਬਾਨ ਨੂੰ 
ਲਾਹੋਰ ਦਾ ਹਾਕਮ ਬੜਾ ਦਿੱਤਾ ਅਤੇ ਇਸ ਦੀ ਮਨਜੂਰੀ ਅਹਿਮਦ ਸਾਹ ਅਬਦਾਲੀ ਅਤੇ 
ਆਲਮਗੀਰ ਦੂਸਰੇ ਪਾਸੋਂ ਮੰਗਵਾ ਲਈ । ਪਰ ਸੱਤੀਂ ਕੁ ਮਹੀਨੀਂ ਮਈ 1754 ਵਿਚ 
ਮੁਹੰਮਦ ਅਮੀਨ ਖ਼ਾਨ ਚੀਚਕ ਨਾਲ ਮਰ ਗਿਆ ਤਾਂ ਕੁਝ ਚਿਰ ਮੀਰ ਮੋਮਨ ਖ਼ਾਨ ਤੋਂ 
ਬਾਅਦ ਬੇਗ਼ਮ ਨੇ ਰਾਜ ਭਾਗ ਆਪਣੇ ਹੱਥ ਲੈ ਲਿਆ । ਪਰ ਉਹ ਛੇਤੀ ਹੀ ਐਸ਼ਾਂ ਵਿਚ 





ਅਹਿਮਦ ਸ਼ਾਹ ਦੁੱਰਾਨੀ ਦਾ ਤੀਸਰਾ ਹੱਲਾ 71 
ਪੇ ਗਈ ਅਤੇ ਹਕੂਮਤ ਦਾਂ ਕੰਮ ਖੁਸਰਿਆਂ ਦੀ ਮਾਰਫ਼ਤ ਹੋਣ ਲੱਗ ਪਿਆ ਅਤੇ ਅਹਿਲਕਾਰਾਂ 
ਨਾਲ ਵਿਗਾੜ ਪੈ ਗਿਆ। ਹੋਰ ਤਾਂ ਕੀ, ਵਜੀਰ ਨਵਾਬ ਸੱਯਦ ਭਿਖਾਰੀ ਖਾਨ ਨੂੰ ਕੈਦ 
ਕਰ ਦਿੱਤਾ ਰਿਆ ਜਿਸ ਕਰਕੇ ਸਾਰੇ ਅਮੀਰ ਵਜੀਰ ਨਿਰਾਸ਼ ਹੋ ਕੋ ਘਰੋਂ ਘਰੀਂ ਬੈਠ ਗਏ 
ਅਤੇ ਸਰਕਾਰੀ ਕੰਮ ਛੱਡ ਦਿੱਤਾ । ਮੁਰਾਦ ਬੇਗ਼ਮ ਦੀ ਹਕੂਮਤ ਇਕ ਤਰ੍ਹਾਂ ਬਹੁਤ ਹਦ ਤਕ 
ਖੁਸਰਿਆਂ ਦੀ ਹਕੂਮਤ ਸੀ ਜਦੋਂ ਕਿ ਰਾਜ ਮਹਿਲਾਂ ਅਤੇ ਸਰਕਾਰੀ ਕੰਮਾਂ ਵਿਚ ਉਨ੍ਹਾਂ ਦਾ 
ਹੀ ਬਹੁਤਾ ਹੱਥ ਸੀ । 

ਕੁਝ ਚਿਰ ਲਈ ਖਵਾਜਾ ਮਿਰਜ਼ਾ ਜਾਨ ਭੀ ਹਾਕਮ ਰਿਹਾਂ, ਪਰ ਅਹਿਮਦ ਸ਼ਾਹ 
ਦੁੱਰਾਨੀ ਵੱਲੋਂ ਭੇਜੇ ਬਖਸ਼ੀ ਜਹਾਨ ਖ਼ਾਨ ਦੇ ਭਾਈ ਮੁੱਲਾ ਅਮਾਨ ਖਾਨ ਨੇ ਉਸ ਦੀ ਥਾਂ 
ਮੁਰਾਦ ਬੇਗਮ ਨੂੰ ਸੂਬੇਦਾਰ ਅਤੇ ਜਕਰੀਆ ਖਾਨ ਦੇ ਛੋਟੇ ਭਾਈ ਖਵਾਜਾ ਉੱਬੈਦੁੱਲਾ ਨੂੰ 
ਉਸੇ ਦਾ ਨਾਇਬ ਨਿਯਤ ਕਰ ਦਿੱਤਾ । ਅਪ੍ਰੈਲ ਸੰਨ 1755 ਵਿਚ ਬੇਗਮ ਨੇ ਭਿਖਾਰੀ ਖਾਨ 
ਨੂੰ ਆਖਾ ਨਾਂ ਮੰਨਣ ਕਰਕੇ ਜਾਨੋਂ ਮਰਵਾ ਦਿੱਤਾ । ਪਰ ਖੁਆਜਾ ਉੱਬੈਦੁੱਲਾ ਬੜਾ ਲਾਲਚੀ 
ਅਤੇ ਜਾਲਮ ਬੰਦਾ ਸੀ । ਉਸ ਨੇ ਹੇਰ ਪਾਸੇ ਲੂੱਟ ਮਚਾ ਦਿੱਤੀ ਅਤੇ ਲਾਹੋਰੀਆਂ ਦਾ ਦਮ 
ਨੱਕ ਵਿਚ ਲੈ ਆਂਦਾ । ਬੇਗਮ ਨੇ ਦਿੱਲੀ ਦੇ ਵਜ਼ੀਰ ਗਾਜੀ-ਉ-ਦੀਨ ਪਾਸੋਂ ਸਹਾਇਤਾ 
ਮੰਗੀ ਅਤੇ ਉਹ ਫਰਵਰੀ ਸੰਨ 1156 ਦੇ ਪਹਿਲੇ ਹਫ਼ਤੇ ਸਰਹੰਦ ਆ ਪੁੱਜਾ। ਇਥੋਂ 
ਅਦੀਨਾ ਬੇਗ ਖ਼ਾਨ ਦੀ ਸਲਾਹ ਨਾਲ ਵਜੀਰ ਨੇ ਸੱਯਦ ਜਮੀਲੁ-ਦੀਨ ਨੂੰ ਲਾਹੋਰ ਭੇਜਿਆ 
ਜਿਸ ਨੇ ਬੇਗਮ ਨੂੰ ਕੈਦ ਕਰ ਕੇ ਵਜ਼ੀਰ ਪਾਸ ਪਹੁੰਚਾ ਦਿੱਤਾ, ਜੋ ਉਸ ਨੂੰ ਨਾਲ ਲੈ ਕੇ 
ਦਿੱਲੀ ਚਲਾ ਗਿਆ ਅਤੇ ਤੀਹ ਲੱਖ ਰੁਪਇਆ ਸਾਲਾਨਾ ਲੈਣਾ ਕਰ ਕੇ ਲਾਹੋਰ ਦੀ 
ਹਕੂਮਤ ਅਦੀਨਾ ਬੇਗ ਖ਼ਾਨ ਨੂੰ ਦੇ ਗਿਆ (ਮਈ ਸੰਨ 1756 ਈ.) 
[ਤਨਿਮ਼ਲ ਨਾਆ (ਰਾਓ), ।8-40. ਤਾਲੀਖ ਆਲਮਗੀਰ ਸਾਨ, 69-70, 75, 
ਤਜਕਿਰਾ-ਇ ਇਮਾਦੂਲ-ਮੁਲਕ, 116-118, 123; ਖਜਾਨਾ-ਇ-ਆਹੰਤਰਾ, 52, 
ਲੜੀਫ਼, 226-27: ਆਹਿਮਦ ਸ਼ਾਨ ਦੁੱਰਾਨ, 136-47] 








ਨਵਾਬ ਕਪੂਰ ਸਿੰਘ ਦਾ ਚਲਾਣਾ 

ਅਲੂ ਸੁਦੀ 11 , ਸੰਮਤ 1810, ? ਅਕਤੂਬਰ ਸੰਨ 1753 ਨੂੰ ਨਵਾਬ ਕਪੂਰ ਸਿੰਘ 
ਜੀ ਬੰਦੂਕ ਦੇ ਇਕ ਪੁਰਾਣੇ ਜ਼ਖ਼ਮ ਦੇ ਕਾਰਣ ਸ੍ਰੀ ਅੰਮ੍ਰਿਤਸਰ ਚਲਾਣਾ ਕਰ ਗਏ । ਨਵਾਬ 
ਸਾਹਿਬ ਦਲ ਖਾਲਸਾ ਦੇ ਮੋਢੀ ਅਤੇ ਬੁਢਾ ਦਲ ਦੇ ਜੱਥੇਦਾਰ ਸਨ ਅਤੇ ਭਾਈ ਮਨੀ ਸਿੰਘ 
ਤੋਂ ਬਾਅਦ ਪੰਥ ਦੇ ਧਾਰਮਕ ਆਗੂ ਭੀ ਇਹ ਹੀ ਸਨ। ਸਰਦਾਰ ਜੱਸਾ ਸਿੰਘ ਇਨ੍ਹਾਂ ਦੇ 
ਅਨੁਸਾਰੀ ਸਨ ਅਤੇ ਜਦ ਤੋਂ ਜੱਸਾ ਸਿੰਘ ਦੀ ਮਾਤਾ ਜੀ ਇਨ੍ਹਾਂ ਨੂੰ ਨਵਾਬ ਸਾਹਿਬ ਦੀ 
ਸੇਵਾ ਵਿਚ ਛੱਡ ਗਏ ਸਨ, ਸਰਦਾਰ ਜੱਸਾ ਸਿੰਘ ਨਵਾਬ ਸਾਹਿਬ ਦੇ ਪੁਤ੍ਰੈਲਾ (ਧਰਮ-ਪਤ੍ਰ) 
ਕਰਕੇ ਪ੍ਰਸਿੱਧ ਸਨ। ਨਵਾਬ ਸਾਹਿਬ ਦੀ ਤਰ੍ਹਾਂ ਹੀ ਜੱਸਾ ਸਿੰਘ ਭੀ ਇਕ ਸਰਮ-ਮੂਰਤਿ 
ਸਨ ਜਿਸ ਦੀ ਸਿੱਖਿਆ, ਇਨ੍ਹਾਂ ਨੂੰ ਸ੍ਰੀ ਮਾੜਾ ਸੁੰਦਰੀ ਜੀ ਅਤੇ ਆਪਣੀ ਮਾਤਾ ਤੋਂ ਪ੍ਰਾਪਤ 
ਹੋਈ ਸੀ । ਇਹ ਵਿਦਵਾਨ ਅਤੇ ਸੋਚਵਾਨ ਭੀ ਬਹੁਤ ਸਨ ਅਤੇ ਸੱਚ ਤਾਂ ਇਹ ਹੈ ਕਿ ਉਸ 
ਬਿਖੜੇ ਸਮੇਂ ਵਿਚ ਸ਼ਾਇਦ ਇਹ ਇਕੱਲੇ ਹੀ ਸਨ ਜਿਨ੍ਹਾਂ ਨੂੰ ਫ਼ਾਰਸੀ ਉਰਦੂ ਪੜ੍ਹਣ ਦਾ 
ਅਵਸਰ ਪ੍ਰਾਪਤ ਹੋਇਆ ਸੀ । ਸੂਰਬੀਰਤਾ ਵਿਚ ਭੀ ਇਹ ਕਿਸੇ ਨਾਲੋਂ ਘੱਟ ਨਹੀਂ ਸਨ । 
ਇਸ ਲਈ ਨਵਾਬ ਸਾਹਿਬ ਇਨ੍ਹਾਂ ਨੂੰ ਬਹੁਤ ਚਾਹੁੰਦੇ ਸਨ । ਜਿਸ ਵੇਲੇ ਅਸੂ ਸੁਦੀ 19 ਨੂੰ 
ਨਵਾਬ ਕਪੂਰ ਸਿੰਘ ਆਖਰੀ ਸਵਾਸਾਂ ਤੇ ਆਏ ਤਾਂ ਉਨ੍ਹਾਂ ਸਰਦਾਰ ਜੱਸਾ ਸਿੰਘ 
ਆਹਲੂਵਾਲੀਏ ਨੂੰ ਜੋ ਉਸ ਵੇਲੇ ਸੀ ਅੰਮਿ੍‌ਤਸਰ ਹੀ ਸਨ, ਬੁਲਾਇਆ ਅਤੇ ਦਸਮ 
ਪਾੜਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਫੋਲਾਦੀ ਚੋਬ ਦੇ ਕੇ ਖਾਲਸੇ ਦੀ ਸੇਵਾ ਕਰਨ ਦਾ 
ਬਚਨ ਕੀਤਾ । ਦੇਹਾਂਤ ਤੋਂ ਬਾਅਦ ਨਵਾਬ ਸਾਹਿਬ ਦਾ ਸਸਕਾਰ ਬਾਬਾ ਅਟੱਲ ਜ਼ਾਇ ਜੀ 
ਦੇ ਦੇਹੁਰੇ ਪਾਸ ਕੀਤਾ ਗਿਆਂ ਅਤੇ ਪਿੱਛੋਂ ਇਸ ਗੁਰਦੁਆਰੇ ਦੇ ਪੂਰਬ ਵਾਲੇ ਦਰਵਾਜੋ ਦੇ 
ਪਾਸ ਇਕ ਸੰਗਮਰਮਰ ਦੀ ਗੁਮਟੀਦਾਰ ਯਾਦਗਾਰ ਬਣਾਈ ਗਈ ਜਿਸ ਦੇ ਚੋਗਿਰਦੇ 
ਜੰਗਲਾ ਸੀ । 





[ਲੜੀਫ਼, 323, ਗਿਿਫਿਨ, 60-61: ਪ੍ਰੇਮ ਸਿੰਘ, ਨਵਾਬ ਕਪੂਰ ਨੌਘਿ, 165-67] 
ਇਹ ਯਾਦਗਾਰ ਸੰਨ 1923 ਤਕ ਇਥੇ ਮੌਜੂਦ ਸੀ ਪਰ ਅਕਾਲੀਆਂ ਦੇ ਪ੍ਰਬੰਧ ਦੇ 
ਆਰੰਭ ਵਿਚ ਪ੍ਰਕਰਮਾ ਖੁਲੂਹੀਂ ਕਰਨ ਦੇ ਖਿਆਲ ਨਾਲ 12-13 ਅਪਰੈਲ ਸੰਨ 1923 ਦੀ 


ਪੰਥ ਦਾ ਜੱਥੇਦਾਰ ਨਵਾਬ ਜੱਸਾ ਸਿੰਘ 73 

ਵਿਚਕਾਰਲੀ ਰਾਤ ਨੂੰ ਇਹ ਢਾਹ ਦਿੱਤੀ ਗਈ । 
ਸਰਦਾਰ ਜੱਸਾ ਸਿੰਘ ਦੀਆਂ ਮੱਲਾਂ ਮਾਰਾਂ ਦਾ ਆਰੰਭ 

ਅਬਦੁਸਮੱਦ ਖਾਨ, ਜਕਰੀਆ ਖ਼ਾਨ, ਯਾਹੀਆ ਖ਼ਾਨ ਅਤੇ ਮੀਰ ਮੰਨੂੰ ਦੇ ਵੇਲੇ ਜਦ 
ਕਦੀ ਸਿੰਘਾਂ ਨੂੰ ਸ਼ਾਹੀ ਖਜਾਨਾ, ਕੋਈ ਕਾਫ਼ਲਾ, ਵਹੀਰ ਜਾਂ ਪਿੰਡ ਮਾਰਨਾ ਪੈਂਦਾ ਸੀ ਜਾਂ 
ਉਨ੍ਹਾਂ ਕਿਧਰੇ ਹੱਲਾ ਕਰਕੇ ਕੋਈ ਉਗ੍ਹਾਹੀ ਕੀਤੀ ਤਾਂ ਉਸ ਦਾ ਮੜਲਬ ਜਾਂ ਤਾਂ ਜੰਗਲਾਂ, 
ਬੋਲਿਆਂ ਪਹਾੜਾਂ ਦੀਆਂ ਖੱਡਾਂ ਜਾਂ ਰੇਤ-ਕਲਿਆਂ ਵਿਚ ਦਿਨ ਕਟੀ ਕਰਨ ਲਈ ਖਾਣੇ 
ਦਾਣੇ ਵਾਸਤੇ ਪ੍ਰਬੰਧ ਕਰਨਾ ਸੀ ਜਾਂ ਇਨ੍ਹਾਂ ਹਾਕਮਾਂ ਦੀ ਰਾਜਸੀ ਸੱਤਾ ਨੂੰ ਸਿਥਿਲ ਅਤੇ 
ਕਮਜੋਰ ਕਰ ਕੇ ਦੇਸ ਨੂੰ ਜੁਲਮ ਤੋਂ ਛੁਟਕਾਰਾ ਦਿਲਾਉਣ ਲਈ ਲੋਕਾਂ ਨੂੰ ਹੱਲਾ ਸ਼ੇਰੀ 
ਦੇਣਾ । ਮੰਨੂੰ ਦੇ ਆਖਰੀ ਦਿਨਾਂ ਤਕ ਮੁਗ਼ਲਾਂ ਦੀ ਤਾਕਤ ਇਤਨੀ ਜਿਆਦਾ ਸੀ ਕਿ ਬਿਨਾਂ 
ਚੰਗੇ ਅਤੇ ਚੋਖੇ ਹਥਿਆਰਾਂ ਦੇ ਉਸ ਨੂੰ ਤੋੜ ਸਕਣਾ ਬੜਾ ਔਖਾ ਸੀ। ਪਰ ਤਾਂ ਭੀ ਜਿੱਥੇ 
ਇਸ ਬਿਖੜੇ ਅਤੇ ਤੰਗੀ ਦੇ ਸਮੇਂ ਨੇ ਸਿੰਘਾਂ ਦੇ ਹੱਠ ਅਤੇ ਆਪਣੇ ਰਾਜ ਲਈ ਜੋਸ਼ ਨੂੰ, ਜੋ 
ਬੰਦਾ ਸਿੰਘ ਬਹਾਦੁਰ ਦੇ ਖਾਲਸਾ ਰਾਜ ਸਮੇਂ ਪੈਦਾ ਹੋਇਆ ਸੀ, ਕਾਇਮ ਰੱਖਿਆ, ਉੱਥੇ 
ਆਮ ਜਨਤਾ ਵਿਚ ਸਿੰਘਾਂ ਲਈ ਹਮਦਰਦੀ ਵਧਦੀ ਗਈ ਜੋ ਸਭ ਸੁਆਰਥਾਂ ਤੋਂ ਉੱਚੇ 
ਉਠ ਕੇ ਧਰਮ ਅਤੇ ਕੋਮ ਲਈ ਦੁਖੜੇ ਸਹਾਰ ਰਹੇ ਸਨ। ਇਸ ਲਈਂ ਜਦ ਮੀਰ ਮੰਨੂੰ ਦੀ 
ਮੋਤ ਤੋਂ ਬਾਅਦ ਸਿੰਘਾਂ ਨੋ ਜੰਗਲਾਂ, ਬੈਲਿਆਂ ਅਤੇ ਪਹਾੜਾਂ ਤੋਂ ਨਿਕਲ ਕੈ ਆਪਣੇ ਪਿੰਡਾਂ 
ਅਤੇ ਘਰਾਂ ਨੂੰ ਮੋੜਾ ਪਾਇਆ ਤਾਂ ਮੁਲਖੱਈਆ ਵਹੀਰਾਂ ਘੱਤ ਕੇ ਇਨ੍ਹਾਂ ਦੇ ਨਾਲ ਆ 
ਰਲਿਆ। ਇਸ ਨਾਲ ਖਾਲਸੇ ਲਈ ਨਾ ਕੇਵਲ ਪੰਜਾਬ ਵਿਚ ਹੀ ਕਬਜ਼ੇ ਕਰਨੇ ਸੋਖੇ ਹੋ 
ਗਏ ਸਨ ਅਤੇ ਉਨ੍ਹਾਂ ਨੇ ਅਫਗਾਨਿਸਤਾਨ ਤੋਂ ਇਥੈ ਕਬਜਾ ਜਾਂ ਲੁਟ ਮਾਰ ਕਰਨ ਆਏ 
ਅਹਿਮਦ ਸ਼ਾਹ ਦੁੱਰਾਨੀ ਅਤੇ ਉਸ ਦੇ ਪੁੱਤਰ ਤੈਮੂਰ ਸ਼ਾਹ ਦੇ ਪੈਰ ਨਾ ਲੱਗਣ ਦਿੱਤੇ 
ਬਲਕਿ ਵੇਲੇ ਕੁਵੇਲੇ ਖਾਲਸਾ ਦਲ ਨੇ ਪੰਜਾਬ ਤੋਂ ਬਾਹਰ ਭੀ ਜਾ ਮੱਲਾਂ ਮਾਰੀਆਂ, ਭਰਤ 
ਪੁਰੀਏ ਜਾਟ ਭਾਜਿਆਂ ਦੀ ਸਹਾਇਤਾ ਜਾ ਕੀਤੀ ਅੜੇ ਮਰਾਠਾ ਸਰਦਾਰਾਂ ਦੇ ਪੰਜਾਬ ਉੱਤੇ 
ਤਹਿਤ ਜਮਾਉਣ ਦੇ ਜਤਨਾਂ ਨੂੰ ਨਿਸਫ਼ਲ ਕਰ ਦਿੱਤਾ । 
ਕਸਾਈਪੁਰਾ ਲਾਹੋਰ ਪਰ ਹੱਲਾ 
ਵਿਚ ਨਹੀਂ ਆਉਦਾ ਅਤੇ ਨਾਂ ਹੀ ਨਵਾਬ ਕਪੂਰ ਸਿੰਘ ਜੀ ਦਾ । ਇਸ ਵਾਕੇ ਤੋਂ ਅੱਠ ਦਿਨ 
ਪਹਿਲਾਂ ਦੀਵਾਲੀ ਸੀ । ਮਾਲੂਮ ਹੁੰਦਾ ਹੈ ਇਸ ਮੋਕੇ ਤੇ ਬਹੁਤ ਸਾਰੇ ਵੱਡੇ ਵੱਡੇ ਸਰਦਾਰ 
ਅੰਮ੍ਰਿਤਸਰ ਪੁੱਜੇ ਹੋਏ ਸਨ । ਜਿਵੇਂ ਅਜਿਹੇ ਮੋਕਿਆਂ ਤੇ ਕਈ ਵਾਰੀ ਲੋਕੀਂ ਖਾਲਸੇ ਪਾਸ 
ਆਪਣੇ ਦੁੱਖਾਂ ਦੀ ਨਵਿਰਤੀ ਲਈ ਬੇਨਤੀਆਂ ਕਰਿਆ ਕਰਦੇ ਸਨ, ਲਾਹੋਰ ਦੇ ਹਿੰਦੂਆਂ 
ਨੇ ਆ ਕੇ ਫਰਿਆਦ ਕੀਤੀ ਕਿ ਓਥੇ ਸ਼ਹਿਰ ਵਿਚ ਖੁੱਲ੍ਹਮ ਖੁਲ੍ਹਾ ਗਊਆਂ ਮਾਰੀਆਂ 
ਜਾਂਦੀਆਂ ਹਨ ਅਤੇ ਕਸਾਈ ਲੋਕ ਹਿੰਦੂਆਂ ਨੂੰ ਬਹੁਤ ਤੰਗ ਕਰ ਰਹੇ ਸਨ । ਸ਼ਾਇਦ 
ਸਰਕਾਰੀ ਕਾਰਿੰਦਿਆਂ ਵੱਲੋਂ ਉਨ੍ਹਾਂ ਨੂੰ ਸ਼ਹਿ ਮਿਲ ਰਹੀ ਹੋਵੇ । ਸਿੰਘ ਆਪ ਦੁੱਖਾਂ ਦੀ ਭੱਠੀ 





74 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਵਿਚ ਦੀ ਲੰਘੇ ਸਨ ਇਸ ਲਈ ਦੁਖੀ ਲੋਕਾਂ ਦੀਆਂ ਤਕਲੀਫਾਂ ਨੂੰ ਚੰਗੀ ਤਰ੍ਹਾਂ ਮਹਿਸੂਸ 
ਕਰਦੇ ਹੋਏ ਉਨ੍ਹਾਂ ਦੀ ਸਹਾਇਤਾ ਕਰਨ ਲਈਂ ਹਰ ਸਮੇਂ ਤਿਆਰ-ਬਰ-ਤਿਆਰ ਰਹਿੰਦੇ 
ਸਨ। ਇਸ ਲਈ ਮੀਰ ਮੰਨੂੰ ਦੀ ਮੋਤ ਦੋ ਦਿਨਾਂ ਵਿਚ ਸਿੰਘਾਂ ਨੂੰ ਚੰਗਾ ਮੋਕਾ ਹੱਥ ਆ 
ਗਿਆ। ਇਹ ਖਿਆਲ ਕਰਕੇ ਕਿ ਜਦ ਉਨ੍ਹਾਂ ਨੇ ਕਸਾਈ ਪੁਰੇ ਪਰ ਧਾਵਾ ਬੋਲਿਆ ਤਾਂ 
ਲਾਹੋਰੀ ਫੌਜ ਉਨ੍ਹਾਂ ਦੇ ਪਿਛੇ ਅੰਮ੍ਰਿਤਸਰ ਆਏਗੀ ਅਤੇ ਬਹੁਤੇ ਇਕੱਠ ਵਿਚ ਨੁਕਸਾਨ 
ਹੋਰਾਂ ਨਾਲ ਤੋਰ ਦਿੱਤਾ ਅਤੇ ਕੁਝ ਚੋਣਵੇਂ ਬੂਜੰਗੀਆਂ ਨੇ ਲਾਹੋਰ ਕਸਾਈ ਪੁਰੇ ਝਪਟ 
ਮਾਰਨ ਦੀ ਤਿਆਰੀ ਕਰ ਲਈ । 

ਰਾੜ ਰਣੀਏ (ਰਣਗੜ੍ਹ) ਡੇਰਾ ਕੀਤੀ ਅਤੇ ਸਵੇਰੇ ਪਹਿਰ ਰਾਤ ਰਹਿੰਦੀ ਸਵਾਰ ਹੋ 
ਪਏ ਅਤੇ ਤੁਰਨ ਲਗਿਆਂ ਆਖਿਆ ਕਿ ਇਥੈ ਜਾਣ ਦਾ ਮਤਲਬ ਕੋਵਲ ਕਸਾਈਆਂ ਨੂੰ 
ਸੋਧਣਾਂ ਅਤੇ ਡਰ ਦੇਣਾ ਹੀ ਹੈ ਕੋਈ ਮਾਲ ਜ਼ੇਵਰ ਅਤੇ ਹੋਰ ਕੋਈ ਚੀਜ ਨਹੀਂ ਛੇੜਨੀ । 
ਦਿਨ ਚੜ੍ਹਣ ਤੋਂ ਪਹਿਲਾਂ ਹੀ ਕਸਾਈ ਪੁਰੇ ਪੁੱਜ ਗਏ ਅੜੇ ਹੱਲਾ ਕਰ ਦਿੱਤਾ। ਝਟਾ ਪਟ 
ਇਕ ਮਾਰ ਮਾਰ ਕੇ ਸ਼ਹਿਰ ਵਿਚ ਰੋਲਾ ਪੈਂਦੇ ਸਾਰ ਹੀ ਉਡੰਤ ਹੋ ਗਏ ਅਤੇ ਇਥੋਂ ਸਿੱਧੇ 
ਗੋਇੰਦਵਾਲ ਦੇ ਦਖਣ ਨੂੰ ਹੋ ਪਏ । ਦਰਿਆਉਂ' ਦੱਖਣ ਨੂੰ ਪਾਰਲੇ ਤਲਵੰਡੀ ਪਿੰਡ ਦੇ 
ਸ਼ੇਰ ਖ਼ਾਨ ਨੇ, ਜਿਸ ਨਾਲ ਸਰਦਾਰ ਜੱਸਾ ਸਿੰਘ ਦੀ ਸਾਂਝ ਸੀ, ਆਪਣੇ ਪਿੰਡ ਦੇ ਬਰਾਬਰ 
ਇਕ ਸੋਖੇ ਗਾਹਣ ਦਾ ਪਤਾ ਦੇ ਦਿੱਤਾ ਜਿਥੋਂ ਬਿਆਸਾ ਪਾਰ ਕਰ ਕੋ ਮਸੀਤਾਂ ਦੇ ਪਾਸ ਦੀ 
ਸਤਲੁਜ ਜਾ ਟੱਪੇ ਅਤੇ ਸੱਭੇ ਸਰਦਾਰ ਡਰੋਲੀ ਪਿੰਡ ਮਾਤਾ ਜੀਤੋ ਦੇ ਡੇਰੇ ਜਾ ਉਤਰੇ । 

__ [ਲੱਨਾ ਸਿੰਘ ਬਿਨੋਦ, ਉਰਦੂ, 15-16] 








ਖ਼ੁਆਸਪੁਰ ਅਤੇ ਫ਼ਤਿਹਾਬਾਦ ਸਰ ਕਰਨੇ 

ਇਨ੍ਹਾਂ ਦਿਨਾਂ ਵਿਚ ਮੋਕਾ ਦੇਖ ਕੇ ਸਰਦਾਰ ਜੱਸਾ ਸਿੰਘ ਨੇ ਬਿਆਸਾ ਦੇ ਸੱਜੇ ਕੰਢੇ 
ਗੋਇੰਦਵਾਲੋਂ ਉੱਤਰ ਨੂੰ ਖਵਾਸ ਪੁਰ ਅਤੇ ਉਸ ਦੇ ਲਾਗੇ ਫ਼ਤਿਹਾਬਾਦ ਦੇ ਕਿਲੋ ਸਰ ਕਰ 
ਲਏ ਤਾਂ ਕਿ ਅੱਗੇ ਨੂੰ ਇਥੋਂ ਦੀ ਬਿਆਸਾ ਪਾਰ ਕਰਨ ਵਿਚ ਕੋਈ ਰੁਕਾਵਟ ਨਾ ਹੋਇਆ 
ਕਰੇ । ਖੁਆਸ ਪੁਰ ਪਰ ਹੱਲੇ ਦਾ ਹੁਕਮ ਸੁਣਦੇ ਹੀ ਜੈ ਸਿੰਘ ਲੋਹਾਰਾਂ ਵਾਲਾ ਸਾਰਿਆਂ 
ਨਾਲੋਂ ਪਹਿਲਾਂ ਪੋੜੀ ਲਾ ਕੇ ਕਿਲੇ ਤੇ ਜਾ ਚੜ੍ਹਿਆ ਅਤੇ ਉਸ ਦੇ ਪਿਛੋ ਗੁਰਬਖਸ਼ ਸਿੰਘ 
ਮੁੰਡੋਵਾਲਾ ਅਤੇ ਦੇਸਾ ਸਿੰਘ ਵਾਲੀਆ ਦੇ ਚੜ੍ਹਦੇ ਸਾਰ ਹੋਰ ਜਵਾਨ ਭੀ ਜਾ ਪੁੱਜੇ । ਇਥੇ ਦੇ 
ਪਠਾਣ ਜਾਨਾਂ ਹੀਲ ਕੇ ਲੜੇ ਪਰ ਖਾਲਸੇ ਦਾ ਜੋਰ ਪੈ ਜ਼ਾਣ ਕਰਕੇ ਈਨ ਮੰਨ 
ਗਏ । 

ਖ਼ੁਆਸ ਪੁਰ ਵਿਚ ਆਪਣਾ ਨਾਣਾ ਬਿਠਾ ਕੇ ਖਾਲਸਾ ਫ਼ਤਿਹਾਬਾਦ ਵੱਲ ਨੂੰ ਵਧਿਆ । 
ਪਿੰਡ ਸੋਖੋ ਹੀ ਮੱਲ ਲਿਆ । ਇਹ ਦੇਖ ਕੇ ਠਾਣੋ ਵਾਲਿਆਂ ਨੇ ਇਸ ਸ਼ਰਤ ਪਰ ਹਥਿਆਰ 
,ਰੱਖ ਦਿੱਤੇ ਕਿ ਉਨ੍ਹਾਂ ਦੀ ਜਾਨ ਬਖ਼ਸ਼ ਦਿੱਤੀ ਜਾਏ। ਸਰਦਾਰ ਜੱਸਾ ਸਿੰਘ ਨੂੰ ਤਾਂ ਕੇਵਲ 
ਆਪਣੀ ਮੱਲ ਦੀ ਹੀ ਲੋੜ ਸੀ, ਇਸ ਲਈਂ ਇਹ ਗੱਲ ਝਟ ਮੰਨ ਲਈ ਗਈ ਅਤੇ 


ਪੰਥ ਦਾ ਜੱਥੇਦਾਰ ਨਵਾਬ ਜੱਸਾ ਲਿੰਘ 75 
ਥਾਨੋਦਾਰ ਨੇ ਨਾਣਾ ਖਾਲੀ ਕਰੰ ਦਿੱਤਾ । ਪਰ ਕਿਲੇ ਵਿਚ ਸਰਦਾਰ ਫੂਲੇ ਖਾਨ ਆਕੀ ਹੋ 
ਬੈਠਾ। ਉਸ ਨੇ ਲਾਗੋਰੋਂ ਅਤੇ ਜਾਲੰਧਰੋਂ ਅਦੀਨਾ ਬੇਗ ਪਾਸੋਂ ਫੋਜ ਮੰਗ ਭੇਜੀ। ਇਹ ਦੇਖ 
ਕੇ ਸਰਦਾਰ ਜੱਸਾ ਸਿੰਘ ਨੇ ਆਪਣੋ ਬਖਸ਼ੀ ਸਰਦਾਰ ਨੱਥਾ ਸਿੰਘ ਨੂੰ ਹੁਕਮ ਕੀਤਾ ਕਿ ਫੂਲੇ 
ਖ਼ਾਨ ਨੂੰ ਸੋਧਣ ਵਿਚ ਛੇਤੀ ਕਰਨੀ ਚਾਹੀਦੀ ਹੈ । ਬਥਸ਼ੀ ਨੱਥਾ ਸਿੰਘ ਨੇ ਪਹਿਲਾਂ ਝਟ 
ਛਹੀਆਂ ਜਾਂ ਮਾਰੀਆਂ, ਫੇਰ ਮੋਰਚਿਆਂ ਤੇ ਜੋਰ ਪਾਇਆ ਅਤੇ ਫਸੀਲ ਟੱਪ ਕੇ ਸ਼ਹਿਰ 
ਵਿਚ ਜਾ ਵੜੇ। ਇਹ ਦੇਖ ਕੇ ਝੂਲੇ ਖ਼ਾਨ ਨੇ ਆਪਣੀ ਹਵੇਲੀ ਕਾਇਮ ਕਰ ਲਈ ਕਿ 
ਸ਼ਾਇਦ ਇਤਨੇ ਨੂੰ ਕਿਧਰੋਂ ਕੋਈ ਮਦਦ ਆ ਪੁੱਜੇ । ਪਰ ਅੰਤ ਜਦ ਬਚਾਉ ਦੀ ਕੋਈ ਸੂਰਤ 
ਬਣਦੀ ਨਾ ਦਿਸੀ ਤਾਂ ਬਖਸ਼ੀ ਨੱਥਾ ਸਿੰਘ ਰਾਹੀਂ ਸਰਦਾਰ ਜੱਸਾ ਸਿੰਘ ਪਾਸ ਆ ਹਾਜਰ 
ਹੋਇਆ । ਜੱਸਾ ਸਿੰਘ ਨੂੰ ਭੀ ਬੱਸ ਇਸੇ ਗੱਲ ਦੀ ਲੋੜ ਸੀ ਕਿ ਫੂਲੇ ਖ਼ਾਨ ਖਾਲਸੇ ਦੀ 
ਤਾਬੋਦਾਰੀ ਪਰਵਾਨ ਕਰ ਲਵੇ । ਉਸ ਪਾਸੋਂ ਮਾਮਲਾ ਲੈਣਾ ਕਰਕੇ ਕਿਲਾ ਆਪਣੀ ਵੱਲੋਂ 
ਮੁੜ ਉਸੈ ਨੂੰ ਦੇ ਦਿੱਤਾ । 





[ਜੱਸਾ ਸੰਘ ਬਿਨੋਦ, ਉਜਦੂ, 13-14] 
ਸਰਦਾਰ ਜੱਸਾ ਸਿੰਘ ਖਾਲਸੇ ਦਾ ਰਾਜਸੀ ਅਤੇ ਧਾਰਮਕ ਜੱਥੇਦਾਰ--“ਨਵਾਬ? ਦਾ 
ਖਿਤਾਬ 

ਸੰਮਤ 1811 ਦੀ ਵਸਾਥੀਂ, 10 ਅਪ੍ਰੈਲ 1754 ਨੂੰ ਸਰੀ ਅੰਮਿ੍‌ਤਸਰ ਅਕਾਲ ਤਖਤ 
ਦੇ ਸਾਹਮਣੇ ਖਾਲਸਾ ਜੀ ਦਾ ਦੀਵਾਨ ਸਜਿਆ । ਇਸ ਵੋਲੋ ਤਕ ਸਿੰਘਾਂ ਨੇ ਰਾਮ ਰਾਉਂਣੀ 
ਮੁੜ ਉਸਾਰ ਲਈ ਸੀ ਜੋ ਮੀਰ ਮੰਨੂੰ ਨੇ ਢੁਹਾ ਦਿੱਤੀ ਸੀ ਅਤੇ ਇਸ ਦਾ ਨਵਾਂ ਨਾਉਂ 
ਰਾਮਗੜ੍ਹ ਰੱਖਿਆ। ਇਸ ਦੀ ਦੇਖ ਭਾਲ ਸਰਦਾਰ ਜੱਸਾ ਸਿੰਘ ਦੀਚੋਗਿੱਲੀਏ ਨੂੰ ਸੋਂਪੀ 
ਹੋਈ ਸੀ। ਖਾਲਸਾ ਦਲ ਦੇ ਬਨੁਤ ਸਾਰੋ ਸਰਦਾਰ ਇੱਥੇ ਪੁੱਜੇ ਹੇਏ ਸਨ । ਸਰਬਤ ਸੰਗਤ 
ਨੇ ਨਵਾਬ ਕਪੂਰ ਸਿੰਘ ਜੀ ਲਈ ਅਰਦਾਸ ਕੀਤੀ ਅਤੇ ਸਰਦਾਰ ਜੱਸਾ ਸਿੰਘ ਜੀ 
ਆਹਲੂਵਾਲੀਏ ਨੂੰ ਹਰ ਪ੍ਰਕਾਰ ਯੋਗ ਜਾਣ ਕੇ ਨਵਾਬ ਸਾਹਿਬ ਦੀ ਥਾਂ ਖਾਲਸੇ ਦਾ ਰਾਜਸੀ 
ਅਤੇ ਧਾਰਮਕ ਜੱਥੇਦਾਰ ਥਾਪਿਆ, ਅਤੇ ਨਵਾਸ਼ ਕਪੂਰ ਸਿੰਘ ਵਾਲਾ “ਨਵਾਬ” ਦਾ 
ਖ਼ਿਤਾਬ ਦਿੱਤਾ। ਇਸ ਤਰ੍ਹਾਂ ਮਾਤਾ ਸੁੰਦਰੀ ਜੀ ਅਤੇ ਨਵਾਸ਼ ਕਪੂਰ ਸਿੰਘ ਜੀ ਦੇ ਬਚਨ 
ਅਤੇ ਆਸ਼ੇ ਪੂਰੇ ਹੋ ਗਏ ਜਿਨ੍ਹਾਂ ਪਰ ਸਰਦਾਰ ਜੱਸਾ ਸਿੰਘ ਜੀ ਨੇ ਪੂਰੀ ਸ਼ਰਧਾ ਅਤੇ ਸੇਵਾ 
ਭਾਵ ਨਾਲ ਫੁੱਲ ਚੜ੍ਹਾਏ । 

ਇਸ ਵੇਲੇ, ਜਿਵੇ ਪਿੱਛੇ ਦੱਸਿਆ ਜਾ ਚੁੱਕਾ ਹੈ, ਲਾਹੋਰ ਵਿਚ ਮੀਰ ਮਨੂੰ ਦਾ ਜਾਰ 
ਕੁ ਸਾਲ ਦਾ ਪੁੱਤਰ ਮੁਹੰਮਦ ਅਮੀਨ ਖਾਨ ਹਾਕਮ ਸੀ ਅਤੇ ਉਸ ਦਾ ਮੁਖ ਮੰਤਰੀ ਸੱਯਦ 
ਭਿਖਾਰੀ ਖ਼ਾਨ ਸੀ । ਪਰ ਬਹੁਤੀ ਕਰਤਾ ਧਰਤਾ ਮੰਨੂੰ ਦੀ ਵਿਧਵਾ ਮੁਰਾਦ ਬੇਰਮ ਸੀ । 
ਇਹ ਸੋਚ ਕੇ ਕਿ ਇਸ ਵਸਾਖੀ ਪਰ ਸਿੰਘਾਂ ਦਾ ਇਕ ਭਾਰੀ ਇਕੱਠ ਹੋਵੇਗਾ ਲਾਹੋਰੋਂ ਇਕ 
ਫ਼ੌਜ ਅਜੀਜ ਬੇਗ਼ ਅਤੇ ਬਖਸ਼ਿੰਦਾ ਬੇਗ਼ ਦੇ ਤਹਿਤ ਵਿਚ ਅੰਮ੍ਰਿਤਸਰ ਭੇਜੀ ਗਈ ਤਾਂ ਕਿ 











76 ਸਰਦਾਰ ਜੱਸਾ ਸਿੰਘ ਆਹਲੂਵਾਲੀਆ 

ਸਿੰਘਾਂ ਦੇ ਇਕੱਠ ਨੂੰ ਖਿਦੇੜ ਦੇਵੇ ਅਤੇ ਲੋੜ ਅਨੁਸਾਰ ਹੋਰ ਕਾਰਵਾਈ ਕਰੇ । ਪਰ 
ਸਰਦਾਰ ਜੱਸਾ ਸਿੰਘ ਨੇ ਇਕ ਅਜੇਹਾ ਜੋਰਦਾਰ ਅਤੇ ਅਚਨਜ਼ੇਤ ਹੱਲਾ ਕੀਤਾ ਕਿ ਲਾਹੋਰੀ 
ਫ਼ੌਜ ਸਿੰਘਾਂ ਦਾ ਟਾਕਰਾ ਨਾ ਕਰ ਸਕੀ ਅਤੇ ਭੱਜ ਨਿਕਲੀ । ਅਜੀਜ ਬੇਗ ਨੂੰ ਹੋਈ ਇਸ 
ਹਾਰ ਨਾਲ ਜਿੱਥੋਂ ਲਾਹੋਰ ਦੀ ਹਕੂਮਤ ਨੂੰ ਇਕ ਤਕੜੀ ਸੱਟ ਵਜੀ, ਉਥੇ ਸਿੱਖ ਸਰਦਾਰਾਂ 
ਦੇ ਹੋਸਲੇ ਦੂਣੇ ਚੋਣੇ ਹੋ ਗਏ ਅਤੇ ਉਹ ਅਗਲੀਆਂ ਮੱਲਾਂ ਮਾਰਾਂ ਲਈ ਸ਼ੇਰ ਹੋ ਗਏ । 


ਅਸਿਆਗਇ ਬਾੜੂਵਾਂ 
ਖਾਲਸੇ ਦੀਆਂ /ਿਸ਼ਲਾਂ ਅਤੇਂ “ਰਾਖੀ”-ਪਰਥੰਧ 





ਲਾਹੋਰ ਦੇ ਲਾਗੇ ਦਾ ਆਲਾ ਦੁਆਲਾ ਛੱਡ ਕੇ ਖਾਲਸੇ ਦੀਆਂ ਮੱਲਾਂ ਮਾਰਾਂ ਇਸ 
ਵੇਲੇ ਹੋਰ ਸਾਰੀ ਪਾਸੀਂ ਵਧ ਰਹੀਆਂ ਸਨ । ਤਰੁਣਾ ਦਲ ਦੇ ਜੱਥੇ ਹੁਣ ਕਈ ਛੋਟੇ ਛੋਟੇ 
ਜਥਿਆਂ ਵਿਚ ਵੰਡ ਹੋ ਗਏ ਅਤੇ ਜਿਸ ਮਨਚਲੇ ਸਿੰਘ ਨਾਲ ਕੁਝ ਨੌਜਵਾਨ ਘੋੜ-ਚੜ੍ਹਿਆਂ 
ਦੀ ਥੋੜ੍ਹੀ ਬਹੁਤ ਜਮੀਅਤ ਹੋ ਚਈ ਉੱਸੇ ਨੇ ਹੀ, ਜਿਥੇ ਜਿਥੇ ਉਸ ਦਾ ਦਾਉ ਲੱਗਾ, ਹੱਥ 
ਪੈਰ ਪਸਾਰਨੇ ਸ਼ੁਰੂ ਕਰ ਦਿੱਤੇ । ਇਨ੍ਹਾਂ ਸਰਦਾਰਾਂ ਦੀ ਗਿਣਤੀ ਵੱਧਦੀ ਵੱਧਦੀ ਸੱਠਾਂ ਤੋਂ ਭੀ 
ਟੱਪ ਗਈ । ਪਰ ਜਦ ਕਦੀ ਕੋਈ ਸਾਂਝੀ ਮੁਹਿੰਮ ਆ ਪੈਂਦੀ ਸੀ, ਤਾਂ ਇਹ ਛੋਟੇ ਛੋਟੇ ਸਭ 
ਸਰਦਾਰ ਕਿਸੇ ਨਾਂ ਕਿਸੇ ਵੱਡੇ ਸਰਦਾਰ ਦੀ ਅਗਵਾਈ ਹੇਠ ਹੋ ਕੇ ਧਾਵਿਆਂ ਵਿਚ ਸ਼ਾਅਲ 
ਹੋ ਜਾਂਦੇ ਸਨ ! ਇਸ ਤਰ੍ਹਾਂ ਜੱਥੇਬੰਦੀ ਪੀਡੀ ਅਤੇ ਮਜਬੂਤ ਹੋ ਜਾਂਦੀ ਸੀ ਅਤੇ ਮੁਹਿੰਮ ਦੀ 
ਸਫ਼ਲਤਾ ਜਿਆਦਾ ਯਕੀਨੀ। ਇਨ੍ਹਾ ਵਡੇਰੀਆ ਜੱਥੇਬੰਦੀਆਂ ਨੂੰ ਮਿਸਲਾਂ ਕਿਹਾ ਜਾਂਦਾ ਸੀ 
ਅਤੇ ਇਨ੍ਹਾਂ ਦੇ ਸਰਦਾਰਾਂ ਨੂੰ ਮਿਸਲਦਾਰ । ਇਨ੍ਹਾਂ ਪ੍ਰਸਿੱਧ ਮਿਸਲਾਂ ਦੀ ਗਿਣੜੀ ਹੋਲੀ 
ਹੋਲੀ ਬਾਰਾਂ ਤਕ ਪੁੱਜ ਗਈ : 
ਦੂਜੀ---ਰਾਮਗੰੜ੍ਹੀਆਂ, ਮੋਵੀ ਸਰਦਾਰ ਖੁਸ਼ਹਾਲ ਸਿੰਘ ਕੱਕੜ, ਨੰਦ ਸਿੰਘ 
ਸਾਂਘਣੀਆਂ; ਪ੍ਰਸਿਧ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਜੋਧ ਸਿੰਘ 
ਰਾਮਗੜ੍ਹੀਆ - 
ਤੀਜੀ---ਕਨ੍ਹਈਆਂ, ਮੋਢੀ ਸਰਦਾਰ ਜੈ ਸਿੰਘ ਕਨ੍ਹਈਆ 
ਚੋਥੀ--ਨਕਈ, ਮੋਢੀ ਸੱਰਦਾਰ ਹੀਰਾ ਸਿੰਘ ਨਕਈ, ਪ੍ਰਸਿੱਧ ਸਰਦਾਰ ਨਾਹਰ 
ਪੰਜਵੀਂ--ਡੱਲੇਵਾਲੀਏ, ਮੋਢੀ- ਸਰਦਾਰ ਗੁਲਾਬ ਸਿੰਘ; ਪ੍ਰਸਿਧ ਸਰਦਾਰ ਤਾਰਾ 
ਸਿੰਘ ਗ਼ੈਬਾ ਧ 
ਛੇਵੀਂ---ਆਹਲੂਵਾਲੀਆਂ, ਮੋਢੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਸੱਤਵੀਂ---ਨਿਸ਼ਾਨਾਂ ਵਾਲੇ, ਮੋਂਢੀ ਸਰਦਾਰ ਮੰਗਤ ਸਿੰਘ, ਮੋਹਰ ਸਿੰਘ 








78 ਸਰਦਾਰ ਜੱਜਾ ਸਿੰਘ ਆਹਲੂਵਾਲੀਆ 
ਅੱਠਵੀ---ਫੈਜੁੱਲਾ ਪਰੀਆਂ (ਸਿੰਘ ਪੁਰੀਆਂ), ਮੋਢੀ ਸਰਦਾਰ ਕਪੂਰ ਸਿੰਘ 
ਨੋਵੀਂ--ਕਰੋੜ ਸਿੰਘੀਆਂ, ਮੋਢੀ ਸਰਦਾਰ ਕਰੋੜਾ ਸਿੰਘ ਪੰਜਗ੍ਰਾਂਈਆਂ 
ਦਸਵੀਂ--ਸ਼ਹੀਦਾਂ, ਮੋਢੀ ਸਰਦਾਰ ਬਾਬਾ ਦੀਪ ਸਿੰਘ 
ਗਿਆਰ੍ਹਵੀਂ---ਸ਼ੁੱਕਰਚੱਕੀਆਂ, ਮੋਢੀ ਸਰਦਾਰ ਨੌਧ ਸਿੰਘ, ਬੁੱਢਾ ਸਿੰਘ; ਪ੍ਰਸਿੱਧ 

ਸਰਦਾਰ ਚੜ੍ਹਤ ਸਿੰਘ, ਮਹਾਂ ਸਿੰਘ, ਰਣਜੀਤ ਸਿੰਘ 
ਬਾਰ੍ਹਵੀ---ਫੂਲਕਿਆਂ, ਮੋਢੀ ਸਰਦਾਰ ਬਾਬਾ ਆਲਾ ਸਿੰਘ ਫੂਲਕਾ; ਪ੍ਰਸਿੱਧ ਸਰਦਾਰ 
ਮਹਾਰਾਜ ਅਮਰ ਸਿੰਘ, ਪਟਿਆਲਾ 

ਸਰਦਾਰ ਹਮੀਰ ਸਿੰਘ, ਨਾਭਾ 

ਰਾਜਾ ਗਜਪਤ ਸਿੰਘ, ਰਾਜਾਂ ਭਾਗ ਸਿੰਘ, ਜੀਂਦ 

ਸੰਨ 1753 ਵਿਚ ਮੀਰ ਮੰਨੂੰ ਦੀ ਮੋਤ ਤੋਂ ਸੰਨ 1765 ਤਕ ਜਦ ਕਿ ਖਾਲਸੇ ਨੇ 
ਅਵਰਾ ਤਫਰੀ ਦਾ ਜਮਾਨਾ ਸੀ ਅਤੇ ਕੋਈ ਪੱਕੀ ਅਮਨ ਵਾਲੀ ਹਕੂਮਤ ਨਹੀਂ ਸੀ ਕਾਇਮ 
ਹੈਂ ਸਕੀ। ਇਸ ਵੇਲੇ ਦਿੱਲੀ ਦੀ ਮੁਗਲ ਹਕੂਮਤ, ਅਫਗਾਨਿਸਤਾਨ ਦੈ ਬਾਦਸ਼ਾਹ 
ਅਹਿਮਦ ਸ਼ਾਹ ਦੁੱਰਾਨੀ, ਦੱਖਣ ਦੇ ਮਰਾਨੇ ਸਰਦਾਰਾਂ ਅਤੇ ਪੰਜਾਬ ਦੇ ਸਿੰਘ ਸਰਦਾਰਾਂ 
ਵਿਚ ਇਥੇ ਆਪਸ ਵਿਚ ਖਿਚਾ ਖਿੱਚੀ, ਧੱਕਾ ਜੋਰੀ ਅਤੇ ਨਿਤ ਨਵੇਂ ਰੋਜ ਫ਼ੌਜਾਂ ਦੀ ਚੜ੍ਹਾਈ 
ਹੋ ਫਹੀ ਸੀ ਅਤੇ ਲੁੱਟ ਮਾਰ ਮਚੀ ਹੋਈ ਸੀ। ਇਸ ਹਾਲਤ ਵਿਚ ਇਥੇ ਸਭ ਤੋਂ ਵਧ ਦੁਖੀ 
ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਸਨ ਜਿਨ੍ਹਾਂ ਦੇ ਘਰ ਘਾਟ, ਖਾਣਾ ਦਾਣਾ, ਮਾਲ ਮਤਾਹ, 
ਡੰਗਰ ਵੱਛਾ ਅਤੇ ਰੁਪਇਆ ਪੈਸਾ ਹਰ ਤੀਸਰੇ ਦਿਨ ਲੁਟੇ ਜਾਂਦੇ ਸਨ। ਕੋਈ ਇਨ੍ਹਾਂ ਨੂੰ 
ਰਸਦ ਪਾਣੀ ਲੋਈ ਲੁਟਦਾ ਸੀ, ਕੋਈ ਮਾਲ ਦੇ ਲਾਲਚ ਨਾਲ, ਅਤੇ ਕੋਈ ਆਪਣਾ 
ਤਹਿਤ ਅਤੇ ਰਾਜ ਬਿਠਾਉਣ' ਅਤੇ ਰੁਹਬ ਪਾਉਣ ਲਈ । ਗੱਲ ਕੀ, ਲੁਟਾਈ ਅਤੇ 
ਉਗ੍ਾਹੀ ਲਈ ਤਾਂ ਹਰ ਕੋਈ ਚੜ੍ਹ ਚੜ੍ਹ ਆਉਦਾ ਸੀ, ਪਰ ਇਨ੍ਹਾਂ ਗਰੀਬਾਂ ਦੀ ਸਹਾਇਤਾ 
ਅਤੇ ਰਾਖੀ ਕਰਨ ਲਈ ਕੋਈਂ ਭੀ ਨਹੀਂ ਸੀ ਕੁਝ ਕਰ ਰਿਹਾ । ਦਿੱਲੀ ਵਾਲੇ ਤਾਂ ਰਾਖੀ 
ਕਰਨ ਜੋਰੈ ਹੀ ਨਹੀਂ ਸਨ । ਉਨ੍ਹਾਂ ਨੂੰ ਤਾਂ ਆਪ ਕਦੀ ਨਾਦਰ ਸ਼ਾਹ ਈਰਾਨੀ ਲੁੱਟ ਲੈਂਦਾ 
ਸੀ ਅਤੇ ਕਦੀ ਅਹਿਮਦ ਸ਼ਾਹ ਦੁੱਰਾਨੀ, ਅਤੇ ਕਦੀ ਮਰਾਠੇ ਅੜੇ ਜਾਟ ਆ ਝਾੜੂ ਫੇਰਦੇ 
ਸਨ । ਹਾਕਮਾਂ ਦੀ ਆਪਸ ਵਿਚ ਭੀ ਖਟ ਪਣ ਹੀ ਰਹਿੰਦੀ ਸੀ। ਅਹਿਮਦ ਸ਼ਾਹ ਤਾਂ 
ਆਉਂਦਾ ਹੀ ਲੁਟ ਮਾਰ ਕਰਨ ਸੀ ਅਤੇ ਇਥੇ ਦੀ ਦੋਲਤ ਨਾਲ ਕੰਧਾਰ ਅਤੇ ਕਾਬੁਲ ਨੂੰ 
ਅਮੀਰ ਬਣਾਉਣ ਲਈ । ਮਰਾਠੇ ਦੂਰ ਦੱਖਣ ਦੋਸ ਦੇ ਵਸਨੀਕ ਸਨ, ਉਨ੍ਹਾਂ ਵਾਸਤੇ 
ਪੰਜਾਬ ਕਮਾਊ ਫ਼ੋਜੀਆਂ ਲਈ ਇਕ ਪਰਦੇਸੀ ਛਾਉਣੀ ਸੀ। ਨਾ ਉਨ੍ਹਾਂ ਨੂੰ ਇਸ ਦੇਸ ਨਾਲ 
ਕੋਈ ਲਗਾਉ ਅਤੇ ਪ੍ਰੇਮ ਸੀ ਅਤੇ ਨਾ ਹੀ ਇਥੇ ਦੋ ਲੋਕਾਂ ਦੇ ਲਈ ਕੋਈ ਭਾਈ-ਬੰਦੀ ਅਤੇ 
ਹਮਦਰਦੀ । 

ਇਕ ਕੇਵਲ ਪੰਜਾਬ ਦੇ ਸਿੰਘ ਮਰਦਾਰ ਹੀ ਸਨ ਜਿਨ੍ਹਾਂ ਦਾ ਇਹ ਆਪਣਾ ਦੇਸ਼ 











ਖਾਲਲੇ ਦੀਆ ਮਿਸਲਾ ਅਤੇ 'ਰਾਖੀ`-ਪਰਸ਼ੰਧ 79 
ਸੀ। ਇੱਥੇ ਹੀ ਉਨ੍ਹਾਂ ਦੇ ਪਿਉ ਦਾਦੇ ਜੰਮੇ, ਪਲੇ ਅੜੇ ਰਹੇ ਸਨ । ਇੱਥੇ ਦੀ ਮਿੱਟੀ ਦੇ ਹੀ 
ਉਹ ਬਣੇ ਹੋਏ ਸਨ । ਇੱਥੇ ਦੇ ਪਿੰਡਾਂ ਵਿਚ ਹੀ ਉਨ੍ਹਾਂ ਦੇ ਘਰ ਘਾਟ ਸਨ ਜਿਥੇ ਉਨ੍ਹਾਂ ਦੀਆਂ 
ਅਤੇ ਰਾਖੀ ਉਨ੍ਹਾਂ ਦਾ ਧਾਰਮਕ ਅਤੇ ਸਮਾਜਕ ਛਰਜ ਸੀ। ਇਥੇ..ਹੀ ਇਨ੍ਹਾਂ ਸਿੰਘ 
ਸਰਦਾਰਾਂ ਅਤੇ ਉਨ੍ਹਾਂ ਦੇ ਸੰਗੀਆਂ ਸਾਬੀਆਂ ਜੀਉਣਾ ਅਤੇ ਮਰਨਾ ਸੀ। ਇੱਥੇ ਹੀ ਉਨ੍ਹਾਂ 
ਦੀ ਸਭ ਜਾਇਦਾਦ, ਮਾਲ ਮਤਾਹ ਅਤੇ ਖੇਤ ਫਸਲਾਂ ਸਨ ਜਿਨ੍ਹਾਂ ਦੀ ਰਾਖੀ ਹੋਣ ਨਾਲ 
ਹੀ ਉਨ੍ਹਾਂ ਦੀ ਜਿੰਦਗੀ ਸੁਖੀ ਹੋ ਸਕਦੀ ਸੀ ਅਤੇ ਉਹ ਲੜ ਮਰ ਭੀ ਇਸੇ ਲਈ ਰਹੇ ਸਨ 
ਕਿ ਕੋਈ ਹੋਰ ਪਰਾਇਆ--ਮੁਗਲ ਹੋਵੇ ਜਾਂ ਈਰਾਨੀ, ਦੁਰਾਨੀ ਜਾਂ ਮਰਾਨਾ---ਉਨ੍ਹਾਂ 
ਦੀ ਇੱਜ਼ਤ, ਦੋਲਤ, ਘਰ ਬਾਰ ਅਤੇ ਦੇਸ ਪਰ ਲੁੱਟ ਮਾਰ ਨਾ ਕਰ ਸਕੇ ਅਤੇ ਉਹ ਅਮਨ 
ਚੈਨ ਨਾਲ ਸੁਤੰਤਰ ਜੀਵਨ ਬਤੀਤ ਕਰ ਸਕਣ । ਇਹ ਨੀਕ ਹੈ ਕਿ ਇਥੇ ਕਾਇਮ ਹੋਈ 
ਕਾਫ਼ਲਿਆਂ, ਠਾਣਿਆਂ ਅਤੇ ਕਿਲਿਆਂ ਪਰ ਕਈ ਵਾਰੀ ਛਾਪੇ ਮਾਰਨੇ ਜਾਂ ਧਾਵੇ ਕਰਨੇ 
ਕਰਨ ਦੀ ਲੋੜ ਪੈਂਦੀ ਸੀ । ਪਰ ਸਿੰਘਾਂ ਲਈ ਇਹ ਕੇਵਲ ਅਜਿਹੇ ਸਾਧਨ ਸਨ ਜਿਨ੍ਹਾਂ ਦਾ 
ਉੱਦੇਸ਼ ਜਨਤਾ ਨੂੰ ਦੁਖ ਦੇਣ ਵਾਲਿਆਂ ਨੂੰ ਖ਼ਤਮ ਕਰ ਕੈ ਸੁਖ ਵਰਤਾਉਣਾ ਸੀ; ਆਪਣੇ 
ਪਿੰਡਾਂ ਅਤੇ ਆਪਣੇ ਘਰਾਂ ਵਿਚ ਅਮਨ ਅਤੇ ਸੁਖ ਵਰਤਾਉਂਣਾ ਸੀ। 

ਇਸ ਲਈ ਜਦ ਉਹ ਆਪ ਮੱਲਾਂ ਮਾਰਨ ਅਤੇ ਕਬਜੇ ਕਰਨ ਲਈ ਜੱਥੇ ਅਤੇ 
ਮਿਸਲਾਂ ਬਣਾ ਕੇ ਨਿਕਲੇ ਤਾਂ ਇਸ ਦਾ ਮਤਲਸ਼ ਕੇਵਲ ਆਪਣੇ ਹੀ ਪਿੰਡਾਂ ਤੋਂ ਪਰਾਈ 
ਅਤਿਆਚਾਰੀ ਸਰਕਾਰ ਨੂੰ ਉਠਾਉਣਾ ਅਤੇ ਉਨ੍ਹਾਂ ਪਿੰਡਾਂ ਦੀ ਰਾਖੀ ਕਰਨਾ ਸੀ । ਪਰ 
ਅਫਰਾ ਤਫਰੀ ਦੇ ਵੇਲੇ ਕਈ ਵਾਰੀ ਗਲਤੀ ਅਤੇ ਵਧੀਕੀ ਭੀ ਹੋ ਜਾਂਦੀ ਹੈ ਅਤੇ ਆਪਣੇ 
ਹੱਥੋਂ ਆਪਣਿਆਂ ਨੂੰ ਅਤੇ ਆਪਣਿਆਂ ਦੇ ਹੱਥੋਂ ਆਪ ਨੂੰ ਦੁਖ ਪਹੁੰਚਣ ਦਾ ਡਰ”ਹੋ ਜਾਂਦਾ 
ਹੈ। ਇਸ ਡਰ ਨੂੰ ਦੂਰ ਕਰਨ ਲਈ ਹੀ ਮਿਸਲਾਂ ਦੇ ਮਰਦਾਰਾਂ ਅਤੇ ਜਥਿਆਂ ਦੇ ਆਗੂਆਂ 
ਨੇ ਇਹ ਫੈਂਸਲਾ ਕੀਤਾ ਕਿ ਜਿਥੇ ਕਿਧਰੇ ਭੀ ਕੋਈ ਦਲ ਜਾਂ ਜਥਾ ਜਾਂ ਸਰਦਾਰ ਆਪਣਾ 
ਕਬਜਾ ਕਰੇ ਜਾਂ ਠਾਣਾ ਬਿਠਾਵੇ ਤਾਂ ਉਸ ਸ਼ਹਿਰ, ਪਿੰਡ ਜਾਂ ਇਲਾਕੇ ਦੀ ਰਾਖੀ ਦੀ ਸਾਰੀ 
ਜੁਮੇਵਾਰੀ ਉਸ ਦੇ ਸਿਰ ਹੋਵੇਗੀ । ਇਸੇ ਤਰ੍ਹਾਂ ਜੇ ਕੋਈ ਪਿੰਡ ਜਾਂ ਤਪਾ ਆਪ ਕਿਸੇ ਮਿਸਲ 
ਵਿਚ ਜਾਣਾ ਚਾਹੇ ਤਾਂ ਉਹ ਪ੍ਰਣ ਕਰੇ ਕਿ ਉਹ ਹਾੜੀ ਸਾਉਣੀ ਸਾਲ ਵਿਚ ਦੋ ਵਾਰੀ 
ਆਮਦਨ ਦਾ ਪੰਜਵਾਂ ਹਿੱਸਾ ਦੇ ਦਿਆ ਕਰੇਗਾ ਅਤੇ ਉਸ ਦੀ ਰਾਖੀ ਉਸ ਮਿਸਲ ਦੇ ਸਿਰ 
ਹੋਵੇਗੀ, ਭਾਵੇਂ ਉਹ ਰਾਖੀ ਚੋਰਾਂ ਧਾੜਵੀਆਂ, ਗੁਆਂਢੀਆਂ ਦੀਆਂ ਵਧੀਕੀਆਂ ਜਾਂ ਸਰਕਾਰੀ 
ਅਤਿਆਚਾਰਾਂ ਜਾਂ ਦਖ਼ਲ ਤੋਂ ਹੋਵੇ । ਗੱਲ ਕੀ ਸਿੰਘ ਮਿਸਲਦਾਰ ਸਰਦਾਰਾਂ ਨੇ ਆਪਣੇ 
ਆਪਣੋ ਇਲਾਕਿਆਂ ਵਿਚ ਲੋਕਾਂ ਦੀ ਜਾਨ ਮਾਲ ਦੀ ਸਾਰੀ ਰਾਖੀ ਆਪਣੇ ਸਿਰ ਚੁੱਕ 
ਲਈ ਅਤੇ ਇਸ 'ਰਾਖੀ' ਦੀ ਸੋਵਾ ਦਾ ਥਾਂ ਪਰ ਬਾਂ ਉਨ੍ਹਾਂ ਨੇ ਖੁੱਲ੍ਹਾ ਏਲਾਨ ਕਰ ਦਿੱਤਾ । 


80 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਇਸ ਦੇ ਨਾਲ ਹੀ ਸਿੰਘ ਸਰਦਾਰਾਂ ਨੈ ਆਪਸ ਵਿਚ ਇਹ ਮਨੌਤ ਕਰ ਲਈ ਕਿ ਉਹ ਇਕ 
ਦੂਸਰੇ ਦੇ ਰਾਖੀ ਦੇ ਪ੍ਰਣ ਅਤੇ ਪ੍ਰਬੰਧ ਦਾ ਪੂਰਾ ਪੂਰਾ ਸਤਿਕਾਰ ਕਰਨਰੀ ਅਤੇ ਇਕ ਦੂਸਰੇ 
ਦੇ “ਰਾਖੀ” ਵਾਲੋ ਇਲਾਕੇ ਵਿਚ ਕਿਸੇ ਪਰਕਾਰ ਦਾ ਦਖ਼ਲ ਨਹੀਂ ਦੇਣਗੇ ਅਤੇ ਜੋ ਕਿਧਰੇ 
ਕੋਈ ਓਪਰਾ ਇਸ ਵਿਚ ਕਿਸੇ ਤਰ੍ਹਾਂ ਦਖਲ ਦੇਵੇਗਾ ਤਾਂ ਦੂਸਰੇ ਸਰਦਾਰ ਰਲ ਕੇ ਉੱਸ 
“ਰਾਖੀ” ਵਾਲੇ ਸਰਦਾਰ ਅਤੇ ਇਲਾਕੇ ਦੀ ਸਹਾਇਤਾ ਕਰਨਗੇ । 

ਇਸ ਦੇ ਨਾਲ ਹੀ ਮਿਸਲਦਾਰ ਹਰ ਦਿਵਾਲੀ ਅਤੇ ਵਿਸਾਖੀ ਦੇ ਮੋਕੇ ਅੰਮ੍ਰਿਤਸਰ 
ਪੁੱਜ ਕੇ ਆਪਣੇ ਆਪਣੇ ਮੱਲੇ ਇਲਾਕਿਆਂ ਦਾ ਨਿਰਣਾ ਕਰ ਲੈਂਦੇ ਸਨ ਤਾਂ ਕਿ ਕਿਸੇ ਨੂੰ 
ਕੋਈ ਭੁਲੋਖਾ ਨਾਂ ਰਹੇ ਅਤੇ ਕਿਸੇ ਹੋਰ ਦੀ ਮੱਲ ਉੱਤੇ ਮੇਰ ਨਾ ਜਗਾਏ । ਸੋਢੀ ਜਵਾਹਰ 
ਸਿੰਘ ਕਰਤਾਰਪੁਰੀਏ ਦੀ ਲਿਖਤ "ਬਾਰਾਂ ਮਿਸਲਾਂ” ਅਨੁਸਾਰ ਇਨ੍ਹਾਂ ਮੋਕਿਆਂ ਪਰ ਸਰਦਾਰ 
ਜੱਸਾ ਸਿੰਘ ਆਹਲੂਵਾਲੀਆ ਵਖ ਵਖ ਸਰਦਾਰਾਂ ਦੀਆਂ ਫਰਦਾਂ ਬਣਾ ਲਿਆ ਕਰਦੇ ਸਨ 
ਅਤੇ ਜਦ ਕੋਈ ਸਰਦਾਰ ਕਿਸੇ ਅਜਿਹੀ ਥਾਂ ਦਾ ਆ ਜਿਕਰ ਕਰਦਾ ਸੀ ਜੋ ਅੱਗੇ ਹੀ ਕਿਸੋਂ 
ਹੋਰ ਨੇ ਮੱਲ ਲਈ ਜੁੰਦੀ ਸੀ ਤਾਂ ਸਰਦਾਰ ਜੱਸਾ ਸਿੰਘ ਉਸ ਨੂੰ ਕਹਿ ਦਿੰਦੇ ਸਨ ਕਿ “ਯਿਹ 
ਤੁਮਹਾਰੀ ਮਿਸਲ ਮੈ ਨਹੀਂ ਜਾ ਸਕਤਾ, ਪਹਿਲੇ ਹੀ ਅਮਕੇ ਸਰਦਾਰ ਕੀ ਮਿਸਲ ਮੇ ਹੈਂ, 
ਤਾਂ ਉਹ “ਸਤਿ ਬਚਨ” ਕਹਿ ਕੇ ਚੁਪ ਕਰ ਜਾਂਦਾ ਸੀ ਅਤੇ ਕੋਈ ਹੁੱਤ ਜਾਂ ਜ਼ਿਦ ਨਹੀਂ ਸੀ 
ਕਰਦਾ। ਇਸ ਤਰ੍ਹਾਂ ਇਸ “ਮਿਸਲ” ਸ਼ਬਦ ਦੀ ਵਰੜੋਂ ਜੋ ਸਰਦਾਰ ਜੱਸਾ ਸਿੰਘ ਤਾਂ 
ਕਾਗਜ਼ ਦੀਆਂ ਵਰਦਾਂ ਲਈ ਕਰਦੇ ਸਨ, ਦੂਸਰੇ ਸਿੰਘਾਂ ਵਿਚ ਆਪਣੇ ਇਲਾਕੇ ਅਤੇ ਜੱਥੇ 
ਲਈ ਭੀ ਹੋਣ ਲੱਗ ਪਈ । ਫ਼ਾਰਸੀ ਬੋਲੀ ਵਿਚ ਇਹ ਸ਼ਬਦ ਦਰਜੇ, ਰੁਤਬੇ ਅਤੇ 
ਬਰਾਬਰ ਦੇ ਅਰਥਾਂ ਵਿਚ ਭੀ ਵਰਤਿਆ ਜਾਂਦਾ ਹੈ, ਅਤੇ ਮਿਸਲਾਂ ਦੇ ਸਰਦਾਰ ਆਪਸ 
ਵਿਚ ਜੂੰਕਿ ਬਰਾਬਰ ਦਰਜੇ ਦੇ ਹੁੰਦੇ ਸਨ ਅਤੇ ਇਕ ਦੂਜੇ ਵਿਚ ਕਿਸੇ ਉਜ ਨੀਚ ਦਾ ਫਰਕ 
ਨਹੀਂ ਸੀ ਹੁੰਦਾ, ਛਿਮ ਕਰਕੇ ਇਸ ਸ਼ਬਦ ਦੀ ਵਰਤੋਂ ਸਿੱਖ ਮਿਸਲਾਂ ਲਈ ਕੋਈ ਅਢੁੱਕਵੀਂ 
ਨਹੀਂ ਸੀ। 

ਮਿਸਲਦਾਰ ਸਿੱਖ ਸਰਦਾਰਾਂ ਦੇ ਆਪਣੇ ਆਪਣੇ ਮੱਲੇ ਇਲਾਕਿਆਂ ਵਿਚ ਅਤੇ 
ਬਾਹਰ ਆਪਣੇ “ਰਾਖੀ” ਪ੍ਰਬੰਧ ਦੇ ਏਲਾਨ ਨਾਲ ਨਾ ਕੇਵਲ ਸ਼ਹਿਰੀ ਅਤੇ ਪੇਂਡੂ ਜਨਤਾ ਨੂੰ 
ਹੀ ਅਮਨ ਚੈਨ ਨਾਲ ਜੀਵਨ ਗੁਜ਼ਾਰ ਸਕਣ ਦੀ ਆਸ ਬਝ ਗਈ ਬਲਕਿ ਖੇਤੀ ਬਾੜੀ, 
ਵਪਾਰ ਅਤੇ ਹੋਰ ਕੰਮਾਂ ਕਾਰਾਂ ਲਈ ਭੀ ਚੰਗਾ ਵਾਤਾਵਰਨ ਪੈਦਾ ਹੋ ਜਾਣ ਨਾਲ ਆਰਥਕ 
ਉੱਨਤੀ ਲਈ ਭੀ ਰਾਹ ਖ਼ੁਲ੍ਹ ਰਿਆ । ਸਭ ਤੋਂ ਵੱਡੀ ਗੱਲ ਇਹ ਹੋਈ ਕਿ ਜਾਨ ਮਾਲ ਦੀ 
ਰਾਖੀ ਦੇ ਭਰੋਸੇ ਨਾਲ ਆਮ ਜਨਤਾ ਦਾਂ ਸਿੱਖ ਸਰਦਾਰਾ ਪਰ ਭਰੋਸਾ ਜੰਮ ਰਿਆ ਅਤੇ 
ਪਰਵਾਨ ਕਰਨ ਲੱਗ ਪਏ । ਇਸ ਨਾਲ ਸਿੱਖ ਮਿਸਲਾਂ ਦੇ ਇਲਾਕਿਆਂ ਦਾ ਘੇਰਾ ਵਧਣ 
ਲੱਗ ਪਿਆ ਅਤੇ ਸਿੱਖ ਲੋਕ-ਰਾਜ ਦੀਆਂ ਜੜ੍ਹਾਂ ਪੱਕੀਆਂ ਹੋਣ ਲੱਗ ਪਈਆਂ । 

ਆਪਣੇ ਪੁਰਾਣੇ ਪਿੰਡਾਂ ਵਿਚ ਅਤੇ ਉਨ੍ਹਾਂ ਦੇ ਲਾਗੇ ਲਾਗੇ ਕਬਜੇ ਕਰਨ ਦਾ ਖਿਆਲ 








ਖਾਲਲੈ ਦੀਆਂ ਮਿਸਲਾਂ ਅਤੇ "ਰਾਖੀ '-ਪਰਬੰਧ 8] 
ਤਾਂ ਸਿੱਖ ਸਰਦਾਰਾਂ ਵਿਚ ਹੋਣਾ ਸੁਭਾਵਕ ਹੀ ਸੀ, ਪਰ ਇਨ੍ਹਾਂ ਤੋਂ ਝਿਨਾਂ ਮਿਸਲਦਾਜਾਂ ਨੇ 
ਆਪਸ ਵਿਚ ਦੇਸ ਦੇ ਪਾਸੇ ਮਿਥ ਲਏ ਜਿਧਰ ਨੂੰ ਕਿ ਉਨ੍ਹਾਂ ਨੇ ਵਧਣਾ ਅਤੇ ਪੱਸਰਨਾ ਸੀ । 
ਇਸ ਨਾਲ ਇਕ ਤਾਂ ਆਪਸ ਵਿਚ ਵ਼ਿਖਾਧ ਦਾ ਡਰ ਨਹੀਂ ਸੀ, ਦੂਸਰੇ ਜੋ ਕੋਈ ਉਪਰਾ 
ਵੈਰੀ ਉਨ੍ਹਾਂ ਪਰ ਧਾਵਾ ਕਰੇ ਤਾਂ ਇਕ ਦੂਸਰੇ ਦੀ ਸਹਾਇਤਾ ਕਰਨ ਲਈ ਪੁੱਜ ਪੈਣ ਨਾਲ 
ਵੈਰੀ ਪਰ ਖਾਲਸਾ ਦਲ ਦਾ ਭੈ ਬਣਿਆ ਰਹਿੰਦਾ ਸੀ ਅਤੇ ਆਪਸ ਵਿਚ ਹਮਦਰਦੀ ਦੀ 
ਭਾਵਨਾ ਟਿਕੀ ਰਹਿੰਦੀ ਸੀ। ਇਸੇ ਭਾਵਨਾ ਅੰਦਰ ਕਈ ਵਾਰੀਂ ਖਾਲਸਾ ਦਲ ਦੇ ਦੂਸਰੇ 
ਮਿਸਲਦਾਰ ਸਰਦਾਰ ਬਾਬਾ ਆਲਾ ਸਿੰਘ ਪਟਿਆਲੇ ਵਾਲੇ, ਭਾਈ ਰੁਰਬਖਸ਼ ਸਿੰਘ 
ਕੈਥਲ ਵਾਲੇ, ਸਰਦਾਰ ਚੜ੍ਹਤ ਸਿੰਘ ਸੁੱਕਰਚੱਕੀਏ ਅਤੇ ਹੋਰ ਸਰਦਾਰਾਂ ਦੀ ਸਹਾਇਤਾ 
ਲਈ ਪੁੱਜਦੇ ਰਹੇ ! ਇਸ ਮਤਲਬ ਲਈ ਖਾਲਸਾ ਦਲ ਦੇ ਕੁਝ ਜੱਥੈ ਸ੍ਰੀ ਅੰਮ੍ਰਿਤਸਰ ਟਿਕੇ 
ਰਹਿੰਦੇ ਸਨ । ਖਾਲਸਾ ਰਾਜ ਦੀ ਕਾਇਮੀ, ਤਰੱਕੀ ਅਤੇ ਰਾਖੀ ਪੰਥ ਦਾ ਸਾਂਝਾ ਕੰਮ ਸੀ 
ਅਤੇ ਸਾਰੇ ਮਿਸਲਦਾਰ ਸਰਦਾਰ ਜੋ ਦਲ ਖਾਲਸਾ ਦੇ ਅੰਗ ਸਨ, ਇਸ ਨੂੰ ਗੁਰੂ-ਪੰਥ ਦੀ 
ਸੇਵਾ ਸਮਝ ਕੇ ਕਰਦੇ ਸਨ 1 ਮਿਸਲਦਾਰ ਸਰਦਾਜ਼ਾਂ ਨੂੰ 'ਸਿੰਘ ਸਾਹਿਬ” ਕਰਕੇ ਬੁਲਾਇਆ 
ਜਾਂਦਾ ਸੀ ਅਤੈ ਜਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਪੰਜਾਬ ਵਿਚ ਇਕ ਵਿਸ਼ਾਲ 
ਰਾਜੇ ਕਾਇਮ ਹੋ ਗਿਆ ਤਾਂ ਭੀ ਮਹਾਰਾਜਾ ਸਾਹਿਬ, ਇਸ ਨੂੰ ਗੁਰੂ-ਪੰਥ ਦੀ ਬਖਸ਼ਿਸ਼ ਹੀ 
ਕਹਿੰਦੇ ਸਨ ਅਤੇ ਮਹਾਰਾਜਾ ਸਾਹਿਬ ਨੂੰ “ਸਿੰਘ ਸਾਹਿਬ” ਜਾ “ਸਿੰਘ ਜੀ” ਕਰਕੇ 
ਸੰਬੋਧਨ ਕੀਤਾ ਜਾਂਦਾ ਸੀ। 

ਸੱਚ ਇਹ ਹੈ ਕਿ ਸਮੁੱਚੇ “ਪੰਜਾਬ” ਦੀ ਜੋ ਤਸਵੀਰ ਇਸ ਵੇਲੇ ਸਾਡੇ ਸਾਹਮਣੇ 
ਆਉਦੀ ਹੈ ਅਤੇ ਜਿਸ ਦੀਆਂ ਹੱਦਾਂ ਇਕ ਸਮੇਂ ਖ਼ੈਬਰ ਤੋ ਲੈ ਕੇ ਜਮੁਨਾ ਤਕ ਅਤੇ ਸਿੰਧ 
ਤੋ ਤਿੱਬਤ ਤਕ ਸਨ ਉਹ ਆਪਣੇ ਸਮੇਂ ਖਾਲਸੇ ਦੀਆਂ ਤਲਵਾਰਾਂ ਨੇ ਖਿੱਚੀ ਸੀ ਅਤੇ ਇਸ 
“ਪੰਜਾਬ” ਨੂੰ ਅਹਿਮਦ ਸ਼ਾਹ ਦੁੱਤਾਨੀ ਦੇ ਮੱਖ-ਏਸ਼ੀਆਈ ਅਫਵਗਾਨੀ ਰਾਜ ਦਾ ਇਕ 
ਹਿੱਸਾ ਬਣਨੋ ਬਚਾ ਕੇ ਹਿੰਦੁਸਤਾਨ ਗਲ ਜੋੜਨਾ ਖਾਲਸੇ ਦਾ ਇਕ ਕ੍ਰਿਸ਼ਮਾ ਸੀ ਅਤੇ ਇਹ 
ਕਹਿਣਾ ਕਿ 'ਪੰਜਾਬ” ਖਾਲਸੇ ਦੀ ਹਿੰਦੁਸਤਾਨ ਨੂੰ ਇਕ ਬਖਸਿਸ਼ ਹੈ, ਇਕ ਅਟੱਲ 
ਇਤਿਹਾਸਕ ਸੱਚਾਈ ਹੈ । ਅਜੋਕੇ ਪੰਜਾਬ ਦਾ ਭੀ ਸੰਨ 1947 ਦੀ ਵੰਡ ਵੇਲੇ ਹਿੰਦੁਸਤਾਨ 
ਦਾ ਇਕ ਔਰ! ਬਣੇ ਰਹਿਣਾ ਸਿੰਘਾਂ ਦੀ ਦੇਸ਼ ਲਈ ਮਰ ਮਿਟਣ ਵਾਲੀ ਕੁਰਬਾਨੀ ਦਾ ਹੀ 
ਇਕ ਸਿੱਟਾ ਹੈ। 

ਆਪਣੋ ਆਪਣੇ ਪਸਾਰ ਲਈ ਜੋ ਪਾਸੈ ਦਲ ਖਾਲਸਾ ਦੇ ਸਰਦਾਰਾਂ ਨੇ ਮਿਥੇ ਸਨ, 
ਉਸ ਅਨੁਸਾਰ ਸਰਦਾਰ ਕਰੋੜਾ ਸਿੰਘ ਅਤੇ ਬਾਬਾ ਦੀਪ ਸਿੰਘ ਸ਼ਹੀਦ ਸਤਲਜੋ ਦੱਖਣ 
ਅਤੇ ਦੱਖਣ-ਚ਼ੜ੍ਹਦੇ ਨੂੰ ਹੋ ਪਏ, ਸਿੰਘ ਪੁਰੀਏ ਰੋਪੜ ਵੱਲ, ਕਨ੍ਹਈਏ ਅਤੇ ਰਾਮਗੜ੍ਹੀਏ 
ਰਿਆੜਕੀ ਵਿਚ ਅੰਮ੍ਰਿਤਸਰੋਂ ਉੱਤਰ-ਚੜ੍ਹਦੇ ਨੂੰ ਜਿਲਾ ਗੁਰਦਾਸਪੁਰ ਵਿਚ, ਨਕਈ ਨੱਕੇ 
ਦੇ ਇਲਾਕੇ ਵਿਚ ਲਾਹੋਰੇਂ ਦੱਖਣ-ਲਹਿੰਦੇ ਨੂੰ, ਅਤੇ ਸ਼ੁਕਰਚੱਕੀਏ ਅਤੇ ਭੰਗੀ ਰਚਨਾ ਅਤੇ 
ਚੱਜ ਦੁਆਬਿਆਂ ਵਿਚ ਪਸਰ ਗਏ ! ਨਿਸ਼ਾਨਾਂ ਵਾਲੇ ਅਤੇ ਡੱਲੇਵਾਲੀਏ ਸੀ ਅੰਮ੍ਰਿਤਸਰ 








82 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਦੀ ਰਾਖੀ ਲਈ ਰਹੇ । ਫੂਲਕਿਆਂ ਦੇ ਤਿੰਨੇ ਟੱਬਰ ਪਟਿਆਲਾ, ਨਾਭਾ ਅਤੇ ਜੀਂਦ, 
ਜੰਗਲ, ਮਾਲਵੇ ਅਤੇ ਲਹਿੰਦੇ ਪੁਆਧ ਵਿਚ ਮੱਲਾਂ ਮਾਰਨ ਲੱਗ ਪਏ । ਇਸ ਤਰ੍ਹਾਂ 
ਸਰਦਾਰ ਜੱਸਾ ਸਿੰਘ ਦਾ ਬਹੁਤਾ ਇਲਾਕਾ ਜਾਲੰਧਰੋਂ ਉੱਤਰ-ਲਹਿੰਦੇ, ਲਹਿੰਦੇ ਅਤੇ 
ਦੱਖਣ-ਲਹਿੰਦੇ ਵੱਲ ਬਿਆਸਾਂ ਦੋ ਚੜ੍ਹਦੇ ਚੜ੍ਹਦੇ ਸਤਲੁਜ ਦੇ ਸੰਗਮ ਤਕ ਸੀ, ਕੁਝ ਪਿੰਡ 
ਪਾਰ ਦੱਖਣ ਨੂੰ ਭੀ ਸਨ ਅਤੇ ਕੁਝ ਹੁਸ਼ਿਆਰਪੁਰ ਦੇ ਜਿਲੇ ਵਿਚ ਹਰਿਆਣੇ ਦੇ ਉੱਤਰ-ਲਹਿੰਦੇ 
ਨੂੰ ਭੁੰਗੇ ਦੇ ਆਲੇ ਦੁਆਲੇ ਸਨ ਅਤੇ ਕੁਝ ਅੰਮ੍ਰਿਤਸਰ ਵਿਚ ਤਰਨ ਤਾਰਨ ਦੇ ਲਾਗੇ ਸਨ । 
ਸਰ ਕਰਨ ਤੋਂ ਬਾਅਦ ਕੁਝ ਪਿੰਡ ਹਿੱਸੇ ਵਿਚ ਆਂ ਜਾਂਦੇ ਸਨ ਜਿਵੇਂ ਕਿ ਜਨਵਰੀ ਸੰਨ 
1764 ਵਿਚ ਸਰਹੰਦ ਪਰ ਕਬਜਾ ਕਰਨ ਵੇਲੇ ਕਈ ਸਰਦਾਰਾਂ ਨੂੰ ਇਸ ਦੇ ਇਰਦ 
ਗਿਰਦ ਦੇ ਭੀ ਪਿੰਡ ਮਿਲ ਗਏ ਸਨ । ਕਈ ਵਾਰੀ ਕਿਸੇ ਖ਼ਾਸ ਮੋਕੇ ਪਰ ਕੁਝ ਪਿੰਡ ਕਿਸੇ 
ਸਰਦਾਰ ਵੱਲੋਂ ਕਿਸੇ ਦੂਸਰੇ ਸਰਦਾਰ ਨੂੰ ਦਿੱਤੇ ਜਾਣ ਪਰ ਸਰਦਾਰਾਂ ਦੇ ਇਲਾਕੇ ਜਾਂ ਪਿੰਡ 
ਇਕ ਦੂਮਰੇ ਦੇ ਇਲਾਕਿਆਂ ਵਿਚ ਰਲ ਮਿਲ ਜਾਂਦੇ ਸਨ । ਪਰ 'ਰਾਖੀ” ਦੇ ਆਪਸ ਵਿਚ 
ਦੇ ਮਿਥੇ ਹੋਏ ਪ੍ਰਬੰਧ ਅਨੁਸਾਰ ਕੋਈ ਸਰਦਾਰ ਕਿਸੇ ਦੂਸਰੇ ਦੇ ਪਿੰਡਾਂ ਵਿਚ ਦਖ਼ਲ ਨਹੀਂ ਸੀ 
ਦਿੰਦਾ ਅਤੇ ਅਸਲੀ ਰਾਖੇ ਮਾਲਕ ਸਰਦਾਰ ਨੂੰ ਉੱਥੇ ਦਾ ਪ੍ਰਬੰਧ ਆਪਣੇ ਢੰਗ ਅਨੁਸਾਰ 
ਕਰਨ ਦੀ ਪੂਰੀ ਖੁਲ੍ਹ ਹੁੰਦੀ ਸੀ । 

ਕੁਝ ਅਜਿਹੇ ਪਿੰਡ ਭੀ ਸਨ ਜਿੱਥੈ ਦੀ ਮਾਲਕੀ ਪੱਤੀ ਵੰਡ ਅਨੁਸਾਰ ਇਕ ਨਾਲੋਂ ਵਧ 
ਸਰਦਾਰਾਂ ਦੀ ਹੁੰਦੀ ਸੀ ਜਿਵੇਂ ਕਿ ਮਾਲਵੇ ਵਿਚ ਪਿੰਡ ਮਰ੍ਹਾਜ ਅਤੇ ਜ਼ੱਕੀਆਂ ਆਦਿ ਵਿਚ 
ਸੀ ਜਿੱਥੈ ਕਿ ਵਖ ਵਖ ਮਾਲਕੀ ਹੋਣ ਪਰ ਭੀ ਸਭ ਆਪਸ ਵਿਚ ਰਲ ਮਿਲ ਕੇ ਅਮਨ 
ਅਮਾਨ ਨਾਲ ਵਸਦੇ ਸਨ । 

ਇਹ ਸੀ ਸਿੱਖ ਮਿਸਲਾਂ ਅਤੇ ਸਿੰਘ ਸਰਦਾਰਾਂ ਦਾ ਸੁਖਾਂ-ਭਰਿਆ ਰਖੀ-ਪ੍ਰਬੰਧ 
ਜਿਸ ਨਾਲ ਉਹ ਹੋਲੀ ਹੋਲੀ ਸਾਰੇ ਪੰਜਾਬ ਵਿਚ ਪਸਰ ਗਏ ਅਤੇ ਇਸ ਨੂੰ ਮੁਗ਼ਲਾਂ ਦੇ 
ਜਬਰ ਅਤੇ ਦੁੱਰਾਨੀਆੰ ਦੀ ਲੁੱਟ ਮਾਰ ਤੋਂ ਬਚਾ ਕੇ ਆਜ਼ਾਦ ਕਰਾਇਆ । ਇਹ ਇਨ੍ਹਾਂ 
ਸਰਦਾਰਾਂ ਦੀ ਕੁਰਬਾਨੀ ਭਰੀ ਦਲੇਰੀਂ ਅਤੇ ਬਹਾਦੂਰੀ ਹੀ ਸੀ ਜਿਸ ਨੇ ਅੰਤ ਉਨ੍ਹੀਵੀਂ ਸਦੀ 
ਦੇ ਆਰੰਭ ਵਿਚ ਇਸ ਪੰਜਾਬ ਨੂੰ ਇਕ ਪੂਰਨ ਆਜਾਦ ਦੇਸ਼ ਦੇ ਕੂਪ ਵਿਚ ਸੰਸਾਰ ਦੇ 
ਰਾਜਸੀ ਨਕਸ਼ੇ ਉੱਤੇ ਦੂਸਰੇ ਆਜ਼ਾਦ ਦੇਸ਼ਾਂ ਦੇ ਬਰਾਬਰ ਲਿਆ ਖੜਾ ਕੀਤਾ ਸੀ। ਇਸ 
ਮਹਾਨ ਕਾਰਜ ਵਿਚ ਅਨਾਰ੍ਹਵੀਂ ਸਦੀ ਦੇ ਦੂਸਰੇ ਅੱਧ ਵਿਚ ਜੋ ਘਾਲ ਸਿੰਘ ਸਰਦਾਰਾਂ ਦੇ 
ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਘਾਲੀ, ਉਸ ਲਈ ਪੰਜਾਬ ਸਦਾ ਉਨ੍ਹਾਂ ਦਾ 
ਰਿਣੀ ਰਹੇਗਾ । ਰ੍ 


ਦੁੱਰਾਨੀ ਦਾ ਚੋਥਾ ਹੱਲਾ 85 

ਨੂੰ ਮੁੜਨ ਦੀ ਤਿਆਰੀ ਕਰ ਲਈ । 

ਅਹਿਮਦ ਸ਼ਾਹ ਨੇ 14 ਫਰਵਰੀ ਸੰਨ 1757 ਨੂੰ ਦਿੱਲੀ ਆਪਣੇ ਪੁੱਤਰ ਤੈਮੂਰ ਦਾ 
ਨਿਕਾਹ ਆਲਮਗੀਰ ਬਾਦਸ਼ਾਹ ਦੀ ਲੜਕੀ ਗੋਹਰ-ਅਫਰੋਜ ਬਾਨੋ ਬੇਗਮ ਨਾਲ ਪੜ੍ਹਾ 
ਲਿਆ ਸੀ। ਹੁਣ ਜਾਂਦੀ ਵਾਰੀ ਆਪਣਾ ਵਿਵਾਹ ਬਾਦਸ਼ਾਹ ਅਹਿਮਦ ਸਾਹ ਦੀ ਲੜਕੀ 
ਹਜਰਤ ਬੇਗਮ ਨਾਲ ਕਰ ਲਿਆ । ਚੜ੍ਹਦੇ ਅਪਹੈਲ ਅਹਿਮਦ ਸ਼ਾਹ ਦੁੱਰਾਨੀ ਦੋ ਮੁਗ਼ਲ 
ਬਾਦਸ਼ਾਹਾਂ ਦੀਆਂ ਸ਼ਹਿਜਾਦੀਆਂ, ਅਤੇ 16 ਹੋਰ ਮੁਗਲ ਘਰਾਣੇ ਦੀਆਂ ਜਨਾਨੀਆਂ. 
ਚਾਰ ਕੁ ਸੋ ਨੌਕਰਾਣੀਆਂ ਅਤੇ ਦਸ ਬਾਰਾਂ ਕਰੋੜ ਦੀ ਲੁੱਟ ਲੈ ਕੇ ਅਫਗਾਨਿਸਤਾਨ ਨੂੰ 
ਮੁੜ ਪਿਆ। 
ਸਿੰਘਾਂ ਦੀਆਂ ਦੁੱਰਾਨੀਆਂ ਪਰ ਝਪਟਾਂ 

ਜਿਸ ਵੇਲੇ ਅਹਿਮਦ ਸ਼ਾਹ ਦਾ ਪੁੱਤਰ ਸ਼ਾਹਜਾਦਾ ਤੈਮੂਰ ਮੁਨ੍ਹੈਲੀ ਦਸਤਿਆਂ ਨਾਲ 
ਸਰਹੰਦ ਦੇ ਲਾਗੇ ਪੁੱਜਾ ਤਾਂ ਪਟਿਆਲੇ ਦੇ ਸਰਦਾਰ ਬਾਬਾ ਆਲਾ ਸਿੰਘ ਅਤੇ ਹੋਤ 
ਸਰਦਾਰਾਂ ਨੇ ਹੱਲਾ ਕਰ ਕੇ ਉਸ ਦਾ ਖਜ਼ਾਨਾ ਲੁੱਟ ਲਿਆ । ਦੂਸਰਾ ਹੱਲਾ ਮਾਵਰਕੋਟ (?) 
ਪਾਸ ਕੀਤਾ ਅਤੇ ਤੈਮੂਰ ਦਾ ਕਾਫੀ ਕੁਝ ਮਾਲ ਖੋਹ ਲਿਆ। ਇਸ ਵੇਲੇ ਸਿੰਘਾਂ ਦਾ 
ਦੁੱਰਾਨੀਆਂ ਦੀ ਮੁੜ ਰਹੀ ਫੌਜ ਪਰ ਅਜਿਹਾ ਡਰ ਬੈਠਾ ਹੋਇਆ ਸੀ ਕਿ ਅਜਿਹੀਆਂ 
ਝੂਠੀਆਂ ਹਵਾਈਆਂ ਭੀ ਉਡਣ ਲੱਗ ਪਈਆਂ ਕਿ ਸਿੰਘਾਂ ਨੇ ਤੈਮੂਰ ਨੂੰ ਫੜ ਲਿਆ ਅਤੇ 
ਮਾਰ ਦਿੱਤਾ ਹੈ। 
ਕਰਤਾਰਪੁਰ ਦੀ ਬੇਅਦਬੀ 

ਜਾਲੰਧਰ ਦੁਆਬੈ ਵਿਚ ਪੁਜਦੇ ਹੀ ਤੈਮੂਰ ਸ਼ਾਹ ਅਤੇ ਜਹਾਨ ਖ਼ਾਨ ਨੇ ਨਾਸਰ ਅਲੀ 
ਖ਼ਾਨ ਜਾਲੰਧਰੀਏ ਦੀ ਸਹਾਇਤਾ ਨਾਲ ਕਰਤਾਰਪੁਰ ਸ਼ਹਿਰ ਲੁੱਟ ਲਿਆ, ਕਈ ਆਦਮੀ 
ਕਤਲ ਕਰ ਦਿੱਤੇ ਅਤੇ ਗੁਰਦੁਆਰਾ ਬੰਮ੍ਹ ਸਾਹਿਬ ਨੂੰ ਅੱਗ ਲਾ ਦਿੱਤੀ ਅਤੇ ਗਊਆਂ ਮਾਰ 
ਕੇ ਉਥੇ ਸੁੱਟ ਦਿੱਤੀਆਂ। ਜਦ ਅਹਿਮਦ ਸ਼ਾਹ ਗੋਇੰਦਵਾਲ ਦੇ ਪੱਤਣੋਂ ਪਾਰ ਹੋ ਕੇ 
ਫਤਿਹਾਬਾਦ ਵਿਚ ਦੀ ਲਾਹੋਰ ਵੱਲ ਨੂੰ ਮੁੜਿਆ ਜਾ ਰਿਹਾ ਸੀ ਤਾਂ ਸਰਦਾਰ ਜੱਸਾ ਸਿੰਘ 
ਆਹਲੂਵਾਲੀਆ ਉਸ ਦੇ ਮਗਰ ਪੈ ਗਿਆ ਅਤੇ ਜਿੱਥੇ ਦਾਊਂ ਲੱਗਾ ਝਪਟ ਜਾ ਮਾਰੀ ਅਤੇ 
ਜੋ ਮਾਲ ਹੱਥ ਲੱਗਾ ਖੋਹ ਲਿਆ । ਇਸ ਤਰ੍ਹਾਂ ਸਰਦਾਰ ਜੱਸਾ ਸਿੰਘ ਨੇ ਦੁੱਰਾਨੀਆਂ ਨੂੰ 
ਕਾਫੀ ਜਿੱਚ ਕੀਤਾ। 

ਇਸ ਪ੍ਰਕਾਰ ਦੇ ਛਾਪੇ ਮਾਰਨ ਤੋਂ ਸਰਦਾਰ ਜੱਸਾ ਸਿੰਘ ਅਤੇ ਹੋਰ ਸਰਦਾਰਾਂ ਦਾ 
ਪ੍ਰਤੱਖ ਮਤਲਬ ਇਹ ਸੀ ਕਿ ਇਹ ਇਲਾਕਾ ਅਸਾਡਾ ਹੈ ਅੜੇ ਇਥੇ ਕਿਸੇ ਹੋਰ ਦਾ ਦਖਲ 
ਸਾਨੂੰ ਪਰਵਾਨ ਨਹੀਂ ਅਤੇ ਜੋ ਭੀ ਕੋਈ ਦਾਖਲ ਦੇਣ ਦਾ ਜਤਨ ਕਰੇਗਾ ਉਸ ਨੂੰ ਅਸੀਂ 
ਟਿਕਣ ਨਹੀਂ ਦੇਵਾਂਗੇ ਅਤੇ ਉਤਨੀ ਦੇਰ ਤਕ ਉਸ ਦਾ ਪਿੱਛਾ ਨਹੀਂ ਛੱਡਾਂਗੇ ਜਿੰਨੀ ਦੇਰ ਕਿ 
ਉਹ ਸਾਡਾ ਦੇਸ ਛੱਡ ਨਹੀਂ ਜਾਵੇਗਾ। 





ਸਰਦਾਰ ਜੱਸਾ ਸਿੰਘ ਆਜਲੂਵਾਲੀਆ 

ਪਰਤ ਪੀ 

ਲਾਹੋਫ ਪੁੱਜ ਕੇ ਅਹਿਮਦ ਸ਼ਾਹ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਇਥੇ ਦਾ ਹਾਕਮ 
ਨਿਯੜ ਕਰ ਦਿੱਤਾ ਅਤੇ ਬਖਸ਼ੀ ਜਹਾਨ ਖਾਨ ਉਸ ਦਾ ਨਾਇਬ ਬਣਾ ਦਿੱਤਾ । ਇਸ 
ਖਿਆਲ ਨਾਲ ਕਿ ਜੰਮੂ ਵਾਲਾ ਰਣਜੀਤ ਦੋਵ ਤੈਮੂਰ ਦੀ ਵੇਲੇ ਕੁਵੇਲੇ ਹਿਮਾਇਤ ਅਤੇ 
ਸਹਾਇਤਾ ਕਰਦਾ ਰਹੇਗਾ ਅਤੇ ਪਹਾੜੀ ਇਲਾਕੇ ਵਿਚ ਕੋਈ ਬਗ਼ਾਵਤ ਨਹੀਂ ਹੋਣ 
ਦੇਵੇਗਾ, ਸਿਆਲਕੋਟ ਦੇ ਜਿਲੇ ਦੇ ਜ਼ਫ਼ਰਵਾਲ, ਸਨਖ਼ਤਰਾ ਅਤੇ ਔਰੰਗਾਬਾਦ ਪਰਗਣੇ 
ਉਸ ਨੂੰ ਦੇ ਦਿੱਤੇ । 

ਇਸ ਤਰ੍ਹਾਂ ਆਪਣੀ ਵੱਲੋਂ ਤਾਂ ਸਾਰਾ ਪੰਜਾਬ ਅਹਿਮਦ ਸ਼ਾਹ ਨੋ ਆਪਣੇ ਅਫ਼ਗਾਨ 
ਰਾਜ ਦਾ ਹਿੱਸਾ ਬਣਾ ਲਿਆ, ਪਰ ਉਸ ਦਾ ਅਸਲੀ ਹੁਕਮ ਲਾਹੋਰ ਦੇ ਆਲੇ ਦੁਆਲੇ ਦੇ 
ਕੁਝ ਪਿੰਡਾਂ ਤੋਂ ਬਿਨਾਂ ਕਿਧਰੇ ਭੀ ਨਹੀਂ ਸੀ ਚਲਦਾ । ਮਾਝੇ, ਰਿਆੜਕੀ, ਦੁਆਬੇ ਵਿਚ 
ਇਲਾਕਿਆਂ ਦੇ ਇਲਾਕੋ ਸਿੰਘ ਸਤਦਾਰਾਂ ਨੇ ਮੱਲ ਲਏ ਹੋਏ ਸਨ । ਲਾਹੋਰੋਂ ਜਰਾ ਕ ਹਟ 
ਕੇ ਗੁਜਰਾਂਵਾਲੇ ਵੱਲ ਅਤੇ ਉਥੋਂ ਜਿਹਲਮ ਤਕ ਭੀ ਉਨ੍ਹਾਂ ਕਈ ਥਾਂ ਕਬਜੇ ਕਰ ਲਏ ਅਤੇ 
ਨੱਕੇ ਦੇ ਇਲਾਕੇ ਵਿਚ ਭੀ । ਇਸ ਦਾ ਪ੍ਰਤੱਖ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਜਦ 
ਸ਼ਾਹ ਲਾਹੋਰੋਂ ਕਾਬਲ ਵੱਲ ਨੂੰ ਮੁੜਿਆ ਤਾਂ ਗੁਜਰਾਂਵਾਲੇ ਤੋਂ ਉਠ ਕੇ ਸਰਦਾਰ ਚੜ੍ਹਤ ਸਿੰਘ 
ਸੁਕਰਚੱਕੀਏ ਨੇ ਸ਼ਾਮੀਂ ਸਵੇਰੇ ਅਤੇ ਰਾਤ ਨੂੰ ਹੱਲੇ ਕਰ ਕਰ ਕੇ ਉਸ ਨੂੰ ਅਜਿਹਾ ਤੰਗ 
ਕੀਤਾ ਕਿ ਨਾ ਉਸ ਨੂੰ ਦਿਨੇ ਆਰਾਮ ਨਾਲ ਤੁਰਨਾ ਨਸੀਬ ਸੀ, ਨਾ ਰਾਤ ਨੂੰ, ਅੜੇ ਨਾ 
ਉਹ ਆਪਣੇ ਮਾਲ ਅਸਬਾਬ ਵੱਲੋਂ ਨਿਸਚਿੰਤ ਸੀ, ਨਾ ਘੋੜਿਆਂ ਵੱਲੋਂ । ਇਸ ਤਰ੍ਹਾਂ 
ਮੁਸ਼ਕਲ ਨਾਲ ਉਹ ਸਿੰਧ ਪਾਰ ਕਰ ਸਕਿਆ । 


ਅਧਿਆਇ ਲੋਧਵਾਂ 
ਤਰ ਆਰ ਦੀ ਪੰਜਾਬ ਵਿਚ ਹਕੂਮਤ 











ਦਰਬਾਰ ਸਾਹਿਬ ਦੀ ਬੇ-ਅਦਬੀ (ਮਈ 1757) 

ਲਾਹੋਰ ਵਿਚ ਕੁਝ ਕੁ ਪੈਰ ਜੰਮਦੇ ਸਾਰ ਤੈਮੂਰ ਨੇ ਫ਼ੌਜ ਭੇਜ ਕੈ ਅੰਮ੍ਰਿਤਸਰ ਤੇ ਹੱਲਾ 
ਬੋਲ ਦਿੱਤਾ। ਇਥੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਰਾਮ ਰਾਉਣੀ (ਰਾਮਗੜ੍ਹ) ਮੁੜ 
ਉਸਾਰ ਲਈ ਸੀ । ਪਰ ਜਹਾਨ ਖ਼ਾਨ ਦਾ ਜੋਰ ਖੋ ਗਿਆ ਅਤੇ ਸਿੰਘਾਂ ਨੂੰ ਕਿਸੇ ਪਾਸਿਉਂ 
ਸਹਾਇਤਾ ਨਾ ਪੁੱਜ ਸਕਣ ਕਰਕੈ ਵੈਰੀ ਨੇ ਰਾਉਣੀ ਢੁਹਾ ਦਿੱਤੀ ਅਤੇ ਸਰੋਵਰ ਪੂਰ 
ਦਿੱਤਾ। 

[ਕਨਿੰਘਮ, 105. ਗਲਿਸਤਾਨੈ ਰਹਿਮਤ, 110; ਲਤੀਫ਼, ਲਾਹੌਰ, 78] 

ਅਦੀਨਾ ਬੇਗ ਨਾਲ ਝੜਫਾਂ 

ੜੈਮੂਰ ਨੇ ਜਲੰਧਰ ਦੁਆਬ ਦੀ ਫੋਜਦਾਰੀ ਅਦੀਨਾ ਬੇਗ ਨੂੰ ਹੀ ਦੇ ਦਿੱਤੀ ਸੀ। 
ਖਿਆਲ ਇਹ ਸੀ ਕਿ ਇਕ ਤਾਂ ਉਹ ਨਵੀਂ ਹਕੂਮਤ ਦੇ ਵਿਰੁੱਧ ਕੋਈ ਸਾਜ਼ਸ਼ ਨਹੀਂ ਕਰੇਗਾ 
ਅਤੇ ਦੂਸਰੇ ਸਿੱਖਾਂ ਨਾਲ ਆਪੇ ਸਿਝਦਾ ਰਹੇਗਾ। ਇਸ ਵੇਲੋ ਤਰਨ ਤਾਰਨ ਦੇ ਲਾਗੇ ਅਤੇ 
ਦੁਆਬੇ ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਪਣੇ ਕਬਜੋ ਜਮਾ ਰਿਹਾ ਸੀ, 
ਇਸ ਕਰਕੇ ਅਦੀਨਾ ਬੇਗ ਖ਼ਾਨ ਨਾਲ ਕਿਤੇ ਕਿਤੇ ਝੜਫਾਂ ਹੋ ਜਾਣੀਆਂ ਕੁਦਰਤੀ ਗੱਲ 
ਸੀ। ਖਡੂਰ ਸਾਹਿਬ ਪਾਸ ਟੱਕਰ ਅਦੀਨਾ ਬੇਗ ਨਾਲ ਉਸ ਵੇਲੇ ਹੋ ਰਈ ਜਦ ਕਿ 
ਸਰਦਾਰ ਜੱਸਾ ਸਿੰਘ ਤਰਨ ਤਾਰਨ ਤੋਂ ਫਤਿਹਾਬਾਦ ਵੱਲ ਆ ਰਹੇ ਸਨ। ਇਸ ਵਿਚ 
ਕੁਤਬ ਖ਼ਾਨ ਸਰਦਾਰ ਦੇ ਤੀਰ ਨਾਲ ਘਾਇਲ ਹੋ ਗਿਆ ਅਤੇ ਉਨ੍ਹਾਂ ਦੀ ਤਲਵਾਰ ਨਾਲ 
ਸੈਦ ਖ਼ਾਨ ਦੀ ਬਾਂਹ ਵੱਢੀ ਗਈਂ। ਇਥੋਂ ਖ਼ਾਨ ਤਾਂ ਜਲਾਲਾਬਾਦ ਚਲਾ ਗਿਆ ਅਤੇ 
ਸਰਦਾਰ ਜੱਸਾ ਸਿੰਘ ਨੇ ਫਤਿਹਾਬਾਦ ਜਾ ਡੇਰਾ ਕੀਤਾ । 
ਜਨੋੜੀ 

ਇਸ ਤੋਂ ਛੋਤੀ ਹੀ ਬਾਅਦ ਸਰਦਾਰ ਜੱਸਾ ਸਿੰਘ ਦੁਆਬੇ ਵਿਚ ਆ ਗਏ । ਇਨ੍ਹਾਂ 
ਦਿਨਾਂ ਵਿਚ ਅਦੀਨਾ ਬੇਗ] ਖ਼ਾਨ ਨੇ ਉਧਰ ਮਾਲੀਏ ਦੀ ਉਗ੍ਹਾਹੀ ਸ਼ੁਰੂ ਕੀਤੀ ਹੋਈ ਸੀ। 
ਜਦ ਜਨੋੜੀ ਦਾ ਮਾਲੀਆਂ ਮੰਗਿਆ ਤਾਂ ਲੋਕਾਂ ਨੋ ਦੇ ਸਕਣੋਂ ਨਾਂਹ ਕਰ ਦਿੱਤੀ। ਸ਼ਾਇਦ 
ਲੰਬੀ ਔੜ ਕਰਕੇ ਫਸਲ ਨਹੀਂ ਹੋਈ ਹੋਣੀ ਜਾਂ ਬਰਸਾਕ ਜ਼ਿਆਦਾ ਹੋ ਜਾਣ ਨਾਲ ਮਾਰੀ 





88 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਗਈ ਹੋਣੀ ਹੈ। ਇਸ ਉੱਤੇ ਆਪਸ ਵਿਚ ਝਗੜਾ ਹੋ ਰਿਆ। ਇਸ ਹਾਲਤ ਵਿਚ ਦੁਖੀ 
ਲੋਕਾਂ ਵਾਸਤੇ ਇੱਕੋ ਹੀ ਰਾਹ ਸੀ ਕਿ ਕਿਸੇ ਸਿੱਖ ਸਰਦਾਰ ਦੀ ਰਾਖੀ ਵਿਚ ਚਲੇ ਜਾਣ । 
ਸਰਦਾਰ ਜੱਸਾ ਸਿੰਘ ਦਾ ਇਲਾਕਾ ਭੁੰਗਾ ਜਨੋੜੀ ਦੇ ਲਹਿੰਦੇ-ਦੱਖਣੋਂ ਨਾਲ ਲਗਦਾ ਸੀ । 
ਸੋ ਉੱਥੇ ਦਾ ਰਾਜਪੂਤ ਚੋਧਰੀ ਗੈਂਡਾ ਸਰਦਾਰ ਜੱਸਾ ਸਿੰਘ ਦੀ ਸੇਵਾ ਵਿਚ ਹਾਜ਼ਰ ਹੋਇਆ 
ਅਤੇ “ਰਾਖੀ! ਲਈ ਬੇਨਤੀ ਕੀਤੀ। ਸਰਦਾਰ ਜੀ ਨੇ ਜਨੋੜੀ ਆਪਣਾ ਠਾਣੇਦਾਰ ਦੋਵਾ 
ਸਿੰਘ ਭੇਜ ਦਿੱਤਾ ਅਤੇ ਅਦੀਨਾ ਖਾਨ ਨੂੰ ਲਿਖ ਦਿੱਤਾ ਕਿ ਜਨੋੜੀ ਅਸਾਡੀ ਰੱਈਅਤ ਹੈ 
ਤੁਸੀਂ ਇਨ੍ਹਾਂ ਤੋਂ ਕੋਈ ਵਸੂਲੀ ਨਾ ਕਰਨੀ । [ਜੱਹਾ ਸੰਘ ਜਨੌਂਦ, ਉਰਦੂ, 22-31 
ਅਦੀਨਾ ਬੇਗ਼ ਦੀ ਸਹਾਇਤਾ---ਮਾਹਲਪੁਰ ਦੀ ਲੜਾਈ ਵਿਚ 

ਅਦੀਨਾ ਥੇਗ ਨੂੰ ਜਲੰਧਰ ਦੁਆਬ ਦੀ ਫੌਜਦਾਰੀ ਦੇਣ ਵੇਲੇ ਉਸ ਨਾਲ ਵਹਿਦਾ ਸੀ 
ਕਿ ਜੇ ਉਹ ਮਾਲੀਆ ਵੇਲੇ ਸਿਰ ਲਾਹੋਰ ਪਹੁੰਚਾਉਦਾ ਰਹੇਗਾ ਤਾਂ ਉਸ ਲਈ ਲਾਹੋਰ 
ਹਾਜਰੀ ਭਰਨਾ ਜ਼ਰੂਰੀ ਨਹੀਂ ਹੋਵੇਗਾ, ਪਰ ਛੇਤੀ ਹੀ ਪਿੱਛੋਂ ਲਾਲਚ ਦਾ ਮਾਰਿਆ ਹੋਇਆ 
ਤੈਮੂਰ ਉੱਸ ਪਾਸੋਂ ਮਿਥੀ ਰਕਮ ਨਾਲੋਂ ਵਧ ਵਸੂਲਣ ਲਈ ਉਸ ਦੇ ਲਾਹੋਰ ਆਉਣ ਲਈਂ 
ਜਿਦ ਕਰਨ ਲੱਗ ਪਿਆ ਅਤੇ ਜਦ ਅਦੀਨਾ ਬੇਗ ਵੱਲੋਂ ਨਾਂਹ ਨੁੱਕਰ ਹੁੰਦੀ ਡਿੱਠੀ---ਅਦੀਨਾ 
ਬੇਗ਼ ਤੈਮੂਰ ਦੀ ਮੰਦੀ ਨੀਅਤ ਨੂੰ ਤਾੜ ਗਿਆ ਸੀ---ਤਾਂ ਤੈਮੂਰ ਸ਼ਾਹ ਨੇ ਉਸ ਦੀ ਥਾਂ 
ਸਰਫ਼ਰਾਯ ਖ਼ਾਨ ਨੂੰ ਦੁਆਬੇ ਦਾ ਹਾਕਮ ਨਿਯਤ ਕਰ ਦਿੱਤਾ ਅਤੇ ਮੁਰਾਦ ਖ਼ਾਨ ਨੂੰ ਇਕ 
ਤਕੜੀ ਫ਼ੋਜ਼ ਦੇ ਕੇ ਅਦੀਨਾ ਖ਼ਾਨ ਦੇ ਵਿਰੁੱਧ ਚੜ੍ਹਾ ਦਿੱਤਾ ਅਤੇ ਬੁਲੰਦ ਖ਼ਾਨ ਉਸ ਦੀ 
ਸਹਾਇਤਾ ਲਈ ਨਾਲ ਭੋਜਿਆ। 

ਜਦ ਅਦੀਨਾ ਬੈਗ ਖ਼ਾਨ ਨੂੰ ਇਸ ਚੜ੍ਹ ਰਹੀ ਮੁਹਿੰਮ ਦਾ ਪੜਾ ਲੱਗਾ ਤਾਂ ਉਸ ਨੇ 
ਸੋਢੀ ਵਡਭਾਗ ਸਿੰਘ ਕਰਤਾਰਪੁਰੀਏ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਪਾਸ 
ਸਹਾਇਤਾ ਲਈ ਬੇਨਤੀ ਕੀਤੀ । ਸੋਢੀ ਸਾਹਿਬ ਨੇ ਭੀ ਸਰਦਾਰ ਜੱਸਾ ਸਿੰਘ ਨੂੰ ਇਸ ਔਖੇ 
ਵੇਲੇ ਸ਼ਰਨ ਆਏ ਅਦੀਨਾ ਬੇਗ ਦੀ ਸਹਾਇਤਾ ਕਰਨ ਲਈ ਸਫ਼ਾਰਸ਼ ਕੀਂਤੀ । ਸਰਦਾਰ 
ਜੱਸਾ ਸਿੰਘ ਗੁਰਦੁਆਰਾ ਥੰਮ ਸਾਹਿਬ ਕਰਤਾਰਪੁਰ ਅਤੇ ਸ੍ਰੀ ਦਰਬਾਰ ਸਾਹਿਬ ਦੀ 
ਦੁੱਰਾਨੀਆਂ ਵੱਲੋਂ ਕੀਤੀ ਗਈ ਬੇ-ਅਦਬੀ ਲਈ ਦੁੱਰਾਨੀਆਂ ਪਾਸੋਂ ਬਦਲਾ ਲੈਣ ਲਈ 
ਅੱਰੀ ਹੀ ਕਿਸੇ ਮੋਕੇ ਦੀ ਤਾੜ ਵਿਚ ਸਨ । 

ਖਾਲਸੇ ਨੂੰ ਦੁੱਰਾਨੀਆਂ ਨਾਲ ਹੋਣ ਵਾਲੀ ਇਸ ਟੱਕਰ ਦਾ ਜਦ ਪਤਾ ਲੱਗਾ ਤਾਂ ਉਹ 
ਸਾਰਿਆਂ ਪਾਸਿਆਂ ਤੋਂ ਜਿਤਨੇ ਕੁ ਛੋਤੀ ਆ ਸਕੇ ਪੁੱਜ ਗਏ, ਅਤੇ ਹੋਸ਼ਿਆਰਪੁਰ ਦੇ ਜਿਲੇ 
ਵਿਚ ਮਾਹਲਪੁਰ ਸ਼ਹਿਰ ਦੇ ਚੜ੍ਹਦੇ ਪਾਸੇ ਸਿੰਘਾਂ ਅਤੇ ਦੁੱਰਾਨੀਆਂ ਦੀ ਟੱਕਰ ਹੋ ਪਈ 
(ਦਸੰਬਰ 1757) । ਖਾਲਸੇ ਵਾਸਤੇ ਦੁੱਰਨੀ ਫੌਜੀਆਂ ਅਤੇ ਅਦੀਨਾ ਬੇਗ ਅਤੇ ਉਸ ਦੇ 
ਮਦਦਗਾਰ ਦੇਸੀ ਸਿਪਾਹੀਆਂ ਵਿਚ ਪਛਾਣ ਕਰਨੀ ਔਖੀ ਸੀ ਇਸ ਲਈ ਅਦੀਨਾ ਬੈਗ 
ਦੀ ਫ਼ੋਜ ਨੂੰ ਕਿਹਾ ਰਿਆ ਕਿ ਉਹ ਆਪਣੇ ਸਿਰਾਂ ਪਰ੍ਹ ਹਰੇ ਘਾ ਦੇ ਪੱਠੇ ਟੰਗ ਲੈਣ । 
ਦੁੱਰਾਨੀਆਂ ਪਾਸ ਭਾਵੇਂ ਛੋਟੀਆਂ ਤੋਪਾਂ ਭੀ ਸਨ ਪਰ ਗੁੱਸੇ ਨਾਲ ਲਾਲ ਹੋਏ ਹੋਏ ਸਿੰਘਾਂ ਦੇ 











ਤੈਮੂਰ ਸ਼ਾਹ ਦੀ ਪੰਜਾਬ ਵਿਚ ਹਕੂਮਤ 89 
ਸਾਹਮਣੇ ਉਹ ਟਿਕ ਨਾ ਸਕੈ ਅਤੇ ਮੈਦਾਨ ਛੱਡ ਕੋ ਭੱਜ ਨਿਕਲੇ। ਬੁਲੰਦ ਖ਼ਾਨ ਲੜਾਈ 
ਵਿਚ ਮਾਰਿਆ ਗਿਆ ਅਤੇ ਮੁਰਾਦ ਖਾਨ ਸਭ ਕੁਝ ਛੱਡ ਕੇ ਮੈਦਾਨੋਂ ਖਿਸਕ ਗਿਆ। ਇਸ 
ਤਰ੍ਹਾਂ ਦੁੱਰਾਨੀ ਫੋਜ ਨੂੰ ਭਾਂਜ ਪੈ ਗਈ । 

ਹੁਣ ਸਰਦਾਰ ਜੱਸਾ ਸਿੰਘ ਨੇ ਸਿੱਧੇ ਜਾਲੰਧਰ ਸ਼ਹਿਰ ਉੱਤੇ ਜਾ ਧਾਵਾ ਬੋਲਿਆ । 
ਸਆਦਤ ਖਾਨ ਅਫ਼ਰੀਦੀ ਸਿੰਘਾਂ ਦੀ ਦੱਥ ਨਾਂ ਝੱਲ ਸਕਿਆ ਅਤੇ ਹਾਰ ਖਾ ਕੋ ਪਿੱਛੋ ਹਟ 
ਗਿਆ। ਹੁਣ ਸ਼ਹਿਰ ਸਿੰਘਾਂ ਦੇ ਰਹਿਮ ਪਰ ਸੀ। ਇਸ ਵੇਲੇ ਧੋਗੜੀ ਪਿੰਡ ਦੇ ਮਨਚ਼ਲੋ 
ਲੋਕ ਭੀ ਆ ਪੁੱਜੇ ਅਤੇ ਸ਼ਹਿਰ ਵਿਚ ਲੋਟੀ ਪੈ ਗਈ । ਇਹ ਵੇਖ ਕੇ ਅਦੀਨਾ ਬੇਗ ਖ਼ਾਨ 
ਅਰਦਾਸ ਕੀਤੀ । 
ਇਸ ਸ਼ਾਨਦਾਰ ਫ਼ਤਿਹ ਲਈ ਸੋਢੀ ਵਡਭਾਗ ਸਿੰਘ ਨੌ ਸਰਦਾਰ ਜੱਸਾ ਸਿੰਘ ਨੂੰ 
ਬਹੁਤ ਬਹੁੜ ਵਧਾਈ ਦਿੱਤੀ । 
ਖੁਆਜਾ ਉਥੈਦੁੱਲਾ ਖ਼ਾਨ ਨੂੰ ਹਾਰ 
ਜਾਲੰਧਰ ਤੋ ਖਾਲਸੇ ਦਾ ਕਬਜਾ ਹੋ ਜਾਣ ਪਰ ਸੁਆਦੜ ਖਾਨ ਅਫ਼ਰੀਦੀ ਪਹਾੜਾਂ 
ਨੂੰ ਭੱਜ ਰਿਆ ਅਤੇ ਸਾਰੇ ਦੁਆਬੇ ਵਿਚ ਸਿੰਘਾਂ ਦੀ ਦੋਹੀ ਫਿਰ ਗਈ ਅਤੇ ਸਰਦਾਰ ਜੱਸਾ 
ਸਿੰਘ ਦੀ ਹਰ ਥਾਂ ਸੋਭਾ ਹੋਣ ਲੱਗ ਪਈ । ਜਦ ਤੈਮੂਰ ਸ਼ਾਹ ਨੂੰ ਲਾਹੋਰ ਇਸ ਗੱਲ ਦੀ 
ਖ਼ਬਰ ਲੱਗੀ ਤਾਂ ਉਸ ਨੇ ਖੁਆਜਾ ਉਬੈਦੁਲਾ ਖ਼ਾਨ ਦੀ ਕਮਾਨ ਹੇਠ ਪੱਝੀ ਹਜ਼ਾਰ ਘੋੜਸਵਾਰਾਂ 
ਦੀ ਫ਼ੌਜ ਖ਼ਾਲਸੇ ਦੇ ਵਿਰੁੱਧ ਭੇਜੀ । ਪਰ ਉੱਸ ਨੂੰ ਭੀ ਹਾਰ਼ ਹੋ ਗਈ ਅਤੇ ਉਹ ਆਪਣਾ 
ਸਾਰਾ ਤੋਪਖ਼ਾਨਾ ਬੁਹਾ ਕੇ ਲਾਹੌਰ ਨੂੰ ਮੁੜ ਗਿਆ । 
(ਅੰਤ ਦਸੰਬਰ 1757-ਜਨਵਰੀ 1758) 
ਹੁਣ ਸਿੰਘ ਬਿਆਸ਼ਾ ਪਾਰ ਕਰ ਕੇ ਬਾਰੀ ਦੁਆਬ ਵਿਚ ਜਾ ਦੜਕੇ ਅਤੇ ਬਟਾਲਾ 
ਅਤੇ ਕਲਾਨੌਰ ਉਗ੍ਹਾਹ ਲਏ ਅਤੇ ਲਹਿੰਦੇ ਪਾਸੇ ਲਾਹੋਰ ਦੀਆਂ ਬਾਹਰਲੀਆਂ ਬਸਤੀਆਂ 
ਜਾ ਮਾਰੀਆਂ । 
[ਪੋਸਵਾ ਟਫਤਰ, ਦੋ, 83; ਅਹਿਮਦ ਸ਼ਾਹ ਬਟਾਲੀਆ, ਤਾਗੀਖ-/ਹਂਦ, 872] 
ਅਦੀਨਾ ਬੇਗ ਖ਼ਾਨ ਨੇ ਮਰਾਠੇ ਸੱਦ ਲਏ 
ਤੈਮੂਰ ਸ਼ਾਹ ਦਾ ਨਾਇਬ ਬਖਸ਼ੀ ਜਹਾਨ ਖਾਨ ਇਨ੍ਹਾਂ ਹਾਰਾਂ ਦੀਆਂ ਖ਼ਬਰਾਂ ਸੁਣ ਕੋ 
ਬਹੁੜ ਸਟਪਟਾਇਆ, ਪਰ ਕਰ ਕੀ ਸਕਦਾ ਸੀ । ਦੁਆਬੇ ਵਿਚ ਸਿੰਘਾਂ ਵੱਲੋਂ ਪਈਆਂ 
ਸੱਟਾਂ ਨੇ ਉਸ ਦਾ ਲੱਕ ੜੋੜ ਦਿੱਤਾ । ਪਰ ਇਨ੍ਹਾਂ ਪਰ ਇਕ ਹੋਰ ਤਕੜੀ ਸੱਟ ਪੈਣ ਵਾਲੀ 
ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਦੀਨਾ ਬੇਗ ਖ਼ਾਨ ਨੇ ਸਿੰਘਾਂ ਦੀ ਸਹਾਇਤਾ ਨਾਲ 
ਮੁਰਾਦ ਖ਼ਾਨ ਅੜੇ ਸਰਫ਼ਰਾਜ ਖ਼ਾਨ ਦੇ ਹੱਲੇ ਪਛਾੜ ਦਿੱਤੇ ਸਨ, ਸਆਦਤ ਖ਼ਾਨ ਅਫ਼ਰੀਦੀ 
ਨੂੰ ਭਜਾ ਦਿੱਤਾ ਸੀ ਅਤੇ ਉਬੈਦੁੱਲਾ ਬਾਨ ਨੂੰ ਭੀ ਹਾਰ ਹੋ ਗਈ ਸੀ, ਪਰ ਉਸ ਨੂੰ ਖ਼ਿਆਲ 
ਸੀ ਕਿ ਸ਼ਾਇਦ ਉਹ ਦੁੱਰਾਨੀਆਂ ਦੀ ਵੱਡੀ ਮਿਲਵੀਂ ਫ਼ੌਜ ਦਾ ਟਾਕਰਾ ਨਾ ਕਰ ਸਕੇ, ਅਤੇ 





9$ ਸਰਦਾਡ ਜੱਸਾਂ ਸਿੰਘ ਆਹਲੂਵਾਲੀਆ 
ਜੇ ਅਹਿਮਦ ਸ਼ਾਹ ਬਾਦਸ਼ਾਹ ਆਪ ਚੜ੍ਹ ਕੇ ਆ ਗਿਆ ਤਾਂ ਉੱਸ ਦੇ ਸਾਹਮਣੇ ਬਹੁਤੀ 
ਦੇਰ ਠਹਿਰ ਸਕਣਾਂ ਔਖਾਂ ਹੋਵੇਗਾ । ਨਾਲੇ ਉਸ ਨੂੰ ਇਹ ਭੀ ਖ਼ਿਆਲ ਸੀ ਕਿ ਖ਼ਾਲਸਾ ਜੀ 
ਕਿਤਨੀ ਕੁ ਦੇਰ ਉਸ ਦੀਆਂ ਲੜਾਈਆਂ ਲੜਨਗੇ । ਉਹ ਤਾਂ ਆਪ ਰਾਜ ਦੇ ਦਾਵੇਦਾਰ 
ਹਲ ਅਤੇ ਉਸ ਦਿਨ ਦੀ ਉਡੀਕ ਵਿਚ ਹਨ ਜਦ ਕਿ : 
ਰਾਜ਼ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ / ਰ੍ 

ਅਦੀਨਾ ਬੇਗ ਨੂੰ ਇਹ ਵੀ ਪਤਾ ਸੀ ਕਿ ਸਿੰਘਾਂ ਨੇ ਕਾਫ਼ੀ ਮੁਲਕ ਪਰ ਕਬਜ਼ਾ ਕਰ 
ਲਿਆ ਹੋਇਆ ਹੈ ਅਤੇ ਦਿਨੋ ਦਿਨ ਉਨ੍ਹਾਂ ਦਾ ਜੋਰ ਵਧਦਾ ਜਾ ਰਿਹਾ ਹੈ। ਇਸ ਲਈ 
ਅੰਦਰੋਂ ਅੰਦਰੀ ਉਨ੍ਹਾਂ ਪਾਸੋਂ ਭੀ ਡਰ ਲੱਗ ਰਿਹਾ ਹੋਣਾ ਹੈ। 

ਇਸ ਲਈ ਅਦੀਨਾ ਖ਼ਾਨ ਨੇ ਹਰ ਲਾਲ ਵਕੀਲ ਰਾਹੀਂ ਮਰਾਠਿਆਂ ਨਾਲ ਗੰਢ ਤੁਪ 
ਕਰ਼ ਲਈ ਅਤੇ ਇਕ ਲੱਖ ਰੁਪਇਆ ਕੂਚ ਦੇ ਦਿਨ ਲਈ ਅਤੇ ਪੰਜਾਹ ਹਜ਼ਾਰ ਠਹਿਰਨ 
ਵਾਲੇ ਦਿਨ ਦਾ ਦੇਣਾ ਕਰ ਕੋ ਮਰਾਨਾ ਸਰਦਾਜ਼ ਰਘੁਨਾਥ ਰਾਉ ਨੂੰ ਲਾਹੋਰ ਆਉਣ ਲਈ 
ਸੱਦ ਲਿਆ । ਮਰਾਠਿਆਂ ਨੂੰ ਅਜਿਹਾ ਮੋਕਾ ਰੱਬ ਦੇਵੇ, ਜਦ ਕਿ ਟਕੇ ਭੀ ਮਿਲਣ, ਅਤੇ 
ਦੇਸ ਭੀ । ਰਘੁਨਾਬ ਰਾਉ ਨੇ ਝਟ ਦਿੱਲੀਓ” ਕੂਚ ਕੀਤਾ ਅਤੇ 9 ਮਾਰਚ, 1758 ਨੂੰ 
ਸਰਹੰਦ ਆ ਪੁੱਜਾ। ਇਥੇ ਅਦੀਨਾ ਬੇਗ ਖਾਨ ਅਤੇ ਉਸ ਦੇ ਸਾਥੀ ਸਿੰਘ ਭੀ ਆ ਰਲੇ । 

ਖ਼ਾਲਸਾ ਜੀਂ ਅੱਗੇ ਹੀ ਸਰਹੰਦ ਦੇ ਵਿਰੁਧ ਦੰਦੀਆਂ ਪੀਹ ਰਹੇ ਸਨ। ਇਸ ਗੁਰੂ 
ਮਾਰੀ ਦੇ ਫ਼ੋਜਦਾਰ ਵਜੀਰ ਖਾਨ ਨੇ ਗੁਰੂ ਗੋਸ਼ਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਤਸੀਹੇ 
ਦੋ ਦੇ ਕੇ ਕਤਲ ਕਰਵਾਏ ਸਨ। ਇਸ ਲਈ ਉਨ੍ਹਾਂ ਨੇ ਅਦੀਨਾ ਬੇਗ ਨਾਲ ਇਹ ਸ਼ਰਤ 
ਕਰ ਲਈ ਸੀ ਕਿ ਸਰਹੰਦ ਪਰ ਪਹਿਲਾ ਹੱਲਾ ਸਿੰਘਾਂ ਦਾ ਹੋਵੇਗਾ ਅਤੇ ਫੇਰ ਕਿਸੇ ਹੋਰ 
ਦਾ। 

ਸਰਹੰਦ ਦਾ ਫ਼ੌਜਦਾਰ ਇਸ ਵੇਲੇ ਅਬਦੁ-ਸਮੱਦ ਖਾਨ ਮੁਹੰਮਦਜਈ ਸੀ ਜਿਸ ਨੂੰ 
ਜਾਂਦੀ ਵਾਰੀ ਅਹਿਮਦ ਸ਼ਾਹ ਇਥੇ ਛੱਡ ਰਿਆ ਸੀ । ਉਸ ਨੇ ਸਰਹੰਦ ਦੀ ਕਿਲਾਬੰਦੀ ਦਾ 
ਪ੍ਰਬੰਧ ਜਨਵਰੀ 1758 ਤੋਂ ਹੀ ਚੰਗਾ ਕੀਤਾ ਹੋਇਆਂ ਸੀ। ਪਰ ਇਹ ਬਹੁਤੇ ਦਿਨਾਂ ਦਾ 
ਘੇਰਾ ਨਾ ਸਹਿ ਸਕਿਆ ਅਤੇ 21 ਮਾਰਚ (ਫੱਗਣ ਸੁਦੀ 12, ਸੰਮਤ 1814 ਬਿ.) ਨੂੰ 
ਗੜ੍ਹ ਟੁੱਟ ਗਿਆ ਜਦ ਕਿ ਇਥੇ ਲੋਟੀ ਪੈ ਗਈ । ਸਿੰਘ ਟੁੱਟ ਕੇ ਜਾ ਪਏ ਅਤੇ ਦੂਸਰੇ ਦਿਨ 
ਮਰਾਨਿਆਂ ਨੇ ਭੀ ਇਥੇ ਖੂਬ ਹੱਥ ਰੰਰੀ । ਚੇਤ ਬਦੀ 1, 25 ਜਨਵਰੀ, ਨੂੰ ਹੋਲਾ ਸੀ । ਇਸ 
ਲਈ ਖਾਲਸਾ ਜੀ ਤਾਂ ਬਹੁਤ ਕਰਕੇ ਆਨੰਦਪੁਰ ਜਾਣ ਲਈ ਹਟ ਆਏ ਪਰ ਆਲੇ 
ਦੁਆਲੇ ਦੇ ਪਿੰਡਾਂ ਤੋਂ ਧਾੜਾਂ ਆ ਪਈਆਂ ਅਤੇ ਜੋ ਕੁਝ ਕਿਸੇ ਦੇ ਹੱਥ ਲੱਗਾ ਚੁੱਕ ਕੇ ਲੈ 
ਗਿਆ । ਕਿਲਾ ਟੁੱਟਣ ਪਰ ਅਬਦੁ-ਸਮੱਦ ਖ਼ਾਨ ਅਤੇ ਜੰਗਬਾਜ਼ ਖ਼ਾਨ ਭੱਜ ਨਿਕਲੇ ਸਨ, 
ਪਰ ਫੜ ਲਏ ਗਏ । 

ਸਿੰਘਾਂ ਦੀ ਸਰਹੰਦ ਪਰ ਪਹਿਲ ਦੇ ਕਾਰਣ ਮਰਾਠਿਆਂ ਵਿਚ ਕੁਝ ਈਰਖਾ ਆ 
ਗਈ ਅਤੇ ਇਕ ਮਾਮੂਲੀ ਜਿਹੀ ਝੜਪ ਭੀ ਹੋ ਗਈ । ਪਰ ਇਸ ਦਾ ਛੇਤੀ ਹੀ ਫ਼ੈਸਲਾ ਹੋ 





ਤੈਮੂਰ ਸ਼ਾਹ ਦੀ ਪੰਜਾਬ ਵਿਚ ਹਕੂਮਤ ੭1 
ਗਿਆ ਕਿ ਲਾਹੋਰ ਵੱਲ ਚੜ੍ਹਾਈ ਕਰਦੇ ਵੇਲੇ ਖਾਲਸਾ ਜੀ ਮਰਾਠਿਆਂ ਨਾਲੋਂ ਦੋ ਪੜਾਉ 
ਅੱਗੇ ਰਿਹਾ ਕਰਨਗੇ । 

[ਡਾਗੀਖ-ਆਲਮਗੀਰ ਸਾਨ, 164-65, ਤਲਾਕਿਰਾ-ਇ-ਇਮਾਦਲ-ਮੁਲਕ, 376-80, 
ਤਹਿਮਾਸ ਨਾਆ (ਰਾਉ), 64; ਪ੍ਾਲੀਨ ਪੰਥ ਪ੍ਰਕਾਸ-423-4] 

ਲਾਹੌਰ ਪਰ ਸਿੰਘਾਂ ਅਤੇ ਮਰਾਣਿਆਂ ਨੇ ਅਦੀਨਾ ਬੇਗ਼ ਦਾ ਕਬਜ਼ਾ ਕਰਾਉਣੀ 
ਸਰਹੰਦ ਫ਼ਤਿਹ ਕਰ ਕੇ ਸਿੰਘਾਂ ਅਤੇ ਮਰਾਠਿਆਂ ਦੇ ਲਾਹੋਰ ਨੂੰ ਧਾਈ ਕਰਨ ਦੀ 
ਖ਼ਬਰ ਸੁਣ ਕੇ ਤੈਮੂਰ ਸ਼ਾਹ ਦਾ ਬਖੁਸ਼ੀ ਜਹਾਨ ਖ਼ਾਨ ਉਨ੍ਹਾਂ ਦਾ ਰਾਹ ਰੋਕਣ ਲਈ 
ਜਲਾਲਾਬਾਦ ਦੇ ਪੱਤਣ ਨੂੰ ਆਇਆ ਅਤੇ ਅੱਠ ਦਿਨ ਉਨ੍ਹਾਂ ਦੀ ਉਡੀਕ ਕਰਦਾ ਰਿਹਾ, 
ਪਰ ਉਹ ਕਿਸੇ ਹੋਰ ਪੱਤਣੋਂ ਲੰਘ ਕੇ ਦੁਆਬੇ ਵਿਚ ਆ ਗਏ । ਇਹ ਦੇਖ ਕੇ ਜਹਾਨ ਖ਼ਾਨ 
ਲਾਹੌਰ ਨੂੰ ਮੁੜ ਗਿਆ। ਇਥੇ ਦਾ ਕਿਲਾ ਇਕ ਪਾਸੇ ਤੋਂ ਕਮਜੋਰ ਸੀ, ਫਸਲਾਂ ਦੀ 
ਵਢਾਈ ਸ਼ੁਰੂ ਨਾਂ ਹੋਈ ਹੋਣ ਕਰਕੇ ਦਾਣਾ ਪੱਠਾ ਭੀ ਕੋਈ ਜਮਾ ਨਹੀਂ ਸੀ ਹੋਇਆ 
ਹੋਇਆ, ਇਲਾਕੇ ਦੇ ਜਿਮੀਂਦਾਰਾਂ ਅਤੇ ਚੋਧਰੀਆਂ ਵਿਚ ਉਸ ਦੇ ਮਿੱਤਰ ਕੋਈ ਹੈ ਨਹੀਂ 
ਸਨ ਅਤੇ ਵੈਰੀ ਬੇਅੰਤ ਸਨ । ਸਿੱਖ ਮੁਲਖੱਈਆਂ ਚੜ੍ਹੀ ਆ ਰਹੀ ਫ਼ੋਜ ਦੇ ਭਾਈਬੰਦ ਅਤੇ 
ਹਮਦਰਦ ਸਨ। ਜਹਾਨ ਖਾਨ ਦੀ ਆਪਣੀ ਫ਼ੌਜ ਬੜੀ ਥੋੜ੍ਹੀ ਸੀ ਅਤੇ ਅਹਿਮਦਸ਼ਾਹ 
ਬਾਦਸ਼ਾਹ ਵੱਲੋਂ ਅਫ਼ਗਾਨਿਸਤਾਨ ਤੋਂ ਕੋਈ ਸਹਾਇਤਾ ਪੁੱਜ ਨਹੀਂ ਸੀ ਸਕਦੀ । ਇਸ ਲਈ 
ਜਹਾਨ ਖ਼ਾਨ ਨੇ ਲਾਹੋਰ ਖ਼ਾਲੀ ਕਰ ਕੇ ਅਫ਼ਗਾਨਿਸਤਾਨ ਨੂੰ ਮੁੜ ਜਾਣ ਵਿਚ ਹੀ ਸ਼ਾਹਜਾਦਾ 
ਤੈਮੂਰ ਸ਼ਾਹ ਅਤੇ ਆਪਣੀ ਥੈਰ ਸ਼ਮਝੀ ਅਤੇ 19 ਅਪਰੈਲ ਸੰਨ 1758 ਦੀ ਸਵੇਰੇ ਦੋਨੋਂ 
ਰਾਵੀ ਪਾਰ ਕਰ ਗਏ । ਅਗਲੇ ਦਿਨ 20 ਅਪਰੈਲ ਨੂੰ ਅਦੀਨਾ ਬੇਗ ਖ਼ਾਨ, ਰਘੁਨਾਬ 
ਰਾਓ ਅਤੇ ਖਾਲਸਾ ਜੀ ਲਾਹੋਰ ਆ ਪੁੱਜੇ ਅਤੇ ਕਬਜਾ ਕਰ ਲਿਆ। ਇਸ ਮੁਹਿੰਮ ਵਿਚ 
ਜਿਨ੍ਹਾਂ ਸਿੱਖ ਸਰਦਾਰਾਂ ਨੇ ਹਿੱਸਾ ਲਿਆ ਅਤੇ ਦੁੱਰਾਨੀਆਂ ਨੂੰ ਲਾਹੋਰ ਖ਼ਾਲੀ ਕਰਨ ਪਰ 
ਮਜਬੂਰ ਕੀਤਾ, ਉਹ ਸਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ 
ਸੁੱਕਰਚੱਕੀਆ, ਤਾਰਾ ਸਿੰਘ ਗ਼ੈਬਾ, ਜੱਸਾ ਸਿੰਘ ਰਾਮਗੜ੍ਹੀਆ ਅਤੇ ਹਰੀ ਸਿੰਘ, ਝੰਡਾ 
ਸਿੰਘ, ਗੰਡਾ ਸਿੰਘ ਆਦਿ ਭੰਗੀ । ਸਿੰਘਾਂ ਦੇ ਕੁਝ ਜੱਥੇ ਸਰਦਾਰ ਚੜ੍ਹਤ ਸਿੰਘ ਦੇ ਨਾਲ 
ਅਫ਼ਗ਼ਾਨਾਂ ਦੇ ਪਿੱਛੇ ਪੈ ਗਏ ਅਤੇ ਦੋ ਕੁ ਸੋ ਅਫ਼ਗਾਨ ਕੈਦੀਆਂ ਨੂੰ ਫੜ ਕੇ ਅੰਮ੍ਰਿਤਸਰ 
ਲਿਆਏ ਅਤੇ ਇਨ੍ਹਾਂ ਪਾਸੋਂ ਸੀ ਦਰਬਾਰ ਸਾਹਿਬ ਦਾ ਸਰੋਵਰ ਸਾਫ਼ ਕਰਵਾਇਆ ਜੋ 

ਜਹਾਨ ਖ਼ਾਨ ਨੇ ਭਰਵਾਂ ਦਿੱਤੀ ਸੀ। 

(ਪਿਛਲੇ ਸੋਮੇ: ਤਾਨਨੈੱਲ-ਗੁਜਰਾਵਾਲਾ, ।9. ਹਕੀਕ/ਤ-ਫਰਕਾਇ-ਲਿੱਖਾ, 87] 














ਅਧਿਆਏ ਪੰਧਰਵਾਂ 
ਅਦੀਨਾ ਥੇਗ ਸ਼ਾਨ ਦੀ ਲਾਹੌਰ ਵਿਚ ਹਕੂਮਤ 
(#ਆਪੁਰੈਲ-ਸਤੰਝਰ ਸੰਨ 7758) 








ਰਘੁਨਾਥ ਰਾਓ ਲਈ ਪੰਜਾਬ ਵਿਚ ਬਹੁਤਾ ਚਿਰ ਨਹਿਰਨ' ਮੁਸ਼ਕਲ ਸੀ । ਉਸ ਨੂੰ 
ਛੇਤੀ ਹੀ ਗਿਆਨ ਹੋ ਗਿਆ ਕਿ ਪੰਜਾਬ ਵਿਚ ਸਿੱਖਾਂ ਦੀ ਵਪ ਰਹੀ ਤਾਕਤ ਵੇਲੇ ਕਿਸੈ 
ਬਾਹਰਲੇ ਦਾ ਇਥੇ ਹਾਕਮ ਦੇ ਤੌਰ ਤੇ ਟਿਕ ਸਕਣਾ ਸੰਭਵ ਨਹੀਂ । ਬੰਦਾ ਸਿੰਘ ਦੇ ਵੇਲੇ 
ਉਨ੍ਹਾਂ ਦੇ ਮਨਾਂ ਵਿਚ ਆਪਣੇ ਸੁੜੰਤਰ ਰਾਜ ਦੀ ਜੋਤ ਜਗ ਚੁੱਕੀ ਸੀ ਜਿਸ ਨੂੰ ਨਾ ਤਾਂ 
ਮੁਗ਼ਲਾਂ ਦੀ ਤਾਕਤ ਹੀ ਬੁਝਾ ਸਕਾਂ ਅਤੇ ਨਾ ਹੀ ਉਨ੍ਹਾਂ ਨੇ ਦੁੱਰਾਨੀਆਂ ਦੇ ਪੈਰ ਲੱਗਣ ਦਿੱਤੇ 
ਸਨ । ਮੀਰ ਮੰਨੂੰ ਉਨ੍ਹਾਂ ਨੂੰ ਮਾਰਦਾ ਮਾਰਦਾ ਆਪ ਮਰ ਗਿਆ ਸੀ । ਉਨ੍ਹਾਂ ਦੀਆਂ ਮੱਲਾਂ 
ਮਾਰਾਂ ਨੇ ਸਾਰੇ ਪੰਜਾਸ਼ ਦੀ ਸਿੱਖ ਜਨਤਾ ਵਿਚ ਇਕ ਅਜਿਹੀ ਮਾਨਸਕ ਦਸ਼ਾ ਪੈਦਾ ਕਰ 
ਦਿੱਤੀ ਸੀ ਕਿ ਹੁਣ ਉਂਹ ਕਿਸੇ ਦੀ ਈਨ ਮੰਨਣ ਨੂੰ ਤਿਆਰ ਨਹੀਂ ਸਨ । ਪੰਜਾਬ ਵਿਚ 
ਬਚੁਤੀ ਪੇਂਡੂ ਵਸੋਂ ਜੱਟਾਂ ਦੀ ਸੀ ਜੋ ਆਪਣੀ ਭੋਂ ਦੇ ਬੱਧੇ ਚੱਪੇ ਲਈ ਲੜ ਮਰਦੇ ਹਨ, ਅਤੇ 
ਸਿੱਖੀ ਨੇ ਇਨ੍ਹਾਂ ਦੀ ਗ਼ੈਰਤ ਨੂੰ ਚਮਕਾਉਣ ਲਈ ਇਸ ਵੇਲੇ ਸੋਨੇ ਤੇ ਸੁਹਾਗੇ ਦਾ ਕੰਮ 
ਕੀਤਾ ਸੀ ਅਤੇ ਉਹ ਰਾਜਸੀ ਸਖੜੀਆਂ ਅਤੇ ਕਤਲਾਮਾਂ ਦੀ ਭੱਠੀ ਵਿਚ ਦੀ ਲੰਘ ਕੇ 
ਅਜਿਹੇ ਹਨੀਲੇ, ਅਣਖੀਲੇ ਅੜੇ ਕਰੜੇ ਹੋ ਗਏ ਸਨ ਜੋ ਟੁੱਟ ਤਾਂ ਭਾਵੇਂ ਜਾਣ ਪਰ ਝੁਕਾਏ 
ਨਹੀਂ ਸਨ ਜਾ ਸਕਦੇ । ਮਰਾਨਿਆਂ ਲਈ ਹਜਾਰ ਕੋਹ ਦੀ ਦੂਰੀ ਤੋਂ ਪੰਜਾਬ ਵਿਚ ਫਾਉਣੀਆਂ 
ਪਾ ਕੇ ਟਿਕ ਸਕਣਾ ਹੋਰ ਡੀ ਔਖਾ ਸੀ। ਨਾ ਹੀ ਪੂਨਾ ਸਰਕਾਰ ਦੀ ਮਾਲੀ ਹਾਲਤ ਇਸ 
ਭਾਰ ਨੂੰ ਸਹਿ ਸਕਦੀ ਸੀ। ਇਥੈ ਦੀ ਉਗਤਾਹੀ ਨਾਲ ਗੁਜਾਰਾ ਹੈ ਨਹੀਂ ਸੀ ਸਕਣਾ । 
ਇਸ ਤੋਂ ਬਿਨਾਂ ਮਰਾਠਿਆਂ ਲਈ ਪੰਜਾਬ ਦੀਆਂ ਅਤਿ ਦੀਆਂ ਗਰਮੀਆਂ ਅਤੇ ਸਰਦੀਆਂ 
ਸਹਿਣੀਆਂ ਭੀ ਸੋਖੀਆਂ ਨਹੀਂ ਸਨ । ਇਸ ਲਈ ਰਘੁਨਾਥ ਰਾਓਂ ਨੇ ਅਦੀਨਾ ਬੇਗ ਨਾਲ਼ 
ਸੋਦਾ ਕਰ ਲਿਆ ਅਤੇ ਪੰਝੱਤਰ ਲੱਖ ਰੁਪਇਆ ਸਾਲ ਦਾ ਲੈਣਾ ਕਰ ਕੈ ਲਾਹੋਰ ਦੀ 
ਹਕੂਮਤ ਅਦੀਨਾ ਬੇਗ ਦੇ ਹਵਾਲੇ ਕਰ ਦਿੱਤੀ । ਅਦੀਨਾ ਬੇਗ ਨੇ ਖੁਆਜਾ ਮਿਰਜਾ ਜਾਨ 
ਨੂੰ ਉਥੇ ਆਪਣਾ ਨਾਇਬ ਨਿਯਤ ਕਰ ਦਿੱਤਾ ਅਤੇ ਆਪ ਦੁਆਬੇ ਵਿਚ ਹੁਸ਼ਿਆਰਪੁਰ ਦੇ 
ਲਾਗੇ ਖਾਨਪੁਰ ਵਿਚ ਰਹਿਣ ਲੱਗ ਪਿਆ । ਇਹ ਪ੍ਰਸ਼ੰਧ ਕਰ ਕੇ ਰਘੁਨਾਥ ਰਾਓ ਨੇ 10 
ਮਈ ਨੂੰ ਦਿੱਲੀ ਵੱਲ ਨੂੰ ਚਾਲੇ ਪਾਏ ਅੜੇ ਛੋਟੇ ਛੋਟੇ ਪੜਾਉਂ ਕਰ ਕੇ ਪੰਜ ਜੂਨ ਨੂੰ ਸੋਮਾਵੜੀ 





ਅਦੀਨਾ ਬੈਗ ਖਾਨ ਦੀ ਲਾਹੋਰ ਫਿਚ ਹਕੂਮਤ 93 

ਮੱਸਿਆ ਦਾ ਅਸ਼ਨਾਨ ਕੁਰੂਕਸ਼ੇਤਰ ਜਾਂ ਕੀਤਾ । 
[ਅਹਿਮਦਾਸ਼ਾਹ ਛੁੱਰਨ, 216-17] 
ਅਦੀਨਾ ਬੇਗ! ਦੀ ਸਿੰਘਾਂ ਪਰ ਸਖ਼ਤੀ ੍ 

ਅਦੀਨਾ ਬੇਗ ਨੇ ਮਰਾਨਾ ਸਰਦਾਰ ਰਘੂਨਾਥ ਰਾਓ ਦੇ ਮੁੜ ਜਾਣ ਪਿੱਛੋਂ ਕੁੱਲ ਚਾਰ 
ਕੁ ਮਹੀਨੇ ਹੀ ਹਕੂਮਤ ਕੀਤੀ ਅਤੇ ਇਸ ਸਮੇਂ ਉਸ ਨੋ, ਇਸ ਖਿਆਲ ਨਾਲ ਕਿ ਸਿੱਖ 
ਕਿਤੇ ਬਹੁਤੇ ਹੀ ਤਕੜੇ ਨਾ ਹੋ ਜਾਣ, ਉਨ੍ਹਾਂ ਨੂੰ ਸਖ਼ਤੀ ਨਾਲ ਦਬਾਉਣ ਦੇ ਜਤਨ ਕੀਤੇ । 
ਲਹਿੰਦੇ ਦੇ ਗੱਖੜਾਂ, ਜੰਜੋਹਿਆਂ, ਘੇਥਿਆਂ, ਵੜੈਚਾਂ ਅਤੇ ਮਾਝੇ ਅਤੇ ਦੁਆਬੇ ਦੇ ਪਠਾਣਾਂ, 
ਰੰਧਾਵਿਆਂ, ਅਤੇ ਡੋਗਰਿਆਂ ਦਾ ਇਕ ਵੱਡਾ ਦਲ ਉਨ੍ਹਾਂ ਦੇ ਪਿੱਛੇ ਪਾ ਦਿੱਤਾ ਜਿਸ ਨੇ 
ਖਾਲਸੇ ਦੇ ਵੱਖਰੇ ਵੱਖਰੇ ਜਥਿਆਂ ਨੂੰ ਖਿੰਡਾਉਂਣਾ ਸ਼ੁਰੂ ਕਰ ਦਿੱਤਾ। ਸਰਦਾਰ ਜੱਸਾ ਸਿੰਘ 
ਅਦੀਨਾ ਬੇਗ ਖ਼ਾਨ ਦੀ ਇਸ ਬਦਨੀਅਤ ਤੇ ਬੜੇ ਹੈਰਾਨ ਸਨ ਕਿ ਅਸੀਂ ਤਾਂ ਇਸ ਦੀ 
ਸਹਾਇਤਾ ਕਰ ਕੇ ਇਸ ਦੀ ਲਾਹੋਰ ਵਿਚ ਤਾਕਤ ਅਤੇ ਹਕੂਮਤ ਬਣਨ ਦਾ ਕਾਰਣ ਹੋਏ 
ਸਾਂ, ਇਹ ਸਾਨੂੰ ਹੀ ਤੰਗ ਕਰਨ ਲੱਗ ਪਿਆ ਹੈ। 
ਹੀਰਾ ਮੱਲ ਅਤੇ ਗੁਲਸ਼ੇਰ ਖ਼ਾਨ ਮਾਰੇ ਗਏ 

ਇਸ ਵੇਲੇ ਖਾਲਸਾ ਦਲ ਦੇ ਕੁਝ ਜੱਥੇਦਾਰ ਸਰਦਾਰ ਜੱਸਾ ਸਿੰਘ ਨਾਲ ਅਦੀਨਾ 
ਨਗਰ ਦੇ ਪਾਸ, ਜਿਥੇ ਅਦੀਨਾ ਖਾਨ ਉਤਰਿਆ ਹੋਇਆ ਸੀ, ਆ ਇਕੱਠੇ ਹੋਏ । ਪਤਾ 
ਲੱਗਣ ਪਰ ਖ਼ਾਨ ਹੋਰੀਂ ਆਪਣੇ ਦੀਵਾਨ ਹੀਰਾ ਮੱਲ ਅਤੇ ਆਕਿਲ ਦਾਸ ਜੰਡਿਆਲੀਏ 
ਨੂੰ ਉਨ੍ਹਾਂ ਵੱਲ ਤੋਰਿਆ । ਕਾਦੀਆਂ ਦੇ ਲਾਗੇ ਦੋਹਾਂ ਦਾ ਟਾਕਰਾ ਹੋ ਗਿਆ । ਹੀਰਾ ਮੱਲ 
ਲੜਾਈ ਵਿਚ ਮਾਰਿਆ ਗਿਆ ਅਤੇ ਆਸਕਲ ਦਾਸ ਖਿਸਕ ਗਿਆ, ਅੜੇ ਉਨ੍ਹਾਂ ਦਾ 
ਬਹੁਤ ਸਾਰਾ ਮਾਲ ਅਸਬਾਬ ਸਿੰਘਾਂ ਦੇ ਹੱਥ ਆਇਆ । 

ਇਨ੍ਹਾਂ ਦਿਨਾਂ ਵਿਚ ਹੀ ਸਰਦਾਰ ਜੱਸਾ ਸਿੰਘ ਨੂੰ ਸਰਦਾਰ ਚੜ੍ਹਤ ਸਿੰਘ, ਸਰਦਾਰ 
ਜੈ ਸਿੰਘ ਕਨ੍ਹਈਆ, ਹਕੀਕਤ ਸਿੰਘ ਅਤੇ ਸਰਦਾਰ ਗੁੱਜਰ ਸਿੰਘ ਵੱਲੋਂ ਇਕ ਝਿੱਠੀ 
ਮਿਲੀ ਕਿ ਗੁਲਸੇਰ ਖ਼ਾਨ ਨਾਮੀ ਇਕ ਲਾਹੋਰ ਅਮੀਰ-ਮਿਰਜ਼ਾ ਜਾਨ ਦਾ ਭੈਜਿਆ ਹੋਣਾ 
ਏ---ਬਹੁਤ ਸਾਰੀ ਫੌਜ ਨਾਲ ਮਜੀਨੋ ਕੋਲ ਉਤਰਿਆ ਹੋਇਆ ਹੈ ਅਤੇ ਜੋ ਸਿੰਘ ਹੱਥ 
ਆਉਦਾ ਹੈ ਉੱਸ ਨੂੰ ਮਾਰ ਸੁੱਟਦਾ ਹੈ। ਇਹ ਖਬਰ ਸੁਣਦੇ ਸਾਰ ਸਰਦਾਰ ਜੱਸਾ ਸਿੰਘ ਨੇ 
ਜੰਗਲ ਦੋ ਇਲਾਕੇ `ਚੋਂ ਮਜੀਠੇ ਨੂੰ ਕੂਚ ਕੀਤਾ ਅਤੇ ਆ ਕੇ ਸਰਦਾਰਾਂ ਨਾਲ ਮਤਾ 
ਪਕਾਇਆ ਕਿ ਵਾਰੋ ਵਾਰੀ ਜਾ ਕੇ ਗੁਲਸ਼ੇਰ ਖ਼ਾਨ ਦੇ ਡੇਰੇ ਪਰ ਇਸ ਤਰ੍ਹਾਂ ਹੱਲੇ ਕਰੋ ਕਿ 
ਉਸ ਨੂੰ ਉੱਕਾ ਹੀ ਕੋਈ ਦਮ ਲੈਣ ਦੀ ਵਿਹਲ ਨਾ ਰਹੇ । 

ਇਕ ਦਿਨ ਜਦ ਸਰਦਾਰ ਜੈ ਸਿੰਘ ਕਨ੍ਹਟੀਏ ਦਾ ਜਥਾ ਵੈਰੀ ਦੇ ਡੇਰੇ ਪਰ ਬੰਦੂਕਾਂ 
ਮਾਰ ਰਿਹਾਂ ਸੀ ਤਾਂ ਗੁਲਸ਼ੇਰ ਖ਼ਾਨ ਦੀ ਕੁਝ ਫ਼ੋਜ ਉਨ੍ਹਾਂ ਦੇ ਮਗਰ ਲੱਤ। ਤੁਰੀ । ਇਹੀ ਰੱਲ 
ਖਾਲਸਾ ਜੀ ਚਾਜੁੰਦੇ ਸਨ । ਜਦ ਕੁਝ ਬਾਹਰ ਨਿਕਲ ਆਏ ਤਾਂ ਸਰਦਾਰ ਜੱਸਾ ਸਿੰਘ ਕੁਝ 
ਹੋਰ ਸਰਦਾਰਾਂ ਨੂੰ ਨਾਲ਼ ਲੈ ਜੇ ਸਰਦਾਰ ਜੈ ਸਿੰਘ ਦੀ ਮਦਦ ਨੂੰ ਪਹੁੰਚ ਗਏ। ਤਦ ਨੂੰ 








94 ਸਰਦਾਰ ਜੱਲਾ ਸਿੰਘ ਆਜ਼ਲੂਵਾਲੀਆ 
ਗੁਲਸ਼ੋਰ ਖ਼ਾਨ ਭੀ ਹੋਰ ਫੌਜ ਲੈ ਕੇ ਅੱਪੜ ਪਿਆ। ਇਸ ਵੇਲੇ ਸਰਦਾਰ ਜੱਸਾ ਸਿੰਘ ਸਭ 
ਤੋਂ ਅੱਗੇ ਸਨ । ਜਦ ਗੁਲਸ਼ੇਰ ਖਾਨ ਅੱਗੇ ਨੂੰ ਵਧਿਆ ਤਾਂ ਜਿੰਘਾਂ ਨੇ ਬੰਦੂਕਾਂ ਦੀ ਅਜਿਹੀ 
ਵਾੜ ਝਾੜੀ ਕਿ ਇਕ ਗੋਲੀ ਖ਼ਾਨ ਦੇ ਮੱਥੇ ਤੇ ਜਾ ਲੱਗੀ ਅਤੇ ਉਹ ਉੱਥੇ ਹੀ ਢਹਿ ਢੇਰੀ 
ਹੋ ਗਿਆ। ਖਾਨ ਦੇ ਮਰਨ ਦੀ ਦੇਰ ਸੀ ਕਿ ਉਸ ਦੀ ਫੌਜ ਭੱਜ ਨਿਕਲੀ ਅਤੇ ਉਸ ਦਾ 
ਡੇਰਾ ਸਿੰਘਾਂ ਦੇ ਹਥ ਆ ਗਿਆ । [ਜੱਸਾ ਸੰਘ ਸਨੋਦ, 94-95, ਉਰਦੂ, 38-3911 ਇਹ 
ਵਾਕਿਆ ਅਗਸਤ ਸੰਨ 1758 ਜਾਂ ਸ਼ੁਰੂ ਸਤੰਬਰ ਦਾ ਹੈ । 
ਅਦੀਨਾ ਬੇਗ-ਖ਼ਾਨ ਦਾ ਦੇਹਾਂਤ 

ਇਨ੍ਹੀਂ ਦਿਨੀਂ ਅਦੀਨਾ ਬੇਗ ਖ਼ਾਨ ਬੀਮਾਰ ਸੀ । ਪਿਛਲੀ ਕਿਸੇ ਲੜਾਈ ਵਿਚ ਛਾਤੀ 
ਵਿਚ ਲੱਗੀ ਗੋਲੀ ਦੀ ਪੀੜ ਉਸ ਨੂੰ ਕਈ ਵਾਰੀ ਬਹੁਤ ਤੰਗ ਕਰਿਆ ਕਰਦੀ ਸੀ, ਖ਼ਾਸ 
ਕਰਕੇ ਬਰਸਾਤ ਦੇ ਦਿਨੀਂ, ਜਦੋਂ ਕਿ ਹਵਾ ਵਿਚ ਸਿਲ੍ਹ ਆ ਜਾਂਦੀ ਹੈ। ਇਸ ਨਾਲ ਖ਼ਾਨ 
ਸਾਹਿਬ ਨੂੰ ਅਧਰੰਗ ਹੋ ਗਿਆ ਅਤੇ 15 ਸਤੰਬਰ ਸੰਨ 1758 ਨੂੰ ਉਸ ਦਾ ਦੇਹਾਂਤ ਹੋ 
ਗਿਆ । ਉਸ ਨੂੰ ਹੁਸ਼ਿਆਰਪੁਰ ਦੇ ਲਾਗੇ ਖਾਨ ਪੁਰ ਵਿਚ ਦਬਾਇਆ ਗਿਆ ਜਿਥੇ ਉਸ 
ਦੀ ਕਬਰ ਹੁਣ ਤਕ ਮੌਜੂਦ ਹੈ । 
ਨੂਰੁੱਦੀਨ ਬਾਮੇਜ਼ਈ ਨੂੰ ਭਾਂਜ (ਨਵੰਬਰ 1758) 

ਜਿਵੇਂ ਪਿੱਛੇ ਲਿਖਿਆ ਜਾਂ ਚੁੱਕਾ ਹੈ ਕਿ ਜਦੋਂ ਮਰਾਨਿਆਂ ਨੇ ਪੰਜਾਬ ਦੀ ਹਕੂਮਤ 
ਅਦੀਨਾ ਬੇਗ ਖ਼ਾਨ ਨੂੰ ਦੇ ਦਿੱਤੀ ਸੀ ਤਾਂ ਉਹ ਆਪ ਤਾਂ ਬਹੁਤਾ ਦੁਆਬੇ ਵਿਚ ਹੁਸ਼ਿਆਰਪੁਰ 
ਜਾਂ ਗੁਰਦਾਸਪੁਰ ਦੇ ਇਲਾਕੇ ਵਿਚ ਅਦੀਨਾ ਨਗਰ ਰਹਿੰਦਾ ਸੀ ਅਤੇ ਲਾਹੋਰ ਵਿਚ ਉਸ 
ਨੇ ਆਪਣਾ ਨਾਇਬ ਖੁਆਜਾ ਮਿਰਜ਼ਾ ਜਾਨ ਨਿਯਤ ਕੀਤਾ ਹੋਇਆ ਸੀ । ਅਦੀਨਾ ਬੇਗ 
ਦੀ ਮੌਤ ਤੋਂ ਬਾਅਦ ਉਸ ਨੇ ਸਿੰਘਾਂ ਨਾਲ ਸੁਲਾਹ ਕਰ ਲਈ । ਉੱਸ ਨੂੰ ਪਤਾ ਸੀ ਕਿ ਉਹ 
ਦੋਨੋਂ ਪਾਸੇ ਵਿਰੋਧੀ ਹੋਣ ਸਮੇਂ ਦੇਸ ਦਾ ਪ੍ਰਛੰ! ਠੀਕ ਨਹੀਂ ਰਖ ਸਕੇਗਾ। ਇਸ ਲਈ ਉਸ 
ਨੇ ਅੰਦਰਗਤੀ ਸਿੰਘਾਂ ਨਾਲ ਇਸ ਸ਼ਰ> _” ਸਮਝੋਤਾ ਕਰ ਲਿਆ ਦਿਸਦਾ ਹੈ ਕਿ ਜੇ 
ਉਹ ਲਹਿੰਦੇ ਵੱਲੋਂ ਆਉਣ ਵਾਲੇ ਦੁੱਰਾਨੀਆਂ ਦੇ ਟਾਕਰੇ ਤੇ ਉਸ ਦੀ ਸਹਾਇਤਾ ਕਰਨ ਤਾਂ 
ਉਹ ਦੁਆਬੇ ਵੱਲੋਂ ਅੱਖੀਆਂ ਮੀਟ ਰੱਖੇਗਾ । ਸਿੰਘਾਂ ਨੂੰ ਇਸ ਵਿਚ ਫ਼ਾਇਦਾ ਸੀ ਕਿ ਇਸ 
ਨਾਲ ਉਹ ਦੁਆਬੇ ਅਤੇ ਮਾਲਵੇ ਵਿਚ ਸੌਖੇ ਹੀ ਆਪਣੇ ਪੈਰ ਪੱਕੀ ਤਰ੍ਹਾਂ ਜਮਾ ਸਕਣਗੇ 
ਅਤੇ ਦੁਰਾਨੀਆਂ ਦੇ ਹੱਲਿਆਂ ਦਾ ਟਾਕਰਾ ਕਰਨ ਲਈ ਤਕੜੇ ਹੋ ਜਾਣਰੀ । ਦੂਸਰੀ ਗੱਲ 
ਇਹ ਕਿ ਦੁੱਰਾਨੀ ਆਖਰ ਬਾਹਰੋਂ ਆ ਕੇ ਇਥੇ ਆਪ ਰਾਜ ਕਾਇਮ ਕਰਨਾ ਚਾਜੁੰਦੇ ਸਨ 
ਜਿਸ ਨਾਲ ਪੰਜਾਬ ਅਫਗਾਨੀ ਰਾਜ ਦਾ ਇਕ ਹਿੱਸਾ ਬਣ ਜਾਣਾ ਸੀ। ਇਸ "ਰਾਈ 
ਗੁਲਾਮੀ ਦੀ ਪੰਜਾਲੀ ਨੂੰ ਖਾਲਸਾ ਕਿਵੇਂ ਆਪਣੇ ਗਲ ਧੈਂਦੀ ਵੇਖ ਸਕਦਾ ਸੀ? ਜੇ ਇਨ੍ਹਾਂ 
ਨੂੰ ਇਕ ਵਾਰੀ ਗ਼ਲ ਪੈਣੋਂ ਹਟਾ ਲਿਆ ਜਾਏ ਤਾਂ ਇੱਥੇ ਦੇ ਜਾਬਰਾਂ ਨਾਲ ਸੋਖੋ ਹੀ ਸਿੱਝਿਆ 
ਜਾ ਸਕੇਗਾ। ਇਸ ਖਿਆਲ ਨਾਲ ਖਾਲਸੇ ਨੇ ਮਿਰਜ਼ਾ ਜਾਨ ਨਾਲ ਸਮਝੌਤਾ ਕਰ ਲਿਆ 
ਸੀ ਅਤੇ ਨੂਰੁੱਦੀਨ ਬਾਮੇਜਈ ਦੇ ਟਾਕਰੇ ਤੇ ਮਿਰਜ਼ਾ ਜਾਨ ਦੀ ਸਹਾਇਤਾ ਕੀਤੀ । 














ਅਦੀਨਾ ਬੈਰ। ਖ਼ਾਨ ਦੀ ਲਾਹੈਰ ਵਿਚ ਹਕੂਮਤ 95 

ਅਦੀਨਾਂ ਬੇਗ ਖ਼ਾਨ ਦੀ ਮੋੜ ਦੀ ਖਬਰ ਜਦ ਅਹਿਮਦ ਸ਼ਾਹ ਦੁੱਰਾਨੀ ਨੂੰ ਲੱਗੀ ਤਾਂ 
ਉਸ ਵੇਲੇ ਉਹ ਮੀਰ ਨਸੀਰ ਖਾਨ ਦੇ ਸ਼ਹਿਰ ਕਲਾਤ ਨੂੰ ਘੇਰਾ ਪਾਈ ਬੈਠਾ ਸੀ । ਇਸ 
ਲਈ ਸ਼ਾਹ ਨੂਰੁੱਦੀਨ ਬਾਮੇਜਈ ਨੂੰ ਫੋਜ ਦੇ ਕੇ ਪੰਜਾਬ ਵੱਲ ਭੇਜਿਆ । ਉਹ ਸੋਖੇ ਹੀ ਸਿੰਧ 
ਪਾਰ ਕਰ ਕੇ ਸਤੰਬਰ 1758 ਦੇ ਅੰਤਲੇ ਦਿਨੀਂ ਦੁਆਬਾ ਸਿੰਧ ਸਾਗਰ ਵਿਚ ਆ ਨੂੰ 
ਦਾਖ਼ਲ ਹੋਇਆ ਅਤੋ ਲੁਟ ਮਾਰ ਕਰਦਾ ਅਤੇ ਸ਼ਹਿਰ ਭੇਰਾ, ਮਿਆਣੀ ਅਤੇ ਚਕ ਸਾਨੂੰ 
ਨੂੰ ਜਲਦਾ ਧੁਖਦਾ ਛਡ ਕੇ ਝਨਾਂ ਨੂੰ ਟੱਪ ਆਇਆ। ਇਸ ਵੈਲੈ ਮਿਰਜਾ ਜਾਨ ਸਿੰਘਾਂ ਦੀ 
ਫ਼ੌਜ ਲੈ ਕੇ ਝਨਾਂ ਪਰ ਜਾਂ ਪੁੱਜਾ ਅਤੇ ਨੂਰੁੱਦੀਨ ਦਾ ਅੱਗਾ ਜਾ ਰੋਕਿਆ । ਲੜਾਈ ਵਿਚ 
ਨੂਰੁੱਦੀਨ ਭਾਂਜ ਖਾ ਗਿਆ ਅਤੇ ਪਿੱਛੇ ਨੂੰ ਮੁੜ ਚਿਆਂ । ਇਹ ਗੱਲ ਅਕਤੂਬਰ-ਨਵੰਬਰ 
ਸੰਨ 1758 ਦੀ ਹੈ। 
[ਤਾਲੀਂਸ ਆਲਮਗੀਰ ਸਾਨ, 191; ਅਖਬਾ/ਨ ਦਰਬਮਨੈ-#ਆੱਲਾ-ਅਹਿਮਦ ਸ਼ਾਹ ਦੁੱਰਾਨੀ, 2331 
ਖੁਆਜਾ ਮੁਹੰਮਦ ਸਈਦ ਨੂੰ ਸੋਧਣਾ 

ਖੁਆਜਾ ਮਿਰਜਾਂ ਜਾਨ ਦੋ ਵੇਲੇ ਸ਼ਹਿਰ ਦਾ ਪ੍ਰਬੰਧ ਉਸ ਦੇ ਭਾਈ ਖੁਆਜਾ ਮੁਹੰਮਦ 
ਸਈਦ ਦੇ ਹੱਥ ਸੀ । ਜਦੋਂ ਮਿਰਜਾ ਜਾਨ ਬਾਹਰ ਮੁਹਿੰਮ ਪਰ ਗਿਆ ਹੋਇਆ ਹੁੰਦਾ ਸੀ ਤਾਂ 
ਸਾਰਾ ਕਾਰ ਵਿਹਾਰ ਇਹ ਹੀ ਕਰਦਾ ਸੀ। ਪਰ ਇਹ ਬੜਾ ਜਾਲਮ ਆਦਮੀ ਸੀ ਅਤੇ 
ਪਰਲੇ ਦਰਜੇ ਦਾ ਲਾਲਚੀ ਸੀ । ਇਸ ਨੇ ਸ਼ਹਿਰ ਦੇ ਲੋਕਾਂ ਉੱਤੋ ਬੜੀਆਂ ਬੜੀਆਂ 
ਜ਼ੱਟੀਆਂ ਲਾਈਆਂ ਅਤੇ ਲੋਕਾਂ ਵਿਚ ਡਰ ਪਾਉਣ ਲਈ ਇਕ ਦੋ ਦੋਸੀ ਬੰਦੇ ਹਰ ਰੋਜ 
ਫਾਹੇ ਲਾ ਦਿੰਦਾ ਸੀ। ਇਸ ਤਰ੍ਹਾਂ ਇਸ ਨੇ ਕੁਝ ਸਿੰਘ ਭੀ ਕਤਲ ਕਰਵਾ ਦਿੱਤੇ ਅਤੇ 
ਸਹਿਰ ਦੇ ਸਰਦੇ ਪੂਜਦੇ ਲੋਕਾਂ ਦੀਆਂ ਤਲਾਸ਼ੀਆਂ ਲੈ ਕੇ ਉਨ੍ਹਾਂ ਦੇ ਰੁਪਏ ਪੈਸੇ ਅਤੇ 
ਗਹਿਣੇ ਗੱਟੇ ਉੱਤੇ ਧੱਕੇ ਜੋਰੀ ਕਬਜਾ ਕਰ ਲਿਆ। 

ਜਦੋਂ ਇਸ ਦੇ ਜੁਲਮ ਦੀ ਖਬਰ ਸਰਦਾਰ ਜੱਸਾ ਸਿੰਘ ਨੂੰ ਲੱਗੀ ਤਾਂ ਉਹ ਲਾਰੋਰ 
ਆ ਪੁੱਜੇ ਅਤੇ ਰਵਾਂ ਰਵੀਂ ਮੁਜੰਗ ਜਾ ਡੇਰਾ ਕੀੜਾ । ਉਨ੍ਹਾਂ ਨੂੰ ਖਿਆਲ ਸੀ ਕਿ ਅਸਾਂ ਹੀ ਤਾਂ 
ਅਦੀਨਾ ਬੈਗ ਖ਼ਾਨ ਨੂੰ ਲਾਹੋਰ ਵਿਚ ਤਾਕਤਵਰ ਬਣਾਇਆ ਸੀ ਜਿਸ ਦਾ ਮਿਰਜਾ ਜਾਨ 
ਲਾਹੋਰ ਵਿਚ ਨਾਇਬ ਸੀ ਅਤੇ ਅਦੀਨਾ ਬੇਗ ਦੀ ਮੋਤ ਤੋਂ ਬਾਅਦ ਲਾਹੋਰ ਦਾ ਹਾਕਮ 
ਬਣਿਆ ਸੀ । ਖੁਆਜਾ ਮੁਹੰਮਦ ਸਈਦ ਉਸ ਦਾ ਭਾਈ ਹੈ ਅਤੇ ਇਕ ਕਾਰਿੰਦੇ ਤੋਂ ਵੱਧ 
ਇਸੇ ਦੀ ਹੈਸੀਅਤ ਨਹੀਂ । ਪਰ ਸਰਦਾਰ ਜੱਸਾ ਸਿੰਘ ਦੇ ਪੁੱਜਣ ਦੀ ਖਬਰ ਸੁਣ ਕੇ 
ਖੁਆਜਾ ਸਈਂਦ ਲੜਾਈ ਲਈ ਤਿਆਰ ਹੈ ਕੇ ਆ ਗਿਆ। ਪਰ ਸਰਦਾਰ ਦੇ ਅੱਗੇ 
ਅੜਨਾ ਹਾਰੀ ਸਾਰੀ ਦਾ ਕੰਮ ਨਹੀਂ ਸੀ, ਤਲਵਾਰ ਦੇ ਦੋ ਚਾਰ ਟੱਕ ਭੀ ਨਾ ਸਹੇ ਅਤੇ ਹਾਰ 
ਖਾ ਕੋ ਸ਼ਹਿਰ ਵਿਚ ਜਾ ਲੁਕਿਆ। 

ਇਸ ਗੱਲ ਦਾ ਫਾਇਦਾ ਉਠਾ ਕੇ ਖੁਆਜਾ ਭਰਾਵਾਂ ਦੇ ਵੈਰੀਆਂ ਨੇ ਮਰਾਠਿਆਂ 
ਨਾਲ ਗੰਢ ਤੁਪ ਕਰ ਲਈ। ਇਹ ਵੈਰੀ ਸਨ ਕਿਜਲਬਾਸ਼ ਪਠਾਣ ਅਹਿਮਦ ਖ਼ਾਨ ਅਤੇ 
ਸਾਲਿਹ ਖ਼ਾਨ ਜਿਨ੍ਹਾਂ ਨੂੰ ਮਿਰਜ਼ਾ ਜਾਨ ਨੇ ਅਪਰੈਲ ਸੰਨ 1758 ਵਿਚ ਤੈਮੂਰ ਸ਼ਾਹ ਦੀ 











96 ਸਰਦਾਰ ਸੱਸਾ ਸਿੰਘ ਆਹਲੂਵਾਲੀਆ 
ਭਾਂਜ ਵੇਲੇ ਝਨਾਂ ਦੇ ਕੰਢੇ ਕੈਦ ਕਰ ਲਿਆਂ ਸੀ ਅਤੇ ਪਿੱਛੋਂ ਆਪਣੀ ਫੋਜ ਵਿਚ ਨੌਕਰ ਰਖ 
ਲਿਆ ਸੀ । ਇਨ੍ਹਾਂ ਨੇ ਮਿਰਜਾ ਜਾਨ ਨੂੰ ਕੈਦ ਕਰ ਲਿਆ ਅਤੇ ਮੁਹੰਮਦ ਸਈਦ ਨੂੰ ਖੋਤੇ 
ਉੱਤੇ ਚਾੜ੍ਹ ਕੇ ਸਾਰੇ ਸ਼ਹਿਰ ਵਿਚ ਵਿਰਾਇਆ ਅਤੇ ਇਸ ਦੇ ਹੱਥੋਂ ਦੂਖੇ ਹੋਏ ਲੋਕਾਂ ਨੋ ਇਸ 
ਪਰ ਗੰਦਗੀ ਸੁੱਟੀ । ਪਿੱਛੋਂ ਜਦ ਇਸ ਨੂੰ ਮਰਾਠਾ ਸਰਦਾਰ ਸਾਬਾਜੀ ਪਾਟਿਲ ਦੇ ਪੇਸ਼ 
ਕੀਤਾ ਗਿਆ ਤਾਂ ਉਸ ਨੇ ਕਿਹਾ “ਤੇਰੀਆਂ ਮੰਦੀਆਂ ਜੁਲਮੀ ਕਰੜੂਤਾਂ ਕਰਕੇ ਤੈਨੂੰ ਇਹ 
ਸਜ਼ਾ ਮਿਲੀ ਹੈ ਜਿਸ ਦਾ ਤੂੰ ਭਾਗੀ ਸੀ, ਹੁਣ ਤੂੰ ਚੁਪ ਕਰਕੇ ਦੇਸ ਚੋਂ ਨਿਕਲ ਜਾ ।” ਹੁਣ 
ਇਹ ਕਿਜਲਬਾਸ਼ ਲਾਹੋਰ ਅਤੇ ਮੁਲਤਾਨ ਦੈ ਹਾਕਮ ਟਿੱਕੇ ਗਏ ਪਰ ਅਸਲ ੜਾਕਤ 
ਸਾਥਾਜੀ ਦੇ ਹੱਥ ਹੀ ਰਹੀ ਜਿਸ ਨੂੰ ਪਿੱਛੋਂ ਅਹਿਮਦ ਸ਼ਾਹ ਦੇ ਪੰਜਵੇਂ ਹੱਲੇ ਵੇਲੇ ਜਹਾਨ ਖਾਨ 
ਨੇ ਅਟਕੋਂ ਧੱਕਿਆ ਸੀ। (ਅਲੀ-ਉਂ-ਦੀਨ, ਇਸ਼ਰਤ ਨਾਮ, 221; ਤਐਮਾਸ ਨਹ (ਰਾਉ), 
81-2; ਜੰਸ਼ਾ ਸਿੰਘ ਬਿਨੈਂਦ, 98-ਉਰਦੂ 4445] ਮੁਨਸ਼ੀ ਸੋਹਨ ਲਾਲ, ਉਮਵਾਤ-ਤਵਾਲੱਕ 
ਵਿਚ ਲਿਖਦਾ ਹੈ ਕਿ ਖੁਆਜਾ ਮੁਹੰਮਦ ਸਈਦ ਦਾ ਥਾਂ ਮਿਰਜਾ ਤਾਹਰ ਬੇਗ ਨੂੰ ਲਾਹੌਰ 
ਦਾ ਨਾਜਮ ਬਣਾਇਆ ਗਿਆ ਸੀ (ਦਫਤਰ ਪਹਿਲਾ, 147)। ਹੋ ਸਕਦਾ ਹੈ ਇਸ ਨੂੰ 
ਅਹਿਮਦ ਖ਼ਾਨ ਕਿਜ਼ਲਬਾਸ਼ ਦਾ ਨਾਇਬ ਬਣਾਇਆ ਹੋਵੇ ! 
ਦੁਆਬੇ ਅਤੇ ਮਾਲਵੇ ਵਿਚ ਸਿੰਘਾਂ ਦੇ ਕਬਜ਼ੇ 

ਖੁਆਜਾ ਮਿਰਜਾ ਜਾਨ ਨਾਲ ਸਮਝੌਤਾ ਹੋ ਜਾਣ ਪਰ ਸਿੰਘਾਂ ਲਈ ਦੁਆਬਥੈ ਅਤੇ 
ਮਾਲਵੇ ਵਿਚ ਮੱਲਾਂ ਮਾਰਨੀਆਂ ਜਫਾ ਸੋਖੀਆਂ ਹੋ ਗਈਆਂ । ਸਰਦਾਰ ਚੜ੍ਹਤ ਸਿੰਘ 
ਸੁਕਰਚੱਕੀਏ ਨੇ ਰਚਨਾ ਦੁਆਬ ਵਿਚ ਆਪਣੇ ਪੈਰ ਚੰਗੇ ਜਮਾ ਲਏ ਹੋਏ ਸੀ ਅਤੇ ਗੁਜਰਾਂ 
ਵਾਲੇ ਵਿਚ ਟਿਕਾਣਾ ਪੱਕਾ ਕਰ ਲਿਆ ਸੀ । ਭੰਗੀ ਸਰਦਾਰਾਂ ਨੇ ਭੀ ਆਪਣੇ ਇਲਾਕੇ 
ਵਧਾਉਣੇ ਸ਼ੁਰੂ ਕੀਤੇ ਹੋਏ ਸਨ । ਸਰਦਾਰ ਜੱਸਾ ਸਿੰਘ ਦਾ ਜਿਆਦਾ ਇਲਾਕਾ ਦੁਆਬੇ 
ਜਾਲੰਧਰ ਵਿਚ ਹੀ ਸੀ ਅਤੇ ਇੱਥੋ ਹੀ ਅਦੀਨਾ ਬੇਗ ਦਾ ਅੱਡਾ ਹੋਣ ਕਰਕੇ ਉਸ ਨਾਲ 
ਕਈਂ ਵਾਰੀ ਟੱਕਰਾਂ ਭੀ ਹੋ ਪੈਂਦੀਆਂ ਸਨ । ਹੁਣ ਉਹ ਵਿਰੋਧ ਭੀਂ ਖਤਮ ਹੋ ਗਿਆ ਸੀ। 
ਇਸ ਲਈ ਜਿੱਥੇ ਜਿੱਥੇ ਸਰਦਾਰ ਜੱਸਾ ਜਿੰਘ ਦੀ “ਰਾਖੀ ਸੀ ਉਨ੍ਹਾਂ ਥਾਵਾਂ ਵਾਲਿਆਂ ਨੋ 
ਪੱਕੀ ਤਰ੍ਹਾਂ ਇਨ੍ਹਾਂ ਦੀਂ ਈਨ ਮੰਨ ਲਈ ਅਤੇ ਹੋਰ ਕਈ ਇਲਾਕੇ ਭੀ ਇਨ੍ਹਾਂ ਤੇ ਤਹਿਤ ਵਿਚ 
ਆ ਗਏ । 

ਮਾਲਵੇ ਵਿਚ ਬਾਬਾ ਆਲਾ ਸਿੰਘ ਦਾ ਬੋਲ ਬਾਲਾ ਸੀ ਅਤੇ ਖਾਲਸਾ ਦਲ ਵੀ 
ਸਹਾਇਤਾ ਨਾਲ ਚੋਖੇ ਇਲਾਕਿਆਂ ਪਰ ਕਬਜ਼ਾ ਕਰ ਲਿਆ ਹੋਇਆ ਸੀ। ਉਨ੍ਹਾਂ ਨੇ 
ਸਤੰਬਰ 1758 ਵਿਚ ਅਬੰਦੁ-ਸਮੱਦ ਖ਼ਾਨ ਫੋਜਦਾਰ ਸਰਹੰਦ ਅਤੇ ਮੁਹੰਮਦ ਅਮੀਨ ਖਾਨ 
ਭੱਟੀ ਦੀਆਂ ਮਿਲਵੀਆਂ ਫੋਜਾਂ ਨੂੰ ਰਾਮਪੁਰੇ ਇਕ ਲੱਕ-ਤੋੜਵੀਂ ਹਾਰ ਦਿੱਤੀ ਸੀ ਕਿ 
ਆਉਂਦੇ ਨਵਾਂ ਸਾਲਾਂ ਤੀਕ ਭੱਟੀਆਂ ਨੂੰ ਪਟਿਆਲੇ ਦੀ ਫੋਜ ਦਾ ਟਾਕਰਾ ਕਰਨ ਦਾ ਹੀਆ 
ਨਾ ਪਿਆ। ਇਸ ਵੈਲੇ ਤਕ ਇਹ ਕੇਵਲ ਪਿੰਡਾਂ ਪਰ ਹੀ ਕਬਜ਼ੇ ਕਰਦੇ ਸਨ । ਹੁਣ ਇਨ੍ਹਾਂ 
ਨੇ ਸਾਮਾਨਾ ਅਤੇ ਸੁਨਾਮ ਸ਼ਹਿਰਾਂ ਉੱਤੇ ਭੀ ਕਬਜੇ ਕਰ ਲਏ । ਇਨ੍ਹਾਂ ਸ਼ਾਨੀ ਸ਼ਹਿਰਾਂ ਪਰ 








ਅਦੀਨਾਂ ਬੇਗ ਖਾਨ ਦੀ ਲਾਹੋੜ ਵਿਚ ਹਕੂਮਤ 97 
ਕਬਜ਼ਾ ਹੋ ਜਾਣੇ ਨਾਲ ਬਾਬਾ ਆਲਾ ਸਿੰਘ ਸਰਦਾਰੀ ਦੀ ਹੱਦ ਤੋਂ ਟੱਪ ਕੇ ਰਾਜਗੀ ਦੀ 
ਹੱਦ ਵਿਚ ਦਾਖਲ ਹੋ ਗਿਆ । ਸਰਦਾਰ ਕਰਮ ਸਿੰਘ ਦੀ ਲਿਖਤ ਅਨੁਸਾਰ ਰਾਮ ਪੁਰੇ ਦੀ 
ਲੜਾਈ ਉੱਤੋ ਸਰਦਾਰੀ ਦੀ ਹੱਦ ਮੁਕਦੀ ਹੈ ਅਤੇ ਰਾਜਗੀ ਦੀ ਹੱਦ ਸ਼ੁਰੂ ਹੁੰਦੀ ਹੈ। 
ਸਿਦੀਕ ਬੇਗ਼ ਦਾ ਆਨੰਦਪੁਰ ਦੇ ਮੈਲੇ ਤੇ ਧਾਵਾ (13-14 ਮਾਰਚ, 1759) 

ਅਦੀਨਾ ਬੇਗ ਦੀ ਮੋਤ ਤੋਂ ਬਾਅਦ ਸਰਹੰਦ ਦਾ ਫੌਜਦਾਰ ਸਿਦੀਕ ਬੇਗ ਹੀ 
ਟਿਕਿਆ ਰਿਹਾ ਸੀ। ਉਹ ਖਾਲਸਾ ਦਲ ਦਾ ਪੁਰਾਣਾ ਭੇਤੀ ਸੀ। ਉੱਸ ਨੇ ਦਲ ਨਾਲ 
ਸਮਝੋਤਾ ਕਰ ਲਿਆ ਕਿ ਮੈਂ ਇਕ ਬੱਧੀ ਰਕਮ ਹਰ ਛਿਮਾਹੀ ਦੇ ਦਿਆ ਕਰਾਂਗਾ ਅਤੇ . 
ਦਲ ਦੇ ਸਰਦਾਰ ਇਸ ਦੇ ਇਲਾਕੇ ਵਿਚ ਉਗ੍ਹਾਹੀ ਨਾ ਕਰਨ । ਇਹ ਗੱਲ ਦਲ ਨੇ ਡੀ 
ਪਰਵਾਨ ਕਰ ਲਈ ਅਤੇ ਸਿਦੀਕ ਬੇਗ ਨੇ ਪਹਿਲੀ ਛਿਮਾਹੀ ਦੀ ਕਿਸ਼ਤ ਪੇਸ਼ਗੀ ਭਿਜਵਾ 
ਦਿੱਤੀ। 

ਮਾਰਚ ਸੰਨ 1759 ਦੇ ਆਰੰਭ ਵਿਚ ਖਾਲਸਾ ਦਲ ਦੇ ਸਰਦਾਰ ਅਤੇ ਵਹੀਰ 
ਰਾਇਪੁਰ ਗੁੱਜਰਵਾਲ ਇਕੱਠੇ ਹੋਏ । ਸਰਦਾਰ ਤਾਰਾ ਸਿੰਘ ਜ਼ੈਬਾ ਇਨ੍ਹਾਂ ਦਾ ਮੋਹਰੇਵਾਲ 
ਨਿਯੋਤ ਹੋਇਆਂ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੀ ਇਨ੍ਹਾਂ ਦੇ ਨਾਲ ਸੀ । 
ਖਾਲਸਾ ਦਲ ਨੇ ਆਪਣੇ ਵਕੀਲ ਭੇਜ ਕੇ ਸਿਦੀਕ ਬੇਗ ਪਾਸੋ ਅਗਲੀ ਕਿਸੜ ਮੰਗੀ, ਪਰ 
ਉਸ ਨੇ ਵਕੀਲ ਖਾਲੀ ਹੱਥ ਮੋੜ ਦਿੱਤੇ । ਇਹ ਗੱਲ ਦਲ ਨੂੰ ਚੰਗੀ ਨਾ ਲਗੀ । ਉਨ੍ਹਾਂ 
ਸਮਝਿਆ ਕਿ ਸਿਦੀਕ ਬੇਗ ਜਬਾਨੋਂ ਫਿਰ ਗਿਆ ਹੈ। ਇਸ ਲਈ ਆਨੰਦਪੁਰ ਜਾਂਦੇ ਦਲ 
ਨੂੰ ਜਦ ਇਕ ਥਾਂ ਸਰਹੰਦ ਦੀ ਇਕ ਉਗ੍ਹਾਹੀ ਕਰਨ ਲਈ ਹੋਈ ਟੋਲੀ ਨਜਰੀ ਪਈ ਤਾਂ 
ਉਹ ਢਲ ਨੂੰ ਦੇਖਦੇ ਹੀ ਦੋੜ ਪਏ । ਦਲ ਦੇ ਸਿੰਘ ਉਨ੍ਹਾਂ ਪਰ ਟੁੱਟ ਪਏ ਅਤੇ ਮਾਲ ਖੋਹ 
ਲਿਆ। 

ਸਿਦੀਕ ਬੇਗ ਨੂੰ ਜਦ ਇਸ ਗੱਲ ਦਾ ਪੜਾਂ ਲੱਰਾ ਤਾਂ ਉਸ ਨੇ ਫੌਜ ਇਕੱਠੀ ਕਰ ਕੇ 
ਆਨੰਦਪੁਰ ਜਾ ਹੋਲੇ ਦੇ ਮੋਲੇ ਤੇ ਹੱਲਾ ਕੀਤਾ : ਸਿੰਘ ਇਧਰ ਉੱਧਰ ਥਿੰਡੇ ਹੋਏ ਸਨ 1 
ਛੇਤੀ ਹੀ ਇਕੱਠੇ ਹੋ ਸਕਣਾ ਮੁਸ਼ਕਲ ਸੀ। ਇਸ ਲਈ ਖਾਲਸੇ ਦਾ ਬੜਾ ਨੁਕਸਾਨ 
ਹੋਇਆ । ਦਲ ਦਾ ਸ਼ਾਇਦ ਹੀ ਕੋਈ ਸਰਦਾਰ ਹੋਊ ਜਿਸ ਨੂੰ ਦੋ ਚਾਰ ਫੱਟ ਨਾ ਲੱਗੇ 
ਹੋਣ । ਸਰਦਾਰ ਜੱਸਾ ਸਿੰਘ ਨੂੰ ਭੀ ਦੋ ਕਰੜੇ ਫੱਟ ਲੱਰੀ ਜਿਸ ਕਰਕੇ ਆਪ ਨੂੰ ਡਰੋਲੀ ਜਾਂ 
ਕੇ ਦਵਾ ਦਾਰੂ ਲਈ ਠਹਿਰਨਾ ਪਿਆ । 

ਦਲ ਅਤੇ ਡਰੌਲੀ ਹੀ ਸੀ ਕਿ ਸਿਦੀਕ ਬੇਗ ਦੈ ਵਕੀਲ ਕਿਸ਼ਤ ਦੀ ਰਕਮ ਲੈ ਕੇ. 
ਆ ਹਾਜਰ ਹੋਏ ਅਤੇ ਅਰਜਕੀਤੀ ਕਿ ਦਲ ਨੇ ਸਾਡੀ ਕਹੀ ਲੁੱਟੀ ਸੀ, ਅਸਾਂ ਹੌਲੇ ਤੇ ਜਾ 
ਹੱਲਾ ਕੀਤਾ । ਕਿਸੇ ਰੱਲ ਦਾ ਗੁੱਸਾ ਗਿਲਾ ਨਾ ਕਰਨਾ । ਸਰਦਾਰ ਜੱਸਾ ਸਿੰਘ ਨੇ ਉੱਤਰ 
ਦਿੱਤਾ ਕਿ ਪਹਿਲ ਤੁਸੀਂ ਕੀਤੀ ਸੀ ਕਿ ਬਚਨ ਕਰਕੇ ਫਿਰ ਗਏ ਸੋ। ਤਾਂ ਕਹੀ ਲੁਟ ਹੋ 
ਛਈ । ਗੁੱਸੇ ਵਾਲੀ ਕੋਈ ਗੱਲ ਨਹੀਂ; ਅੱਗੇ ਨੂੰ ਖਿਆਲ ਰਖਣਾ । 


(ਕਰਮ ਸਿੰਘ, ਮਹਾਰਾਜ ਆਲਾ /ਸਿੰਘ. 194-961 

















9 ਸਰਦਾਰ ਜੱਸਾ ਸਿੰਘ ਆਜ਼ਲੂਵਾਲੀਆ 
ਦੀਵਾਨ ਬਿਸ਼ੰਭਰ ਦਾਸ ਅਤੇ ਰਾਜਾ ਝੂਪ ਚੰਦ ਦਾ ਮਾਰਿਆ ਜਾਣਾ 

ਰਾਂਜ਼ੀ ਹੋ ਕੇ ਸਰਦਾਰ ਜੱਸਾ ਸਿੰਘ ਛੇਤੀ ਹੀ ਨੌ ਬਰ ਨੌ ਹੋ ਗਏ । ਇਨ੍ਹਾਂ ਦਿਨਾਂ ਵਿਚ 
ਖਾਲਸਾ ਦਲ ਦੇ ਸਰਦਾਰ ਹਰ ਵਸਾਖੀ ਅਤੇ ਦਿਵਾਲੀ ਨੂੰ ਸ੍ਰੀ ਅੰਮ੍ਰਿਤਸਰ ਇਕੱਠੇ 
ਹੋਇਆ ਕਰਦੇ ਸਨ ਤਾਂ ਕਿ ਪਿਛਲੀ ਛਿਮਾਹੀ ਦੀਆਂ ਮੱਲਾਂ ਦਾ ਪੂਰਾ ਪੂਰਾ ਨਿਰਣਾ ਹੋ 
ਜਾਏ, ਵਾਧਾ ਘਾਟਾ ਵਿਚਾਰ ਲਿਆ ਜਾਏ ਅਤੇ ਆਪਸੀ ਗੱਲਾਂ ਗੁਰੂ ਕੀ ਹਜ਼ੂਰੀ ਵਿਚ 
ਨਜਿੱਠ ਕੇ ਅਗਲੀ ਛਿਮਾਹੀ ਲਈ ਰਲ ਮਿਲ ਕੇ ਵਿਉੱਤ ਬਣਾ ਲਈ ਜਾਏ । ਇਸ ਵੇਲੇ 
ਖਾਲਸਾ ਅਜਮਾਇਸ਼ ਦੇ ਸਮੇਂ ਵਿਚ ਦੀ ਲੰਘ ਰਿਹਾਂ ਸੀ। ਭਾਵੇਂ ਅਦੀਨਾ ਬੇਗ ਖ਼ਾਨ ਮਰ 
ਚੁੱਕਾ ਸੀ ਪਰ ਉਸ ਦੀ ਕਬੇਰ ਪਈਂ ਰਾਂਜ ਕਰ ਰਹੀ ਸੀ । ਲਾਹੌਰ ਅਤੇ ਸਰਹੰਦ ਵਿਚ ਉਸੇ 
ਦੇ ਨਾਇਬ ਕੰਮ ਕਰ ਰਹੇ ਸਨ । ਖਾਲਸੇ ਨੇ ਕਾਫੀ ਕੁਝ ਮੱਲਾਂ ਦੁਆਬੇ ਅਤੇ ਮਾਲਵੇ ਵਿਚ 
ਮਾਰ ਲਈਆਂ ਸਨ, ਪਰ ਖਾਲਸਾ ਪੂਰੀ ਤਰ੍ਹਾਂ ਸੁਤੰਤਰ ਨਹੀਂ ਸੀ ਹੋਇਆ । ਲਹਿੰਦੇ ਵੱਲੋਂ 
ਦੁੱਰਾਨੀ ਦਾ ਖਤਰਾਂ ਅਜੇ ਕਾਇਮ ਸੀ ਅਤੇ ਦੁਆਬੇ ਅਤੇ ਮਾਲਵੇ ਵਿਚ ਪੁਰਾਣੀ ਸਰਕਾਰ 
ਦੇ ਨਿਸ਼ਾਨ ਅਜੇ ਖੜੇ ਸਨ। 

ਵਸਾਖੀ ਤੋਂ ਕੁਝ ਚਿਰ ਬਾਅਦ ਸਰਦਾਰ ਜੱਸਾ ਸਿੰਘ ਦੁਆਬੇ ਵਿਚ ਵਿਚਰ ਰਹੇ ਸਨ 
ਕਿ ਉੜਮੜ ਟਾਂਡੇ ਤੋਂ ਉੱਤਰ-ਲਹਿੰਦੇ ਨੂੰ ਮਿਆਣੀ ਦੇ ਪਠਾਣਾਂ ਨੇ ਈਨ ਮੰਨਣ ਵਿਚ ਕੁਝ 
ਲਾਪਰਵਾਹੀ ਵਰਤੀ। ਆਮ ਲੋਕੀਂ ਇਨ੍ਹਾਂ ਤੋਂ ਸੁਖੀ ਨਹੀਂ ਸਨ ਅਤੇ ਸਰਦਾਰ ਦੀ ਰਾਖੀ 
ਵਿਚ ਜਾਣ ਦੇ ਇੱਛਾਵਾਨ ਸਨ । ਇਸ ਲੋਈ ਜਦ ਸਰਦਾਰ ਜੱਸਾ ਸਿੰਘ ਨੇ ਚੜ੍ਹਾਈ ਕੀਤੀ 
ਤਾਂ ਇਹ ਪਠਾਣ ਕੁਝ ਭੀ ਟਾਕਰਾ ਨਾਂ ਕਰ ਸਕੇ । 

ਇਸ ਵੇਲੇ ਦੁਆਬੇ ਦਾ ਦੀਵਾਨ ਬਿਸ਼ੰਭਰ ਦਾਸ ਲਸਾੜੀਆ ਉੜਮੜਾਂ ਤੋ ਲਹਿੰਦੇ 
ਯਾਹੀਆ ਪੁਰ ਦੇ ਉੱਤਰ-ਲਹਿੰਦੇ ਨੂੰ ਪੱਕੇ ਪੁਲਾਂ ਪਾਸ ਤੀਹ ਹਜਾਰ ਵੋਜ ਸਮੇਤ ਉੱਤਰਿਆਂ 
ਹੋਇਆ ਸੀ। ਹਾੜ੍ਹੀ ਦੀ ਉਗਰਾਹੀ ਕਰਨ ਆਇਆ ਹੋਣਾ ਹੈ ਜਾਂ ਸਰਦਾਰ ਨਾਲ ਟੱਕਰ 
ਲੈਣ ਲਈ । ਸ਼ਾਇਦ, ਆਨੰਦਪੁਰ ਦੇ ਹੋਲੇ ਦੇ ਮੋਕੇ ਤੇ ਸਿੰਘਾਂ ਦਾ ਕੁਝ ਜਿਆਦਾ ਨੁਕਸਾਨ 
ਹੋ ਜਾਣ ਕਰਕੇ ਦੀਵਾਨ ਨੂੰ ਆਪਣੀ ਤਾਕਤ ਦਾ ਕੁਝ ਝੁਲੋਖਾ ਵੀ ਲੱਗਾ ਹੋਇਆ ਹੋਵੇ । 
ਦੀਵਾਨ ਦੇ ਨਾਲ ਫ਼ਾਂਜਾ ਭੂਪ ਚੰਦ ਭੀ ਸੀ। ਇਹ ਸਵੈਰੇ ਸਵੇਰੇ ਗਲ ਆ ਪਏ ਅਤੇ 
ਲੜਾਈ ਸੁਰੂ ਟੋ ਪਈ 1 ਦੁਪਹਿਫ ਦੋ ਵੇਲੋ ਸਰਦਾਰ ਜੱਸਾ ਸਿੰਘ ਕਿਰਪਾਨ ਹੱਥ ਲੈ ਕੇ 
ਆਪ ਅੱਗੀ ਆਏ ਅਤੇ ਫੋਜ ਨੂੰ ਜ਼ੋਰਦਾਰ ਹੱਲਾ ਕਰਨ ਦਾ ਹੁਕਮ ਦਿੱਤਾ । ਇਹ ਵੇਖ ਕੈ 
ਦੀਵਾਨ ਦੀ ਫੌਜ ਦੇ ਪੈਰ ਹਿੱਲ ਗਏਂ । ਇਸ ਵੇਲੇ ਦੀਵਾਨ ਆਪ ਅੱਗੇ ਹੈ ਕੇ ਤੀਰ ਚਲਾ 
ਰਿਹਾਂ ਸੀ । ਉਹ ਬੜੀ ਬਹਾਦਰੀ ਨਾਲ ਲੜਿਆ ਅਤੇ ਫੋਜ ਨੂੰ ਹੱਲਾ ਸੇਰੀ ਦੇਈ ਗਿਆ । 
ਇਧਰੋਂ ਸਰਦਾਰ ਜੱਸਾ ਸਿੰਘ ਨੇ ਭੀ ਤੀਰਾਂ ਦਾ ਮੀਂਹ ਵਰਾਉਣਾ ਸ਼ੁਰੂ ਕਰ ਦਿੱਤਾ । ਉਨ੍ਹਾਂ 
ਦਾ ਇਕ ਤੀਰ ਦੀਵਾਨ ਬਿਸੰਭਰ ਦਾਸ ਨੂੰ ਜਾ ਲੱਗਾ ਜਿਸ ਨਾਲ ਘਾਇਲ ਹੋ ਕੇ ਉਹ 
ਭੋਇੰ ਤੇ ਡਿਗ ਪਿਆ। ਉਸ ਦੀ ਸੂਰਬੀਰਤਾ ਨੂੰ ਦੇਖ ਕੇ ਸਰਦਾਰ ਜੱਸਾ ਸਿੰਘ ਦੋ ਮੂੰਹੋਂ 
ਨਿਕਲਿਆ : “ਧੰਨ ਹੈ ਉਹ ਮਾਂ ਜਿਸ ਤੂੰ ਜਣਿਐਂ”। 


ਅਦੀਨਾ ਖ਼ੈਗ ਖਾਨ ਦੀ ਲਾਹੋਰ ਫਿਚ ਰਰ੍ਹਮਤ 99 

ਦੀਵਾਨ ਨੂੰ ਡਿਗ ਪਿਆ ਵੇਖ ਕੇ ਰਾਜਾ ਕੂਪ ਚੰਦ ਆ ਓਥੈ ਖੜਾ ਹੋਇਆ, ਅਤੇ 
ਤਲਵਾਰ ਦੀ ਲੜਾਈ ਸ਼ੁਰੂ ਹੋ ਪਈ । ਦੋਨਾਂ ਪਾਸਿਆਂ ਦੇ ਕਈ ਚੰਗੇ ਚੰਗੇ ਜਵਾਨ ਮਾਰੇ 
ਗਏ । ਰਾਜਾ ਭੂਪ ਚੰਦ ਜੱਸਾ ਸਿੰਘ ਦਾ ਪਤਾ ਕਰਦਾ ਹੋਇਆ ਉਨ੍ਹਾਂ ਵੱਲ ਨੂੰ ਵਹਿਆ। 
ਇਧਰੋਂ ਜੱਸਾ ਸਿੰਘ ਭੀ ਅੱਗੇ ਵਧਿਆ ਤਾਂ ਰਾਜਾ ਭੂਪ ਚੰਦ ਨੇ ਤਲਵਾਰ ਦਾ ਇਨ ਭਰਪੂਰ 
ਵਾਰ ਉਸ ਪਰ ਕੀਤਾ ਜਿਸ ਨਾਲ ਸਰਦਾਰ ਦੇ ਘੋੜੇ ਦੀ ਗਰਦਨ ਜ਼ਖਮੀ ਨੋ ਫਈ । ਹਨ 
ਸਰਦਾਰ ਜੱਸਾ ਸਿੰਘ ਨੇ ਜਵਾਬੀ ਵਾਰ ਕੀਤਾ ਜਿਸ ਨਾਲ ਡੂਪ ਚੰਦ ਦੀ ਬਾਂਹ ਵੱਢੀ ਗਟੀ 
ਅਤੇ ਉਹ ਗਿਰਦੇ ਸਾਰ ਹੀ ਮਰ ਗਿਆ । ਇਸ ਨੂੰ ਡਿਗਦੇ ਦੇਖ ਕੇ ਫੋਜ ਵਿਚ ਠਰਦੜ 
ਮਚ ਗਈ । 

ਖੱਬੇ ਪਾਸੇ ਸਰਹੰਦੀ ਅਤੇ ਫਗਵਾੜੇ ਦੇ ਜਿਮੀਂਦਾਰਾਂ ਦੀ ਫ਼ੋਜ ਖੜੀ ਸੀ । ਉਥੋਂ ਭੱਜੀ 
ਜਾਂਦੀ ਇਹ ਖੜੋ ਗਈ । ਪਰ ਸਰਦਾਰ ਜੱਸਾ ਸਿੰਘ ਅਤੇ ਦੂਸਰੇ ਸਰਦਾਰ ਇਸ ਦੇ ਮਗਰ 
ਹੀ ਜਾ ਪੁੱਜੇ ਅਤੇ ਇਕ ਜੋਰਦਾਰ ਹੱਲਾ ਕਰ ਦਿੱਤਾ ਅਤੇ ਇਨ੍ਹਾਂ ਨੂੰ ਪੈਰੇਂ ਠੱਢ ਦਿੱਤਾ। ਹੁਣ 
ਸਾਰੇ ਹੀ ਬੇਤਹਾਸ਼ਾ ਭੱਜ ਨਿਕਲੇ ਅਤੇ ਇਨ੍ਹਾਂ ਦਾ ਡੇਰਾ ਖਾਲਸੇ ਦੇ ਹੱਥ ਆ ਜਿਆ । 

ਇਨ੍ਹਾਂ--ਬਿਸ਼ੰਭਰ ਦਾਸ ਅਤੇ ਰਾਜਾ ਭੂਪ ਚੰਦ--ਦੀ ਬਹਾਦੁਰੀ ਦਾ ਸਰਦਾਰ 
ਜੱਸਾਸਿੰਘ ਦੇ ਦਿਲ ਤੇ ਇਤਨਾ ਅਸਰ ਧੋਇਆ ਕਿ ਉਨ੍ਹਾ ਦੀਆਂ ਲੋਥਾ ਪਰ ਉਨ੍ਹਾਂ ਨੇ 
ਆਪਣੀ ਵੱਲੋਂ ਦੋਸ਼ਾਲੇ ਪਾਏ ਅਤੇ ਸਤਿਕਾਰ ਨਾਲ ਸਸਕਾਰ ਕਰਫਾਇਆ। ਸਰਦਾਰ 
ਜੱਸਾ ਸਿੰਘ ਇਕ ਉਚੇ ਦਰਜੇ ਦਾ ਸੂਰਬੀਰ ਜੋਧਾ ਸੀ ਅਤੇ ਜੋਧਿਆਂ ਦੀ ਕਦਰ ਇਕ ਜੋਧਾ 
ਹੀ ਪਾ ਸਕਦਾ ਹੈ। [ਜੱਸਾ ਨੰਘ ਭੈਨੌਦ, 91-92, ਉਰਦੂ 35-6] 
ਕਾਦੀਆਂ ਪਰ ਸਰਦਾਰ ਜੈ ਸਿੰਘ ਕਨ੍ਹਈਏ ਦਾ ਕਬਜ਼ਾ 

ਇਨ੍ਹਾਂ ਦਿਨਾਂ ਵਿਚ ਹੀ ਕਾਦੀਆਂ ਦੇ ਮੁਗ਼ਲਾਂ ਨਾਲ ਪਿੰਡੋਂ ਬਾਗਰ ਇਕ ਫੋਟੀ ਜਿਹੀ 
ਝੜਫ ਹੋ ਪਈ । ਪਰ ਉਨ੍ਹਾਂ ਦੇ ਪੈਰ ਹਿੱਲ ਜਾਣ ਪਰ ਜਦ ਸਿੰਘ ਉਨ੍ਹਾਂ ਦੇ ਮਗਰ ਗਏ ਤਾਂ 
ਪਿੰਡ ਦੀਆਂ ਕੰਧਾਂ ਪਾਸ ਜਾ ਕੇ ਹੱਲਾ ਰੁਕ ਗਿਆ । ਮੁਗਲਾਂ ਦੀਆਂ ਅੰਦਰੋ ਜਲ ਰਹੀਆਂ 
ਬੰਦੂਕਾਂ ਨਾਲ ਕਈ ਜਵਾਨ ਮਾਰੇ _ਗਏ । ਇਹ ਵੇਖ ਕੇ ਸਰਦਾਰ ਜੱਸਾ ਸਿੰਘ ਨੇ ਜੋਰ ਦਾ 
ਹੱਲਾ ਕੀਤਾ ਅਤੇ ਸੂਰਮੇ ਅੰਦਰ ਜਾ ਵੜੇ ਅਤੇ ਕਬਜਾ ਕਰ ਲਿਆ । ਇਹ ਥਾ ਅਤੇ ਇਸ 
ਦੀ ਗਿਰਦ ਨਵਾਹੀ ਸਰਦਾਰ ਜੈ ਸਿੰਘ ਕਨ੍ਹਈਏ ਨੇ ਰੱਖ ਲਈ ਜੋ ਸਰਦਾਰ ਜੱਸਾ ਸਿੰਘ 
ਦਾ ਇਕ ਪਰਮ ਸਨੇਹੀ ਮਿੱਤਰ ਸੀ ।” 


₹"ਜੱਸਾ ਸਿੰਘ ਬਿਨੋਦ` ਵਿਚ ਕਾਦੀਆਂ ਦੀ ਫਤਹਿ ਤੋਂ ਪਹਿਲ ਦੀਵਾਨ ਘਮੰਡ ਜ਼ੰਦ ੩ਟ'ਲੇ ਦੇ ਖਤਰੀ ਨਾਲ਼ 
ਯਾਹੀਆ ਪੁਰ ਵਿਚ ਹੋਈ ਲੜਾਈ ਦਾ ਜ਼ਿਕਰ ਕੀਤਾ ਹੋਇਆ ਹੈ ਅਤੇ ਲਿਖਿਨ” ਹੈ ਕਿ ਇਹ ਅਦੀਨਾ ਬੇਗ ਦਾ 
ਦੀਵਾਨ ਸੀ ਅਤੇ ਉਸ ਦੀ ਮੋਤ ਤੋਂ ਬਾਦ ਖੁਦ ਮੁਖਤਿਆਰ ਹੋ ਬੈਠਾ ਮੀ । ਪਰ ਦੁਆਬੇ ਦੇ ਬਹੁਤ ਸਾਰੇ ਪਿੰਡਾਂ ਨੇ ਇਸ 
ਦੀ ਈਨ ਨਾ ਮੰਨੀ ਅਤੇ ਜਦ ਰਾਖੀ ਲਈ ਉਹ ਖਾਲਮੈ ਦੀ ਸ਼ਰਨ ਆ ਗਏ ਤਾਂ ਘੁਮੰਡ ਚੰਦ ਨੇ ਉਥੇ ਦੇ ਸਿੰਘਾਂ ਨੂੰ 
ਤੰਗ ਕਰਨਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦੀ ਅਰਜ ਪਰਵਾਨ ਕਰ ਕੇ ਸਰਦਾਰ ਜੱਸ ਸਿੰਘ ਉਨ੍ਹਾਂ ਦੀ ਰਾਖੀ ਅਤੇ 
ਸਹਾਇਤਾ ਲਈ ਪੁੱਜ ਗਏ । ਯਾਹੀਆ ਪੁਰ ਦੇ ਪਾਸ ਲੜਾਈ ਹੋ ਪਈ ਜਿਥੇ ਘੁਮੰਡ ਚੰਦ ਹਾਰ ਖਾ ਕੇ ਭਜ ਗਿਆ 
[ਜੱਸਾ ਸੰਘ /ਕੈਨੌਟ. 981। ਕੁਝ ਇਉਂ' ਦਿਸਦਾ ਹੈ ਜਿਵੇਂ ਇਹ ਬਿਸੰਭਰ ਦਾਸ ਵਾਲੀ ਲੜਾਈ ਹੀ ਹੈ ਜਿੱਥੋ ਭੂਪ 
ਚੰਦ ਮਾਰਿਆ ਗਿਆ ਸੀ ।” 





ਸਿੰਘਾਂ ਦੀ ਸ਼ਾਹ ਨਾਲ ਟੱਕਰ (ਨਵੰਬਰ 1759) 

ਕਲਾਤ ਦੀ ਮੁਹਿੰਮ ਵਿਚ ਸੰਨ 1758-59 ਵਿਚ ਅਹਿਮਦ ਸ਼ਾਹ ਬਾਦਸ਼ਾਹ ਅਜਿਹਾ 
ਰੁੱਝਾ ਹੋਇਆ ਸੀ ਕਿ ਉਹ ਹਿੰਦੁਸਤਾਨ ਵੱਲ ਉੱਕਾ ਹੀ ਧਿਆਨ ਨਹੀਂ ਸੀ ਦੇ ਸਕਿਆ। 
ਸਿੰਘਾਂ ਅਤੇ ਮਰਾਨਿਆਂ ਨੋ ਅਦੀਨਾ ਬੇਗ ਖ਼ਾਨ ਨਾਲ ਰਲ ਕੇ ਦੁੱਰਾਨੀ ਦੇ ਪੁੱਤਰ ਤੈਮੂਰ 
ਸ਼ਾਹ ਅਤੇ ਬਖਸ਼ੀ ਜਹਾਨ ਖ਼ਾਨ ਨੂੰ ਪੰਜਾਬੋਂ ਭਜਾ ਦਿੱਤਾ ਸੀ, ਉਸ ਦਾ ਇਥੇ ਦਾ ਸਾਰਾ 
ਰਾਜ ਪ੍ਰਬੰਧ ਉਲਟਾ ਕੇ ਰੱਖ ਦਿੱਤਾ ਸੀ ਅਤੇ ਥਾਂ ਥਾਂ ਸਿੰਘਾਂ ਨੇ ਕਬਜੇ ਕਰ ਲਏ ਸਨ 1 
ਨਵੰਬਰ 1758 ਵਿਚ ਉਸ ਦਾ ਜਰਨੈਲ ਨੂਰੁੱਦੀਨ ਭੀ ਹਾਰ ਖਾ ਕੇ ਮੁੜ ਗਿਆ ਸੀ। ਇਹ 
ਖ਼ਬਰਾਂ ਅਹਿਮਦ ਸ਼ਾਹ ਲਈ ਬੜੀਆਂ ਦੁਖਦਾਈ ਅਤੇ ਨਮੋਸ਼ੀ ਭਰੀਆਂ ਸਨ, ਪਰ ਕਰ 
ਕੁਝ ਨਹੀਂ ਸਕਦਾ ਸੀ । ਨਿਰਾ ਦੰਦ ਪੀਹ ਕੇ ਰਹਿ ਜਾਂਦਾ ਸੀ। ਜਦ ਉਸ ਨੂੰ ਕਲਾਤ ਤੋ 
ਵਿਹਲ ਹੋਈ ਤਾਂ ਅਕਤੂਬਰ ਸੰਨ 1759 ਦੇ ਅੰਤ ਵਿਚ ਜ਼ਾਲੀ ਹਜਾਰ ਦੀ ਭਾਰੀ ਫੋਜ ਲੈ 
ਕੇ ਉਹ ਪੰਜਾਬ ਉੱਤੇ ਚੜ੍ਹ ਆਇਆ । ਇਹ ਹਿੰਦੁਸਤਾਨ ਉੱਤੇ ਉਸ ਦਾ ਪੰਜਵਾਂ ਹੱਲਾ ਸ਼ੀ 
ਉਸ ਨੂੰ ਖਿਆਲ ਇਹ ਸੀ ਕਿ ਜੇ ਪਹਿਲਾਂ ਦਿੱਲੀ ਵਿਚ ਆ ਬੈਠੋ ਮਰਾਠਿਆਂ ਨੂੰ ਟਿਕਾਣੇ 
ਲਾ ਦਿੱਤਾ ਜਾਏ ਤਾਂ ਫੇਰ ਪੰਜਾਬ ਵਿਚ ਪੈਰ ਜਮਾ ਸਕਣੋ ਸੋਖੇ ਹੋਣਗੇ । 

25 ਅਕਤੂਸ਼ਰ ਨੂੰ ਸ਼ਾਹ ਅਟਕ ਪਾਰ ਹੋਇਆ । ਮਰਾਠਿਆਂ ਨੇ ਕਿਧਰੇ ਕੋਈ 
ਟਾਕਰਾ ਨਾ ਕੀਤਾ। ਜਹਾਨ ਖਾਨ ਦੀ ਕਮਾਨ ਹੇਠ ਅਗਾਊਂ ਫੌਜੇ ਨੇ ਸ਼ਾਹ ਦਾ ਰਾਹ ਸਾਫ਼ 
ਕਰ ਰਖਿਆ ਸੀ । ਪਰ ਜਦ ਨਵੰਬਰ ਦੇ ਅੱਧ ਵਿਚ ਲਾਹੋਰ ਦੇ ਲਾਗੇ ਪੁੱਜਾ ਤਾਂ ਖਾਲਸਾ 
ਜੀ ਨੂੰ ਖਬਰ ਲੱਗ ਰਈ । ਇਸ ਵੇਲੇ ਸਫਦਾਰ ਜੱਸਾ ਸਿੰਘ, ਜੈ ਸਿੰਘ ਕਨ੍ਹਈਆ, ਜ਼ੜ੍ਹਤ 
ਉੱਤੇ ਬੈਠੇ ਹੋਏ ਸਨ। ਇਸ ਸਾਲ 20 ਅਕਤੂਬਰ ਨੂੰ ਦਿਵਾਲੀ ਸੀ। ਇਸ ਲਈ ਇਹ 
ਸਰਦਾਰ ਅਤੇ ਕੁਝ ਹੋਰ ਮਿਸਲਦਾਰ ਤੀ ਏਥੇ ਹੀ ਸਨ । ਦੁੱਰਾਨੀ ਨਾਲ ਟੱਕਰ ਲੈਣ ਦਾ 
ਗੁਰਮਤਾ ਕਰ ਕੇ ਉਨ੍ਹਾਂ ਨੇ ਛੇਤੀ ਛੇਤੀ ਕੁਝ ਫੌਜ ਇਕੱਠੀ ਕੀਤੀ ਅਤੇ ਰਾਤੋ ਰਾਤ ਲਾਹੋਰੋਂ 
ਚੜ੍ਹਦੇ ਵੱਲ ਸ਼ਾਲਾਮਾਰ ਬਾਗ਼ ਪਾਸ ਜਾ ਪੁੱਜੇ ਅਤੇ ਦੁੱਰਾਨੀ ਫੌਜ ਉੱਤੇ ਧਾਵਾ ਬੋਲ ਦਿੱਤਾ । 
ਸਿੰਘਾਂ ਨੂੰ ਦੇਖ ਕੇ ਦੁੱਰਾਨੀ ਭੱਜ ਉਠੇ । ਇਨ੍ਹਾਂ ਬਾਗ਼ਬਾਨਪੁਰਾ ਅਤੇ ਬੇਗਮਪੁਰਾ ਬਸਤੀਆਂ 

















ਅਹਿਮਦ ਸ਼ਾਹ ਦਾ ਪੰਜਵਾਂ ਹੱਲਾ 101 
ਤਕ ਦੁੱਰਾਨੀਆਂ ਦਾ ਪਿੱਛਾ ਕੀਤਾ ਅਤੇ ਜੋ ਕੁਝ ਘੋੜੇ ਖੱਚਰਾਂ ਆਦਿ ਮਾਲ ਉਥੋਂ ਮਿਲਿਆ 
ਕਾਬੂ ਕਰ ਲਿਆ ! 

ਜਦ ਅਹਿਮਦ ਸ਼ਾਹ ਨੂੰ ਸਿੰਘਾਂ ਦੇ ਧਾਵੇ ਦਾ ਪਤਾ ਲੱਗਾ ਤਾਂ ਉਸ ਨੇ ਸਰਦਾਰ 
ਜਹਾਨ ਖਾਨ ਨੂੰ ਫੋਜ ਦੇ ਕੇ ਉਨ੍ਹਾਂ ਦੇ ਮੁਕਾਬਲੇ ਲਈ ਭੇਜਿਆ। ਇਧਰੋਂ ਸਰਦਾਰ ਜੱਸਾ 
ਸਿੰਘ ਭੀ ਤਿਆਰ ਸਨ । ਦੁੱਰਾਨੀਆਂ ਦੇ ਆਉਦੇ ਸਾਰ ਸਰਦਾਰ ਜੱਸ” ਸਿੰਘ ਅਤੇ ਜੈ 
ਸਿੰਘ ਨੇ ਸੱਜੇ ਪਾਸਿਓ” ਹੱਲਾ ਕਰ ਦਿੱਤਾ ਅਤੇ ਸਰਦਾਰ ਚੜ੍ਹਤ ਸਿੰਘ, ਗੁੱਜਰ ਸਿੰਘ ਅਤੇ 
ਲਹਿਣਾ ਸਿੰਘ ਨੇ ਖੱਬੇ ਪਾਸਿਉਂ । ਇਸ ਤਰ੍ਹਾਂ ਦੁੱਰਾਨੀਆਂ ਦੀ ਫੋਜ ਨੂੰ ਦੋਹਾਂ ਪਾਸਿਆਂ ਤੋ 
ਘੇਰਾ ਪਾ ਲਿਆ ਅਤੇ ਕਟਾ ਵੱਢ ਸ਼ੁਰੂ ਹੋ ਗਈ । ਜੇ ਦੁੱਰਾਨੀ ਸਰਦਾਰ ਚੜ੍ਹਤ ਸਿੰਘ ਵੱਲ 
ਹੋਣ ਤਾਂ ਸਰਦਾਰ ਜੱਸਾ ਸਿੰਘ ਪਿਛੋਂ ਹੱਲਾ ਕਰ ਦੇਣ, ਅਤੇ ਜੇ ਉਹ ਸਰਦਾਰ ਜੱਸਾ ਸਿੰਘ 
ਵੱਲ ਨੂੰ ਮੁੜਨ ਤਾਂ ਸਰਦਾਰ ਚੜ੍ਹਤ ਸਿੰਘ ਮਗਰੋਂ ਧਾਵਾ ਕਰ ਦੇਵੇ । ਇਸ ਤਰ੍ਹਾਂ ਸ਼ਾ ਤੀਕ 
ਬੜੀ ਸ਼ਖਤ ਲੜਾਈ ਹੁੰਦੀ ਰਹੀ ਅਤੇ ਦੋ ਹਜ਼ਾਰ ਢੁੱਰਾਨੀ ਮਾਰੇ ਗਏ ਅਤੇ ਉਨ੍ਹਾਂ ਦਾ 
ਕਮਾਂਡਰ ਸਰਦਾਰ ਜਹਾਨ ਖਾਨ ਜਖਮੀ ਹੋ ਗਿਆ। ਰਾਤ ਨੂੰ ਦੋਨੋਂ ਫੌਜਾਂ ਪਿੱਛੇ ਹਟ 
ਗਈਆਂ ਅਤੇ ਖਾਲਸਾ ਜੀ ਮਾਝੇ ਵਿਚ ਖਿੰਡ ਗਏ ਤਾਂ ਕਿ ਬਾਦਸ਼ਾਟ ਦੇ ਕੂਚ ਵੇਲੇ ਜਦ 
ਦਾਉ ਲੱਗੇ, ਫੇਰ ਹੱਲਾ ਕਰ ਸਕਣ । 

[ਰਾਜਵਾੜੇ, ਪਹਿਲੀ ਪੋਥੀ, 146. ਜੱਸਾ ਐਘ ਬਿਨੋਦ, 97---ਉਰਦੂ, 43-44] 

ਪਾਣੀਪਤ ਦੀ ਲੜਾਈ 

ਅਹਿਮਦ ਸ਼ਾਹ ਨੂੰ ਚੂੰਕਿ ਦਿੱਲੀ ਵੱਲ ਜਾਣ ਦੀ ਛੇਤੀ ਸੀ, ਇਸ ਲਈ ਉਹ ਬਹੁਤੀ 
ਦੇਰ ਲਾਹੋਰ ਨਾ ਠਹਿਰਿਆ । ਉਸ ਨੇ ਆਪਣੇ ਵਜੀਰ ਸ਼ਾਹ-ਵਲੀ ਖਾਨ ਦੇ ਭਾਈ ਹਾਜੀ 
ਕਰੀਮਦਾਦ ਖਾਨ ਨੂੰ ਲਾਹੋਰ ਦਾ ਹਾਕਮ ਨਿਯਤ ਕੀਤਾ, ਅਮੀਰ ਖਾਨ ਉਸ ਦਾ ਨਾਇਬ, 
ਅਤੇ ਜੈਨ ਖਾਨ ਨੂੰ ਚਾਰ ਮਹਾਲ ਦਾ ਫੋਜਦਾਰ । 20 ਨਵੰਬਰ ਨੂੰ ਸ਼ਾਹ ਨੇ ਗੋਇੰਦਵਾਲ ਦੇ 
ਪੱਤਣੋਂ ਬਿਆਸਾ ਪਾਰ ਕੀਤੀ ਅਤੇ ਦਿੱਲੀ ਵੱਲ ਨੂੰ ਤੁਰ ਗਿਆ । ਉਧਰ ਦਿੱਲੀ ਦੇ ਵਜੀਰ 
ਇਮਾਦੁਲ-ਮੁਲਕ ਗਾਜੀ-ਉਂ-ਦੀਨ ਨੇ 29 ਨਵੰਬਰ, 1759 ਨੂੰ ਬਾਦਸ਼ਾਹ ਆਲਮਗੀਰ 
ਦੂਸਰੇ ਨੂੰ ਮਰਵਾ ਦਿੱਤਾ । 

ਅਹਿਮਦ ਸ਼ਾਹ ਦੁੱਰਾਨੀ ਦਾ ਅਗਲਾ ਸਾਰਾ ਸਾਲ ਸੰਨ 1760 ਮਰਾਠਿਆਂ, 
ਭਰਤਪੁਰੀਏ ਜੱਟਾਂ ਆਦਿ ਦੇ ਵਿਰੁੱਧ ਲੱਗ ਰਿਆ। 1 ਜਨਵਰੀ ਸੰਨ 1761 ਨੂੰ ਪਾਣੀਪਤ 
ਦੇ ਮੈਦਾਨ ਵਿਚ ਮਰਾਠਿਆਂ ਨਾਲ ਅੰਤਮ ਲੜਾਈ ਹੋਈ ਜਿਥੇ ਕਿ ਮਰਾਨਿਆਂ ਨੂੰ ਹਾਰ ਹੋ 
ਗਈ ਅਤੇ ਦੁੱਰਾਨੀ ਜਿੱਤ ਗਿਆ । ਅਹਿਮਦ ਸ਼ਾਹ ਦੀ ਮਰਾਨਿਆਂ ਪਰ ਇਸ ਜਿੱਤ ਦੀ 
ਤਾਰੀਖ ਹਿੰਦੀ ਵਿਚ ਇਕ ਲੇਖਕ ਨੇ ਇਸ ਤਰ੍ਹਾਂ ਕੱਢੀ ਹੈ : 

ਯਾਰਾ ਸੈ ੫ਰ ਸੰਨ ਝਹੱਤਰ, ਪਾਣੀਪਤ ਮੇ ਹੁਆ ਚਲਿੱਤਰ / 
ਛਟੀਂ ਸ਼ਹਿਰ ਜਮਾਦੀ-ਉੰ-ਸਾਨੀ, ਹਾਰ ਮਰਾਨਾ ਜੀਤ ਦੁੱਰਾਨੀ / 
ਇਸ ਜਿੱਤ ਤੋਂ ਬਾਅਦ ਸ਼ਾਹ ਕੁਝ ਦਿਨਾਂ ਲਈ ਦਿੱਲੀ ਗਿਆ ਅਤੇ 29 ਜਨਵ੍ਟੀ ਨੂੰ 





102 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਆਲਮਗੀਰ ਦੂਸਰੇ ਦੇ ਪੁੱਤਰ ਸ਼ਾਹ ਆਲਮ ਦੂਸਰੇ ਨੂੰ ਦਿੱਲੀ ਦਾ ਨਵਾਂ ਬਾਦਸ਼ਾਹ 
ਪਰਵਾਨ ਕਰ ਲਿਆ ਅਤੇ ਉੱਸ ਨੂੰ ਛੇਤੀ ਹੀ ਬਿਹਾਰ ਵੱਲੋਂ ਦਿੱਲੀ ਪੁਜਣ ਲਈ ਸੁਨੇਹਾ 
ਭੇਜਿਆ । ਇਥੋਂ ਮਰਾਨਿਆਂ ਨਾਲ ਭੀ ਸੁਲਾਹ ਲਈ ਲਿਖਾ ਪੜ੍ਹੀ ਸ਼ੁਰੂ ਹੋ ਗਈ, ਜੋ ਮਈ 
ਵਿਚ ਜਾਂ ਕੈ ਸਿਰੇ ਚੜ੍ਹੀ, ਜਦੋਂ ਕਿ ਸ਼ਾਹ ਵਾਪਸ ਅਫਗਾਨਿਸਤਾਨ ਨੂੰ ਮੁੜ ਗਿਆ ਸੀ । 
ਸੰਨ 1760 ਵਿਚ ਲਾਹੋਰ ਦੀ ਥਿੜਕਦੀ ਹਕੂਮਤ 
ਦੀ ਹਕੂਮਤ ਕਰੀਮ ਦਾਦ ਖ਼ਾਨ ਨੂੰ ਦੇ ਗਿਆ ਸੀ । ਪਿਛੋਂ ਫੋਜੀ ਲੋੜਾਂ ਲਈ ਸ਼ਾਹ ਨੋ ਉਸ 
ਨੂੰ ਆਪਣੇ ਪਾਸ ਬੁਲਾ ਲਿਆ ਅਤੇ ਉਸ ਦੀ ਥਾਂ ਸਰਬੁਲੰਦ ਖ਼ਾਨ ਨੂੰ ਭੇਜ ਦਿੱਤਾ । ਪਰ 
ਖਾਲਸਾ ਜੀ ਤੋਂ ਡਰਦਾ ਇਹ ਜਾਲੰਧਰ ਰਹਿਣ ਲੱਗ ਪਿਆ ਅਤੇ ਆਪਣੇ ਨਾਇਬ 
ਸਆਦਤ-ਯਾਰ ਖ਼ਾਨ ਨੂੰ ਲਾਹੋਰ ਨਿਯਤ ਕਰ ਦਿੱਤਾ । ਹੁਣ ਸਿੰਘਾਂ ਦੀ ਗੁੱਡੀ ਹੋਰ ਉੱਚੀ 
ਚੜ੍ਹਨ ਲੱ ਪਈ ਅਤੇ ਉਨ੍ਹਾਂ ਨੇ ਲਾਹੋਰ ਦੇ ਆਲੇ ਦੁਆਲੇ ਦੀਆਂ ਬਸਤੀਆਂ ਤਕ ਧਾਵੇ 
ਮਾਰਨੇ ਅਤੇ ਉਗਰਾਹੀ ਕਰਨੀ ਸ਼ੁਰੂ ਕਰ ਦਿੱਤੀ । ਇਨ੍ਹਾਂ ਤੋਂ ਘਾਬਰੇ ਹੋਏ ਸਆਦਤ-ਯਾਰ 
ਖ਼ਾਨ ਨੇ ਅਸਤੀਫ਼ਾ ਦੇ ਦਿੱਤਾ । ਸਰਬੁਲੰਦ ਖਾਨ ਨੇ ਆਪ ਜਾ ਕੇ ਲਾਹੋਰ ਦਾ ਪਰਬੰਧ ਕਰਨ 
ਦੀ ਥਾਂ ਲਾਹੋਰ ਦੀ ਨਾਇਬੀ ਸ਼ਹਿਰ ਦੇ ਇਕ ਸਿਰਕੱਢ ਸ਼ਾਹੂਕਾਰ ਦੀਵਾਨ ਸੂਰਤ ਸਿੰਘ 
ਨੂੰ ਦੇ ਦਿੱਤੀ । ਸ਼ਾਇਦ ਉਸ ਨੂੰ ਖਿਆਲ ਹੋਵੇ ਕਿ ਹਿੰਦੂ ਹੋਣ ਕਰਕੇ ਇਹ ਸਿੰਘਾਂ ਨੂੰ ਪਰਚਾ 
ਕੇ ਰਖ ਸਕੇਗਾ । ਪਰ ਉਸ ਨੇ ਕੀ ਛੇਤੀ ਹੀ ਅਸਤੀਫਾ ਦੇ ਦਿੱਤਾ । ਹੁਣ ਸਰਬੁਲੰਦ ਖ਼ਾਨ 
ਨੇ ਉਸ ਦੀ ਥਾਂ ਮੀਰ ਮੋਮਨ ਖ਼ਾਨ ਕਸੂਰੀਏ ਦੇ ਪੁੱਤਰ ਮੀਰ ਮੁਹੰਮਦ ਖਾਨ ਨੂੰ ਲਾਹੋਰ ਦਾ 
ਨਾਇਬ ਹਾਕਮ ਮੁਕੱਰਰ ਕੀਤਾ। ਇਹ ਗੱਲ ਸਤੰਬਰ-ਅਕਤੂਬਰ ਸੰਨ 1760 ਦੀ ਹੈ। 
ਰੁਸਤਮ ਖ਼ਾਨ ਸੱਦੇਜ਼ਈ ਨੂੰ ਕੈਦ---ਵੀਹ ਹਜ਼ਾਰ ਨਜ਼ਰਾਨਾ ਲਿਆ (ਅਕਤੂਬਰ 1760) 

ਅਹਿਮਦ ਸ਼ਾਹ ਅਜੇ ਮਰਾਠਿਆਂ ਨਾਲ ਰੁੱਝਾ ਹੋਇਆ ਹੀ ਸੀ ਅਤੇ ਪਾਣੀਪਤ ਦੀ 
ਲੜਾਈ ਹੋਣ ਵਿਚ ਤਿੰਨ ਮਹੀਨੇ ਰਹਿੰਦੇ ਸਨ ਕਿ ਸਿੰਘਾਂ ਨੇ ਪੰਜਾਬ ਵਿਚ ਉਸ ਦੇ 
ਰਾਜ-ਪ੍ਰਸੰਧ ਨੂੰ ਦੋ ਖਾਸ ਤਕੜੀਆਂ ਸੱਟਾਂ ਮਾਰੀਆਂ---ਇਕ ਉਸ ਦੇ ਚਾਰ ਮਹਾਲ ਦੇ 
ਹਾਕਮ ਰੁਸਤਮ ਖ਼ਾਨ ਸੱਦੋਜਈ ਨੂੰ ਸਿਆਲਕੋਟ ਵਿਚ ਅਤੇ ਦੂਸਰੀ ਖਾਸ ਸ਼ਹਿਰ ਲਾਹੋਰ 
ਵਿਚ ਉਥੇ ਦੇ ਨਾਇਬ ਨਾਜਮ ਮੀਰ ਮੁਹੰਮਦ ਖ਼ਾਨ ਨੂੰ, ਜੋ ਸਰਬੁਲੰਦ ਖ਼ਾਨ ਵੱਲੋਂ ਉਥੇ 
ਨਿਯੜ ਸੀ । 

ਅਕਤੂਬਰ ਸੰਨ 1760 ਦੀ ਗੱਲ ਹੈ ਕਿ ਸਿਆਲਕੋਟ ਵਿਚ ਰੁਸਤਮ ਖ਼ਾਨ ਨੂੰ ਖਬਰ 
ਮਿਲੀ ਕਿ ਉਥੋਂ ਛੇ ਕੁ ਕੋਹਾਂ ਦੀ ਵਿੱਥ ਤੇ ਪੰਜਾਹ ਕੁ ਸਿੱਖ ਇਕ ਪਿੰਡ ਉਤਰੇ ਹੋਏ ਉਗ੍ਹਾਹੀ 
ਕਰ ਰਹੇ ਸਨ । ਜ਼ੁਸਤਮ ਖ਼ਾਨ ਡੇਢ ਕੁ ਸੋ ਸਵਾਰ ਲੈ ਕੇ ਉਨ੍ਹਾਂ ਪਰ ਚੜ੍ਹ ਪਿਆ ਪਰ ਜਦ 
ਅੱਗੀਂ ਉਹ ਟਾਕਰੇ ਲਈ ਟੁਟ ਪਏ ਤਾਂ ਰੁਸਤਮ ਖ਼ਾਨ ਉਂਝੇ ਲਾਗੇ ਹੀ ਇਕ ਕਿਲੇ ਵਿਚ 
ਵੜ ਗਿਆ। ਪਰ ਸਿੰਘਾਂ ਹੱਲਾ ਕਰ ਕੇ ਉਸ ਨੂੰ ਫੜ ਲਿਆ ਅਤੇ ਉਸ ਦੇ ਨਾਲ ਹੀ 
ਮਰਾਦ ਬੇਜ਼ਮ ਦੇ ਕਾਰਦਾਰ ਤਹਿਮਾਸ ਖ਼ਾਨ ਨੂੰ ਭੀ ਧਰ ਲਿਆ । ਅੰਤ ਰੁਸਤਮ ਖ਼ਾਨ ਨੇ 








ਅਹਿਮਦ ਸ਼ਾਹ ਦਾ ਪੰਜਵਾਂ ਹੱਲਾ 103 
ਜੰਮੂ ਦੇ ਰਾਜਾ ਦੀ ਮਾਰਫਤ ਵੀਹ ਹਜਾਰ ਰੁਪਇਆ ਖਾਲਸਾ ਜੀ ਨੂੰ ਨਜ਼ਰ ਦੇ ਕੇ ਆਪਣੀ 
ਖ਼ਲਾਸੀ ਕਰਾਈ । [ਤਹਿਮਾਸ ਨਆਂ (ਰਾਉ), 92-8] 
ਮੀਰ ਮੁਹੰਮਦ ਖ਼ਾਨ ਪਾਸੋਂ ਤੀਹ ਹਜ਼ਾਰ ਨਜਰਾਨਾ (ਨਵੰਬਰ 1760) 

ਇਸ ਸਾਲ 7 ਨਵੰਬਰ ਨੂੰ ਦੀਵਾਲੀ ਸੀ ਜਿਸ ਪਰ ਖਾਲਸਾ ਜੀ ਦਾ ਇਕ ਤਕੜਾ 
ਇਕੱਠ ਸ੍ਰੀ ਅੰਮ੍ਰਿਤਸਰ ਹੋਇਆ । ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤੋਂ ਬਿਨਾ ਸਰਦਾਰ 
ਚੜ੍ਹਤ ਸਿੰਘ, ਜੈ ਸਿੰਘ ਕਨ੍ਹਈਆ, ਹਰੀ ਸਿੰਘ ਭੰਗੀ, ਜੱਸਾ ਸਿੰਘ ਰਾਮਗੜ੍ਹੀਆ, 
ਹਕੀਕਤ ਸਿੰਘ, ਗੁੱਜਰ ਸਿੰਘ, ਲਹਿਣਾ ਸਿੰਘ ਆਦਿ ਸਰਦਾਰ ਹਾਜਰ ਸਨ । ਇਸ 
ਵੇਲੋ ਖਾਲਸਾ ਚੜ੍ਹਦੀਆਂ ਕਲਾਂ ਵਿਚ ਸੀ ਅਤੇ ਦੇਖ ਰਿਹਾ ਸੀ ਕਿ ਕਿਵੇਂ ਲਾਰੋਰ ਦੀ 
ਹਕੂਮਤ ਉਨ੍ਹਾਂ ਪਾਸੋਂ ਕੰਬ ਭਹੀ ਹੈ ਅਤੇ ਦੁੱਰਾਨੀ ਦਾ ਕੋਈ ਹਾਕਮ ਡੀ ਉਨ੍ਹਾਂ ਦੇ ਵਿਰੁੱਧ 
ਇੱਥੇ ਰਾਜ ਨਹੀਂ ਕਰ ਸਕਦਾ । ਇਸ ਖਿਆਲ ਨੂੰ ਉਹ ਦੁੱਰਾਨੀਆਂ ਦੇ ਦਿਲਾਂ ਪਰ ਹੀ ਪੱਕੀ 
ਤਰ੍ਹਾਂ ਨਹੀਂ ਸੀ ਬਿਠਾ ਦੇਣਾ ਚਾਹੁੰਦੇ ਬਲਕਿ ਖੁਦ ਅਹਿਮਦ ਸ਼ਾਹ ਦੁੱਰਾਨੀ ਨੂੰ ਭੀ ਮਹਿਸੂਸ 
ਕਰਾ ਦੇਣਾ ਚਾਹੁੰਦੇ ਸਨ ਕਿ ਖਾਲਸਾ ਜੀ ਉਸ ਦੀ ਹਕੂਮਤ ਪੰਜਾਬ ਫਿਰ ਕਦਾਚਿਤ 
ਕਾਇਮ ਨਹੀਂ ਰਹਿਣ ਦੇਣਗੇ । ਉਹ ਆਪ ਭੀ ਕਿਉਂ` ਨਾਂ ਇਥੇ ਆ ਕੇ ਬੈਠ ਜਾਏ ਤਾਂ ੩! 
ਉਹ ਇਥੈ ਹਕੂਮਤ ਨਹੀਂ ਕਰ ਸਕਦਾ, ਜਿਸ ਦਾ ਜਾਹਰਾ ਸਬੂਤ ਉਹ ਅਹਿਮਦ ਸ਼ਾਹ ਨੂੰ 
ਦੇ ਰਹੇ ਸਨ । ਇਸ ਵੇਲੇ ਲਾਹੋਰ ਦਾ ਨਾਇਬ ਮੀਰ ਮੁਹੰਮਦ ਖ਼ਾਨ ਸੀ । 

ਸੋ ਦੀਵਾਲੀ ਦੇ ਦੀਵਾਨ ਵਿਚ ਸਰਬਤ ਖਾਲਸਾ ਨੇ ਗੁਰਮਤਾ ਕੀਤਾ ਕਿ ਦੁੱਰਾਨੀ ਦੇ 
ਕਰਨਾ ਚਾਹੀਦਾ ਹੈ ਤਾਂ ਕਿ ਉਸ ਨੂੰ ਖਾਲਸਾ ਜੀ ਦੀ ਨਿਡਰਤਾ, ਦੁੱਰਾਨੀ ਦੀ ਹਕੂਮਤ ਦੇ 
ਵਿਰੁੱਧ ਜਬਰਦਸਤ ਧਰਨਾ ਅਤੇ ਪੰਜਾਬ ਵਿਚ ਲੋਕ-ਰਾਜ ਦੀ ਸਥਾਪਨਾ ਲਈ ਅਟੱਲ 
ਜੋਸ਼ ਅਤੇ ਕੁਰਬਾਨੀ ਦੇ ਜਜਬੇ ਦਾ ਚੰਗੀ ਤਰ੍ਹਾਂ ਪੜਾ ਲੱਗ ਜਾਏ । ਇਸ ਗੁਰਮਤੇ ਅਨੁਸਾਰ 
ਦੀਵਾਲੀ ਤੋਂ ਬਾਅਦ ਸਰਦਾਰ ਜੱਸਾ ਸਿੰਘ ਦੀ ਅਗਵਾਈ ਹੇਠ ਖਾਲਸਾ ਜੀ ਨੇ ਲਾਹੋਰ 
ਉੱਤੇ ਚੜ੍ਹਾਈ ਕਰ ਦਿੱਤੀ ਅਤੇ ਬਾਹਰ ਦੀਆਂ ਬਸਤੀਆਂ ਜਾ ਮਾਰੀਆਂ । ਸਿੰਘਾਂ ਤੋਂ ਡਰਦੇ 
ਮੀਰ ਮੁਹੰਮਦ ਖ਼ਾਨ ਨੇ ਸ਼ਹਿਰ ਦੀ ਫ਼ਸੀਲ ਦੇ ਦਰਵਾਜੇ ਬੰਦ ਕਰ ਲਏ । ਇਸ ਤਰ੍ਹਾਂ 
ਸ਼ਹਿਰ ਲਾਹੋਰ ਆਪਣੇ ਆਪ ਹੀ ਘੇਰੇ ਵਿਚ ਆ ਗਿਆ ਅਤੇ ਸਭ ਆਵਾਜਾਈ ਬੰਦ ਹੋ 
ਗਈ । ਗਿਆਰਾਂ ਦਿਨ ਲਗਾਤਾਰ ਪੱਕੀ ਤਰ੍ਹਾਂ ਘੋਰਾ ਪਿਆ ਰਿਹਾ ਅਤੇ ਲੋਕੀਂ ਬਹੁਤ ਤੰਗ 
ਧੋ ਗਏ ਅਤੇ ਮੀਰ ਮੁਹੌਮਦ ਖਾਨ ਘਬਰਾ ਗਿਆ। ਪਰ ਸਿੰਘਾਂ ਦੀ ਨੀਅਤ ਲੋਕਾਂ ਨੂੰ ਤੰਗ 
ਕਰਨ ਦੀ ਤਾਂ ਹੈ ਹੀ ਨਹੀਂ ਸੀ। ਉਹ ਤਾਂ ਕੇਵਲ ਹਕੂਮਤ ਨੂੰ ਬੇ-ਬਸ ਕਰ ਕੇ ਪੈਰੋਂ ਕੱਢਣਾ 
ਚਾਹੁੰਦੇ ਸਨ। ਇਸ ਲਈ ਸਰਦਾਰ ਲਹਿਣਾ ਸਿੰਘ ਨੇ ਇਕ ਮੋਹੜਬਰ ਮੀਰ ਮੁਹੰਮਦ 
ਖ਼ਾਨ ਪਾਸ ਭੇਜਿਆ ਕਿ ਜੇ ਖੋਰ ਚਾਹੁੰਦਾ ਹੈ ਤਾਂ ਸਿੰਘਾ ਨੂੰ “ਕੜਾਹ ਪ੍ਰਸਾਦ” ਲਈ 
ਨਜਰਾਨਾ ਦੇਣਾ ਕਬੂਲ ਕੋਰ ਲੈ । ਮੀਰ ਮੁਹੰਮਦ ਖ਼ਾਨ ਹੁਣ ਬੇ-ਬਸ ਸੀ । ਪਰ ਰਕਮ ਵੀ 
ਬਹੁਤੀ ਪਾਸ ਨਹੀਂ ਸੀ । ਇਸ ਵੇਲੇ ਅਹਿਮਦ ਸਾਹ ਦੇ ਖਜਾਨਚੀ ਗੁਲ ਮੁਹੰਮਦ ਖ਼ਾਨ ਨੇ 

















104 ਸਰਦਾਰ ਜੱਸਾ ਸਿੰਘ ਆਹਲੂਵਾਲੀਆ 

ਪਸਜੂਰ ਦੇ ਮਾਮਲੇ ਦੀ ਰਕਮ ਯਾਕੂਬ ਖਾਨ ਦੇ ਰਾਹੀਂ ਭੇਜੀ ਸੀ । ਉਸ ਵਿਚੋਂ ਤੀਹ ਹਜਾਰ 
ਰੁਪਇਆ ਪੀਰਜਾਦਾ ਗੁਲਾਮ ਹੁਸੈਨ ਸਰਹੰਦੀ, ਮੀਆਂ ਮੁਹੰਮਦ ਤਕੀ, ਮੀਰ ਨੱਬੂ ਸ਼ਾਹ 
ਅਤੋ ਹਾਫਜ਼ ਕਾਦਰ ਬਖ਼ਸ਼ ਆਦਿ ਸ਼ਹਿਰ ਦੇ ਪਤਵੰਤਿਆਂ ਦੇ ਹਬੀਂ ਖਾਲਸਾ ਜੀ ਦੀ ਸੇਵਾ 
ਵਿਚ ਦੇਗ਼ ਲਈ ਨਜਰ ਹਾਜਰ ਕੀੜੀ । ਇਸ ਨਾਲ ਹਕੂਮਤ ਝੁਕ ਗਈ ਅਤੇ ਖਾਲਸਾ ਜੀ 
ਦਾ ਮਤਲਬ ਪੂਰਾ ਹੋ ਗਿਆ, ਅਤੇ ਉਹ ਸ੍ਰੀ ਅੰਮ੍ਰਿਤਸਰ ਜੀ ਨੂੰ ਆਪਣਾ ਹੋਰ ਪ੍ਰੋਗਰਾਮ 
ਤੁਗਤਾਉਣ ਲਈ ਮੁੜ ਪਏ। ਮੁਫ਼ਤੀ ਗੁਲਾਮ ਸਰਵਰ “ਤਾਰ਼ੀਖ਼ਿ-ਮਖਜਨਿ ਪਜੰੀਬ' 
ਵਿਚ-ਲਿਖਦਾ ਹੈ ਕਿ ਜਦ ਘੇਰੇ ਫਿਜ਼ ਆਇਆ ਹੋਇਆ ਲਾਹੋਰ ਦਾ ਹਾਕਮ ਬਹੁਤ ਤੰਗ 
ਆ ਗਿਆ ਤਾਂ ਪਹਿਲਾਂ ਉਸ ਨੇ ਸਲਾਹ ਲਈ ਸੁਨੇਹਾ ਭੋਜਿਆ ਸੀ ਜੋ ਖਾਲਸਾ ਜੀ ਨੇ 
ਪਰਵਾਨ ਕਰ ਲਿਆ ਸੀ ਅਤੇ ਤੀਹ ਹਜਾਰ ਰੁਪਇਆ “ਕੜਾਹ ਪ੍ਰਸ਼ਾਦ” ਲ਼ਈ ਨਜਰ 
ਦਿੱਤੀ । 

[ਅਲੀ-ਉਂ-ਦੀਨ, ਇਬਰਤਨ। 226-27; ਉਮਦਾਤੂ-ਤਵਾਨੀਖ, ਪਹਿਲਾ ਦਫ਼ਤਰ, 150. 

ਕਨ੍ਹਈਆ ਲਾਲ, ਤਾਗੀਖ ਪੰਜਾਬ. 80-81; 
ਮੁਫ਼ਤੀ ਗੁਲਾਮ ਸਤਵਰ, ਤਾਨੀਮ-ਖ਼ਖ਼ਜ਼ਨੈ ਪੰਜਾਬ, 470] 
ਅਹਿਮਦ ਸ਼ਾਹ ਦੀ ਦਿੱਲੀਓ” ਵਾਪਸੀ 

ਮਰਾਠਿਆਂ ਉੱਤੇ ਪਾਣੀਪਤ ਦੇ ਜੁਧ ਵਿਚ ਫ਼ਤਿਹ ਤੋਂ ਬਾਅਦ ਦਿੱਲੀ ਦਾ ਤਖੜ 
ਸ਼ਾਹ ਆਲਮ ਦੂਸਰੋ ਨੂੰ ਦੇ ਕੇ ਅਹਿਮਦ ਸ਼ਾਹ ਦੀ ਨੀਅਤ ਭਰਤਪੁਰੀਏ ਸੂਰਜ ਮੱਲ ਜਾਟ 
ਵਿਰੁੱਧ ਭੀ ਚੜ੍ਹਾਈ ਕਰਨ ਦੀ ਸੀ. ਪਰ ਉਸ ਦੇ ਕਿਲਿਆਂ ਦੀ ਤਕੜਾਈ, ਢੁੱਰਾਨੀ ਫੌਜ 
ਦੀ ਘਰਾਂ ਨੂੰ ਮੁੜਨ ਲਈ ਤਾਂਘ ਅਤੇ ਬਦ-ਦਿਲੀ ਅਤੇ ਆ ਰਹੀ ਗਰਮੀ ਨੇ ਸ਼ਾਹ ਨੂੰ ਪਿੱਛੇ 
ਅਵਗਾਨਿਸਤਾਨ ਨੂੰ ਮੁੜ ਜਾਣ ਲਈ ਮਜਬੂਰ ਕਰ ਦਿੱਤਾ । 13 ਮਾਰਚ ਸੰਨ 176। ਨੂੰ 
ਸ਼ਾਹ ਨੇ ਆਪਣੀ % ਅਗਾਊਂ ਫੋਜ ਅਤੇ ਪਸ-ਖਮੋ ਤੋਰ ਤੇ ਤੇ 20 ਮਰਝ ਨੰ ਉਹ ਆਪ 
ਭੀ ਦਿੱਲੀਉ' ਅਫਗਾਨਿਸਤਾਨ ਨੂੰ ਤੁਰ ਪਿਆ। 

27 ਮਾਰਜ਼ ਨੂੰ ਸ਼ਾਹ ਅੰਬਾਲੇ ਸੀ ਅਤੇ 29 ਨੂੰ ਸਰਹੰਦ, ਜਿਥੇ ਪੁੱਜ ਕੇ ਉਸ ਨੇ ਜੈਨ 
ਖ਼ਾਨ ਨੂੰ ਉੱਥੇ ਦਾ ਫੌਜਦਾਰ ਨਿਯਤ ਕੀਤਾ ਅਤੇ 22 ਸਾਬਾਨ ਸੰਨ 1174 ਹਿਜਫੀ (29 
ਮਾਰਚ ਸੰਨ 1761) ਦੇ ਫਰਮਾਨ ਰਾਹੀਂ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਨੂੰ ਉਸ ਦੇ 
ਕਬਜੇ ਹੈਨ ਦੇ ਇਲਾਕੇ ਦਾ ਹਾਕਮ ਪਰਵਾਨ ਕਰ ਲਿਆਂ। 


ਸਰਦਾਰ ਜੱਸਾ ਸਿੰਘ ਨੇ ਦੁੱਰਾਨੀਆਂ ਪਾਸੋਂ ਕੈਦੀ ਇਸਤਰੀਆਂ ਛੁਡਾਉਣੀਆਂ 

ਇਸ ਵੈਲੋ ਦੁੱਰਾਨੀਆਂ ਦੇ ਕੈਂਪ ਵਿਚ ਕਈ ਹਜਾਰ ਕੈਦੀ ਸਨ ਜਿਨ੍ਹਾਂ ਨੂੰ ਫੜ ਕੇ 
ਅਹਿਮਦ ਸ਼ਾਹ ਆਪਣੇ ਅਫਗਾਨਿਸਤਾਨ ਨੂੰ ਲਈ ਜਾ ਰਿਹ: ਸੀ । ਇਨ੍ਹਾਂ ਵਿਚ ਲੱਗਭਗ 
ਬਾਈ ਸੋ ਹਿੰਦੂ ਜਨਾਨੀਆਂ ਸਨ। ਇਨ੍ਹਾਂ ਬਿਚਾਰੀਆਂ ਨੂੰ ਦੁੱਰਾਨੀ ਧੱਕੋ ਜੋਣੀ ਧਰੀਕੀ ਜਾਂ 
ਰਹੇ ਸਨ । ਦੇਸ ਵਿਚ ਇਸ ਵੈਲੇ ਬੜੇ ਬੜੇ ਹਿੰਦੂ ਰਾਜੇ ਅਤੇ ਸੂਰਮੇ ਸਰਦਾਰ ਮੌਜੂਦ ਸਨ । 
ਪੜ ਇਨ੍ਹਾਂ ਅਬਲਾਵਾਂ ਦੀਆਂ ਦੁੱਖਾਂ ਭਰੀਆਂ ਚੀਕਾਂ ਸੁਣ ਕੇ ਕਿਮੇ ਦਾ ਮਨ ਨਾਂ ਪਸੀਜਿਆ, 








ਅਹਿਮਦ ਸ਼ਾਹ ਦਾ ਪੰਜਵਾ ਹੱਲਾ 105 
ਕਿਸੇ ਨੇ ਉਨ੍ਹਾਂ ਦੀ ਪੁਕਾਰ ਨਾਂ ਸੁਣੀ, ਅਤੇ ਕਿਸੈ ਮਰਾਲੇ, ਰਾਜਪੂਤ ਜਾਂ ਜਾਟ ਸੂਰਬੀਰ ਨੇ 
ਇਨ੍ਹਾਂ ਦੀ ਜਾਨ ਅਤੇ ਇੱਜਤ ਬਚਾਉਣ ਲਈ ਜਾਲ ਹੂਲਣ ਦਾ ਹੀਆ ਨਾ ਕੀਤਾ । ਇਨ੍ਹਾਂ 
ਦੇ ਵਾਲੀ ਵਾਰਸ ਭੀ ਮਗਰ ਮਰਰ ਕੁਰਲਾਊਂ ਦੋ ਆ ਰਹੇ ਸਨ । ਜਦ ਕਿਸੇ ਪਾਸਿਉਂ” ਹੋਰ 
ਕੋਈ ਸਹਾਇਤਾ ਕਰਨ ਵਾਲਾ ਨਾ ਦਿਸਿਆ ਤਾਂ ਇਨ੍ਹਾਂ ਦੋ ਕੁਝ ਮੁਖੀਏ ਅੰਮ੍ਰਿਤਸਰ 
ਪੁੱਜੇ। 10 ਅਪਰੈਲ ਨੂੰ ਵਸਾਖੀ ਸੀ ਅਤੇ ਖਾਲਸਾ ਜੀ ਮੇਲੇ ਲਈ ਇਥੋ ਆਏ ਹੋਏ ਸਨ। 
ਗੁਰੂ ਦੇ ਦਰਬਾਰ ਵਿਚ ਇਨ੍ਹਾਂ ਦੀ ਪੁਕਾਰ ਸੁਣ ਕੋ ਸਰਦਾਰ ਜੱਸਾ ਸਿੰਘ ਦਾ ਖੂਨ ਉਬਾਲੇ 
`` ਖਾਣ ਲੱਗ ਪਿਆਂ । ਗੁਰੂ ਦੇ ਦਰਬਾਰ ਵਿਚ ਕੀਤੀ ਹੋਈ ਦੀਨ ਦੁਖੀਆਂ ਦੀ ਪੁਕਾਰ 
ਅਣੱਸ਼ੁਣੀ ਨਹੀਂ ਰਹਿ ਸਕਦੀ । ਗੁਰੂ ਦਾ ਜੀਉ'ਦਾ ਜਾਗਦਾ ਰੂਪ ਖਾਲਸਾ ਹੈ, ਅਤੇ ਜੱਸਾ 
ਸਿੰਘ ਸੀ ਗੁਰੂ-ਘਰ ਦਾ ਵਰੋਸਾਇਆ ਖਾਲਸੇ ਦਾ ਜਥੇਦਾਰ । ਸੋ ਸਰਦਾਰ ਜੱਸਾ ਸਿੰਘ ਨੇ 
।ਕਰਪਾਨ ਧੂ ਲਈ ਅਤੇ ਚੋਣਵੇਂ ਸਿੰਘ ਸਰਦਾਰਾਂ ਨੂੰ ਨਾਲ ਲੈ ਕੇ ਜਾ ਗੋਇੰਦਵਾਲ ਪੁੱਜਾ 
ਅਤੇ'ਪੱਤਣ ਟੱਪਣ ਵੇਲੇ ਦੁੱਰਾਨੀਆਂ ਉੱਤੇ ਅਚਨਚੇਤ ਹੱਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਹੋਸ਼ 
ਸੰਭਾਲਣ ਤੋਂ ਪਹਿਲਾਂ ਪਹਿਲਾਂ ਕੈਦੀ ਇਸਤਰੀਆਂ ਨੂੰ ਛੁਡਾ ਲਿਆਂ ਅਤੇ ਵੇਰ ਉਨ੍ਹਾਂ 
ਸਾਰੀਆਂ ਨੂੰ ਖਰਚ ਦੇ ਕੇ ਘਰੋ ਘਰੀ ਪਹੁੰਚਾ ਦਿੱਤਾ। ਇਸ ਹਮਦਰਦੀ ਅਤੇ ਬਹਾਦੂਰੀ ਨੇ 
ਸਰਦਾਰ ਜੱਸਾ ਸਿੰਘ ਨੂੰ ਸਾਰੇ ਦੇਸ਼ ਵਿਚ ਉਜਾਗਰ ਕਰ ਦਿੱਤਾ ਅਤੇ ਉਸ ਦੀ ਦਲੇਰੀ 
ਅਤੇ ਨਿਸ਼ਕਾਮ ਸੈਵਾ ਦੀ ਧਾਕ ਹਰ ਪਾਸੇ ਪੈ ਗਈ ਅਤੇ ਉਹ 'ਬੰਦੀ ਛੋੜ” ਕਰਕੇ ਮਸ਼ਹੂਰ 
ਹੋ ਗਿਆ। 

[ਕਨ੍ਹਈਆ ਲਾਲ, ਤਾਲੀਖ ਪੰਜਾਸ਼, 100; ਗਿਆਨ ਸਿੰਘ, ਸਮਲੇਰ ਖਾਲਾ, (45/5071 

26 ਅਪਹੈਲ ਸੰਨ 1761 ਨੂੰ ਅਹਿਮਦ ਸ਼ਾਹ ਲਾਹੋਰ ਪੁੱਜਾ ਅਤੇ ਸਰਬੁਲੰਦ ਖ਼ਾਨ 
ਦੀ ਥਾਂ ਖੁਆਜਾ ਉਬੈਦ ਖ਼ਾਨ ਨੂੰ ਲਾਹੋਰ ਦਾ ਹਾਕਮ ਅਤੇ ਘੁਮੰਡ ਚੰਦ ਕਟੋਢੀਏ ਨੂੰ 
ਦੁਆਬਾ ਬਿਸੜ-ਜਾਲੰਧਰ ਦਾ ਫੋਜਦਾਰ ਨਿਯੜ ਕਰ ਕੇ ਅਫਗਾਨਿਸਤਾਨ ਨੂੰ ਮੁੜ 
ਗਿਆ, ਅਤੇ ਚਹਾਰ ਮਹਾਲ ਦੇ ਫੌਜਦਾਰ ਰੁਸਤਮ ਖ਼ਾਨ ਦੀ ਥਾਂ ਖ਼ੂਆਜਾ ਮਿਰਜਾ ਜਾਨ 
ਨੂੰ ਫੋਜਦਾਰ ਮੁਕੱਰਰ ਕਰ ਗਿਆ। 





ਸਰਦਾਰ ਜੱਸਾ ਸਿੰਘ ਨੂੰ ਸੁਲਤਾਨੁਲ-ਕੋਮ ਦੀ ਪਦਵੀ 
ਮਿਰਜ਼ਾ ਜਾਨ ਮਾਰਿਆ ਗਿਆਂ (ਮੋਈ-ਜੂਨ 1761) 
ਅਹਿਮਦ ਸ਼ਾਹ ਜਦੋਂ ਲਾਹੋਰੋਂ ਅਫ਼ਗ਼ਾਨਿਸਤਾਨ ਨੂੰ ਮੁੜਿਆ ਤਾਂ ਸਿੰਘ ਸਦਾ ਵਾਂਗੂ 
ਉਸ ਦੇ ਮਗਰ ਪੈ ਗਏ ਅਤੇ ਸਿੰਧ ਦਰਿਆ ਦੇ ਕੰਢੇ ਤਕ ਦੱਬੀ ਗਏ ਅਤੇ ਜੋ ਕੁਝ ਹੱਥ 
ਲੱਗਾ ਕਾਬੂ ਕਰ ਲਿਆ । ਸਿੰਘ ਸਿੰਧ ਵੱਲੋਂ ਮੁੜੇ ਆ ਫਹੇ ਸਨ ਕਿ ਚਹਾਰ ਮਹਾਲ ਦੇ 
ਫ਼ੌਜਦਾਰ ਮਿਰਜਾ ਜਾਨ ਨਾਲ ਟੱਕਰ ਰੋ ਪਈ । ਇਸ ਵਿਚ ਮਿਰਜਾ ਜਾਨ ਨੂੰ ਹਾਰ ਹੋ ਗਈ 
ਅਤੇ ਉਟ ਲੜਾਈ ਵਿਚ ਮਾਰਿਆਂ ਗਿਆਂ । ਇਸ ਜਿੱਤ ਦਾ ਸਿਹਰਾ ਸਰਦਾਰ ਚੜ੍ਹਤ 








ਸਿੰਘ ਦੇ ਸਿਰ ਸੀ । [ਤਹਿਆਲ਼ ਨਆ (ਠਾਉ), 104] 
ਰਤ ਇਮ 
(ਅਗਸਤ 17611 





ਅਹਿਮਦ ਸ਼ਾਹ ਦੀ ਹਕੂਮਤ ਨੂੰ ਜੋ ਸੱਟਾਂ ਖਾਲਸਿਆਂ ਨੇ ਮਾਰੀਆਂ ਸਨ, ਉਹ ਉਸ 
ਨੂੰ ਚੋਰੀਆਂ ਰੜਕਦੀਆ ਸੋਨ । ਇਸ ਲਈ ਕੰਧਾਰ ਪੁੱਜਦੇ ਸਾਰ ਉਸ ਨੇ ਬਾਰਾਂ ਹਜਾਰ ਫੋਜ 
ਦੇ ਕੇ ਆਪਣੇ ਜਰਨੈਲ ਨੂਰੁੱਦੀਨ ਬਾਮੇਜਈ ਨੂੰ ਸਿੰਘਾਂ ਦੇ ਵਿਰੁੱਧ ਭੇਜਿਆ । ਝਨਾਂ ਪਾਰ 
ਕਰਨ ਪਰ ਇਸ ਦਾ ਟਾਕਰਾ ਸਰਦਾਰ ਚੜ੍ਹਤ ਸਿੰਘ ਸੁਕੱਰਚਕੀਏ ਨਾਲ ਪੋ ਗਿਆ ਜਿਸ 
ਨੋ ਲਾਹੋਰੋਂ ਉੱਤਰ ਨੂੰ ਕਾਫੀ ਇਲਾਕੇ ਉੱਤੇ ਕਬਜਾ ਕੀਤਾ ਹੋਇਆ ਸੀ । ਇਹ ਦੁੱਰਾਨੀ ਦੇ 
ਰਸਤੇ ਵਿਚ ਇਕ ਰੋਕ ਬਣਿਆ ਹੋਇਆ ਸੀ ਅਤੇ ਆਉ ਦਿਆਂ ਜਾਂਦਿਆਂ ਹਰ ਵਾਰੀ 
ਸ਼ਾਹ ਦੀ ਫੌਜ ਉੱਤੇ ਛਾਪੇ ਮਾਰ ਕੇ ਜੋ ਕੁਝ ਭੀ ਹੱਥ ਲਗਦਾ ਸੀ ਲੈ ਕੇ ਆਪਣੇ ਕਿਲੇ 
ਗੁਜਰਾਂਵਾਲੇ ਵਿਚ ਜਾ ਡਟਦਾ ਸੀ । ਝਨਾਂ ਦੇ ਕੰਢੇ ਵਕ਼ੀਰਾਬਾਦ ਦੇ ਲਾਗੇ ਇਕ ਤਕੜੀ 
ਲੜਾਈ ਹੋ ਪਈ । ਨੂਕੁੱਦੀਨ ਸਿੰਘਾਂ ਦਾ ਟਾਕਰਾ ਨਾ ਕਰ ਸਕਿਆ ਅਤੇ ਦੋੜ ਕੇ ਸਿਆਲਕੋਟ 
ਦੇ ਕਿਲੇ ਵਿਚ ਜਾ ਵੜਿਆ। ਸਰਦਾਰ ਚੜ੍ਹਤ ਸਿੰਘ ਉਸ ਦੇ ਮਗਰ ਹ। ਲੱਗ ਗਿਆ ਅਤੇ 
ਕਿਲੇ ਨੂੰ ਘੇਰਾ ਪਾ ਲਿਆ । ਸਰਦਾਰ ਨੇ ਘੇਰਾ ਇਤਨਾ ਪੀਡਾ ਅਤੇ ਸਖ਼ਤ ਕਰ ਦਿੱਤਾ ਕਿ 
ਖਾਣੇ ਦਾਣੇ ਦੀ ਆਵਾਜਾਈ ਬੰਦ ਹੋ ਗਈ । ਆਲੋ ਦੁਆਲੇ ਦੇ ਸਾਰੈ ਇਲਾਕੇ ਪਰ ਸਿੰਘਾਂ 








ਲਿੰਘਾ ਦਾ ਲਾਹੌਰ ਉੱਤੇ ਪਹਿਲਾ ਕਬਜਾ 107 
ਦਾ ਕਬਜਾ ਸੀ। ਇਸ ਲਈ ਕਿਸੇ ਪਾਸਿਉਂ` ਭੀ ਰਸਦ ਦੇ ਅੰਦਰ ਆ ਸਕਣ ਦੀ 
ਗੁੰਜਾਇਸ਼ ਨਹੀਂ ਸੀ । ਨੂਰੁੱਦੀਨ ਇਤਨਾ ਜਿੱਚ ਅਤੇ ਨਿਰਾਸ ਹੋਇਆ ਕਿ ਫੌਜ ਨੂੰ ਕਿਲੋ 
ਵਿਚ਼ ਬਿਨਾਂ ਕਿਸੇ ਪ੍ਰਬੰਧ ਦੇ ਆਪਣੀ ਕਿਸਮਤ ਅਤੇ ਸਿੰਘਾਂ ਦੇ ਰਹਿਆ ਪਰ ਛਡ ਕੇ 
ਆਪਣੀ ਜਾਨ ਬਚਾ ਕੇ ਰਾਤ ਦੇ ਅੰਨ੍ਹੇਰੇ ਵਿਚ ਜਮੂੰ ਨੂੰ ਦੋੜ ਗਿਆ । ਆਗੂ ਨੂੰ ਭੱਜ ਗਿਆ 
ਵੇਖ ਕੇ ਫ਼ੌਜ ਨੇ ਭੀ ਹਥਿਆਰ ਸੁੱਟ ਦਿੱਤੇ । ਉਹ ਹੋਰ ਕਰਦੇ ਭੀ ਕੀ? ਸਰਦਾਰ ਚੜ੍ਹਤ 
ਸਿੰਘ ਨੇ ਫ਼ੌਜ ਦੇ ਆਦਮੀਆਂ ਨਾਲ ਬੜ੍ਹੀ ਖੁਲ੍ਹ ਦਿਲੀ ਨਾਲ ਬਰਤਾਓ ਕੀਤਾ ਅਤੇ 
ਹਥਿਆਰ ਰੱਖ ਕੇ ਸਭ ਨੂੰ ਥੇ-ਰੈਕ-ਟੋਕ ਚਲੈ ਜਾਣ ਦੀ ਖੁਲ੍ਹੀਂ ਛੁੱਟੀ ਦੇ ਦਿੱਤੀ, ਅਤੇ 
ਜਿਹੜੇ ਅਫ਼ਸਰ ਅਤੇ ਸਿਪਾਹੀ ਉਸ ਦੀ ਕੈਦ ਵਿਚ ਸਨ, ਉਨ੍ਹਾਂ ਨੂੰ ਨੂਰੁੱਦੀਨ ਪਾਸ 
ਸਿਆਲਕੋਟ ਪਹੁੰਚਾ ਦਿੱਤਾ। ਇਸ ਤੋਂ ਬਾਅਦ ਸਰਦਾਰ ਚੜ੍ਹਤ ਸਿੰਘ ਗੁਜਰਾਂਵਾਲੇ ਨੂੰ 
ਮੁੜ ਆਇਆ। 

[ਉਮਦਾਤ-ੜਵਾਲੀਖ, ਦੂਸਰਾ ਦਫ਼ਤਰ, 6-7, ਕਜ੍ਰੱਈਆ ਲਾਲ, ਤਾਲੀਓ ਪੰਜਾਬ, 81; 
ਮੁਛੇਡੀ ਗੁਲਾਮ ਸਰਵਰ, ਤਾਠੀਖ ਮਖ਼ਜ਼ਨਿ ਪੰਜਾਬ, 4711 
ਸਰਦਾਰ ਜੱਸਾ ਸਿੰਘ ਵੱਲੋਂ ਸਰਦਾਰ ਚੜ੍ਹਤ ਸਿੰਘ ਦੀ ਸਹਾਇਤਾ (ਸਤੰਬਰ 1761) 
ਨੂਰੁੱਦੀਨ ਦੀ ਇਸ ਦੁਰਗਤ ਦੀ ਖਬਰ ਜਦ ਲਾਹੋਰ ਦੇ ਹਾਕਮ ਖ਼ੁਆਜਾ ਉਬੈਦ 
ਖ਼ਾਨ ਨੂੰ ਲੱਗੀ ਤਾਂ ਉਹ ਇਕ ਤਕੜੀ ਫੋਜ ਲੈ ਕੈ ਸਰਦਾਰ ਚੜ੍ਹਤ ਸਿੰਘ ਦੇ ਵਿਰੁੱਧ 
ਗੁਜਰਾਂਵਾਲੈ ਤੇ ਚੜ੍ਹ ਪਿਆ। ਉਸ ਨੂੰ ਫਿਕਰ ਪੈ ਗਿਆ ਹੋਣਾ ਹੈ ਕਿ ਨੂਰੁੱਦੀਨ ਨੂੰ ਹੋਈ 
ਹਾਰ ਇਕ ਤਰ੍ਹਾਂ ਹਕੂਮਤ ਲਾਹੋਰ ਦੀ ਹਾਰ ਹੈ ਜਿਸ ਤੋਂ ਅਹਿਮਦ ਸ਼ਾਹ ਬਾਦਸ਼ਾਹ ਉਸ 
ਤੇ ਬਹੂਤ ਨਾਰਾਜ ਹੋਵੇਗਾ । ਉਂਬੈਦ ਖ਼ਾਨ ਕੁਝ ਦਿਨ ਐਮਨਾਬਾਦ ਨੁਹਿਰਿਆ, ਸਾਰੀ 
ਹਾਲਤ ਦਾ ਜਾਇਜਾ ਲਿਆ ਅਤੇ ਗੁੱਜਰਾਂਵਾਲੇ ਨੂੰ ਜਾ ਘੇਰਿਆ । ਅੱਗੋਂ ਸਰਦਾਰ ਚੜ੍ਹਤ 
ਸਿੰਘ ਵੀ ਤਿਆਰ ਸੀ। ਉਹ ਟਾਕਰੇ ਲਈ ਡਟ ਰਿਆ। ਇਸ ਸਮੇਂ ਵਿਚ ਉਬੈਦ ਖ਼ਾਨ 
ਦੀ ਗੁਜਰਾਂਵਾਲੇ ਤੇ ਚੜ੍ਹਾਈ ਦੀ ਖਬਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਭੀ ਲੱਗ 
ਗਈ । ਉਹ ਸਰਦਾਰ ਜੈ ਸਿੰਘ ਕਨ੍ਹਈਏ, ਹਰੀ ਸਿੰਘ ਭੰਗੀ, ਲਹਿਣਾ ਸਿੰਘ, ਸੋਭਾ 
ਸਿੰਘ, ਗੁੱਜਰ ਸਿੰਘ ਆਦਿ ਸਰਦਾਰਾਂ ਨੂੰ ਲੈ ਕੇ ਆ ਪੁੱਜਾ ਅਤੇ ਆਉਂਦੇ ਸਾਰ ਹੀ ਰਾਡ 
ਨੂੰ ਇਕ ਅਜਿਹਾ ਜੋਰਦਾਰ ਹੱਲਾ ਕੀਤਾ ਕਿ ਉਬੈਦ ਖਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ 
ਘਬਰਾਹਟ ਵਿਚ ਆਪਣਾ ਤੋਪਖਾਨਾ---ਤੋਪੜੇ, ਜੰਬੂਰੇ ਅਤੇ ਜੰਜੈਲਾਂ--ਘੋੜੇ, ਊਠ ਅਤੇ 

ਸਾਰਾ ਜੰਗੀ ਸਾਮਾਨ ਓਥੇ ਹੀ ਛੱਡ ਕੇ ਵਾਹੋ ਦਾਹੀ ਲਾਹੋਰ ਨੂੰ ਉਠ ਨੱਸਾ। 
[ਉਮਦਾੜੂ-ਤਵਾਠੀਖ, ਪਹਿਲਾ ਦਫ਼ਤਰ, 154. ਦੂਸਰਾ, ?-8; 
ਅਲੀ-ਉ-ਦੀਨ, 228-29; ਤਹਿਮਾਸ਼ ਨਾਮਾ (ਰਾਉ), 1041 

ਸਿੰਘਾਂ ਦਾ ਲਾਹੋਰ ਪਰ ਕਬਜ਼ਾ (ਸਤੰਬਰ, 1761) 

ਲਾਹੌਰ ਦੇ ਸੂਬੇਦਾਰ ਉਬੈਦ ਖਾਨ ਦੀ ਇਸ ਤਰ੍ਹਾਂ ਦੀ ਭਾਂਜ, ਜਦ ਕਿ ਉਸ ਦਾ 
ਤੋਪਖਾਨਾ ਅਤੇ ਜੰਗੀ ਸਾਮਾਨ ਭੀ ਪਿੱਛੇ ਰਹਿ ਿਆ ਅਤੇ ਸਿੰਘਾਂ ਦੇ ਹੱਥ ਆ ਗਿਆ, 


108 ਸਰਦਾਰ ਜੱਸਾ ਲਿੰਘ ਆਹਲੂਵਾਲੀਆ 
ਇਹ ਅਮੋਲਕ ਮੋਕਾ ਸੀ । ਉਹ ਉਸ ਦੇ ਮਰਗ ਲੱਗ ਤੁਰੇ ਅਤੇ ਲਾਹੋਰ ਤਕ ਦੱਬੀ ਗਏ 
ਅਤੇ ਲਾਹੌਰ ਦੇ ਕਿਲੋ ਵਿਚ ਉਸ ਨੂੰ ਜਾ ਘੇਰਿਆ । ਮੀਰ ਮੁਰੰਮਦ ਖ਼ਾਨ ਦੇ ਵੇਲੇ ਤੋਂ ਸਿੰਘਾਂ 
ਨੂੰ ਇਹ ਚੰਗਾ ਤਜਰਬਾ ਹੋ ਗਿਆ ਸੀ ਕਿ ਸਰਕਾਰੀ ਕਰਮਚਾਰੀ ਉਨ੍ਹਾਂ ਦਾ ਟਾਕਰਾ ਨਹੀਂ 
ਕਰ ਸਕਦੇ ਅਤੇ ਕਿਲਿਆਂ ਅੰਦਰ ਬੈਠ ਕੇ ਵੇਲਾ ਟਪਾਉਣ ਦੀ ਕਰਦੇ ਹਨ ਅਤੇ ਜਦ 
ਦਾਉ ਲਗਦਾ ਹੈ ਤਾਂ ਫਿਰ ਸਿੰਘਾਂ ਦੇ ਵਿਚੁੱਧ ਫ਼ੌਜਾਂ ਲੈ ਕੇ ਚੜ੍ਹ ਪੈਂਦੇ ਹਨ । ਆਪ ਤਾਂ ਇਨ੍ਹਾਂ 
ਲੋਕਾਂ ਨੇ ਕਿਲੇ ਅੰਦਰ ਖਾਣਾ ਦਾਣਾ ਜਮਾ ਕੀਤਾ ਹੋਇਆ ਹੁੰਦਾ ਹੈ ਜਾਂ ਵਪਾਰੀਆਂ ਪਾਸੋਂ 
ਖੋਹ ਖਿੰਜ ਲੈਂਦੇ ਹਨ, ਪਰ ਘੇਰਾ ਪੈ ਜਾਣ ਨਾਲ ਸਭ ਤੋਂ ਜਿਆਢਾ ਔਖ ਆਮ ਜਨਤਾ ਨੂੰ 
ਹੁੰਦੀ ਹੈ ਜਿਨ੍ਹਾਂ ਦਾ ਰੁਮਗਾਰ ਸ਼ਹਿਰੋਂ ਬਾਹਰ ਹੁੰਦਾ ਹੈ ਅੜੇ ਉਸ ਕਮਾਈ ਤੇ ਹੀ ਉਨ੍ਹਾਂ ਨੇ 
ਗੁਜਾਰਾ ਕਰਨਾ ਹੁੰਦਾ ਹੈ। ਇਸ ਤੋਂ ਬਿਨਾ ਸਰੀਰਕ ਲੋੜਾਂ ਲਈ ਭੀ ਉਨ੍ਹਾਂ ਨੇ ਬਾਹਰ ਹੀ 
ਜਾਣਾ ਹੂੰਦਾ ਹੈ। ਇਸ ਲਈ ਸਿੰਘਾਂ ਨੂੰ ਪਤਾ ਸੀ ਕਿ ਸ਼ਹਿਰ ਦੇ ਲੋਕ ਇਸ ਤਕਲੀਫ਼ ਨੂੰ 
ਮਹਿਸੂਸ ਕਰ ਕੇ ਖ਼ੁਆਜਾ ਉਬੈਦ ਖਾਨ ਨੂੰ ਮਜਬੂਰ ਕਰ ਦੇਣਗੇ ਕਿ ਉਹ ਖਾਲਸੇ ਦੀ ਈਨ 
ਮੰਨ ਲਏ । ੍ 
ਸ਼ਹਿਰ ਦੇ ਮੁਖੀਆਂ ਨੂੰ ਭੀ ਪਤਾ ਸੀ ਕਿ ਮੀਰ ਮਹਿਮੂਦ ਖ਼ਾਨ ਦੈ ਵੇਲੇ ਸਿੰਘ 
ਨਜਰਾਨਾ ਪਰਵਾਨ ਕਰ ਕੇ ਮੁੜ ਗਏ ਸਨ । ਉਨ੍ਹਾਂ ਨੂੰ ਉਬੈਦ ਖ਼ਾਨ ਦੀ ਭਾਂਜ ਤੋਂ ਇਹ ਭੀ 
ਹੋ ਗਿਆ ਸੀ ਕਿ ਉਹ ਕੋਈ ਤਕੜਾ ਸੂਰਬੀਰ ਪਰਬੰਧਕ ਨਹੀਂ ਜੋ ਸਿੰਘਾਂ ਦੇ 
ਟਾਕਰੇ ਤੇ ਬਹੁਤਾ ਚਿਰ ਅੜਿਆ ਭਹਿ ਸਕੇ । ਇਸ ਲਈ ਉਂਸ ਉੱਤੇ ਕੋਈ ਆਸ ਨਾ ਰੱਖ 
ਕੇ ਲਾਹੋਰ ਦੇ ਪਝਵੰਤੇ ਮੁਖੀਆਂ ਨੋ ਸਰਦਾਰ ਮੱਸਾ ਸਿੰਘ ਨਾਲ ਗੱਲ-ਬਾਤ ਕਰ ਲਈ ਅਤੇ 
ਸ਼ਹਿਰ ਦੇ ਦਰਵਾਜੇ ਖਾਲਸਾ ਜੀ ਨੂੰ ਖੋਲ੍ਹ ਦਿੱਤੇ । ਇਸ ਤਰ੍ਹਾਂ ਲਾਹੋਰ ਦੇ ਲੋਕਾਂ ਦੀ ਬੇਨਤੀ 
ਪਰਵਾਨ ਕਰ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿਚ ਵਿਜਈ 
ਹੋ ਗਿਆ । ਇਹ ਖਾਲਸ' ਜੀ ਦੀ ਪੰਜਾਬ ਦੀ ਰਾਜਧਾਨੀ ਦੀ ਪਹਿਲੀ ਰਾਜਸੀ ਫਤਿਹ 
ਸੀ। ਇਸ ਨਾਲ ਇਕ ਤਰ੍ਹਾਂ ਸਿੰਧ ਤੋਂ ਲੈ ਕੇ ਸਤਲੁਜ ਤਕ ਦਾ ਸਾਰ ਪੰਜਾਬ ਖਾਲਸੇ ਜੀ 
ਦੇ ਕਬਜੇ ਵਿਚ ਆ ਗਿਆਂ। 





[ਉਮਦਾੜ-ਤਵਾਲ, ਪਹਿਲਾ 154, ਦੂਸਟਾ 7-8, 
ਅਲੀ-ਉਂ-ਦੀਨ, ਇਥਰਤਨਾਮਾ, 228-29: ਤਹਿਮਾਸ਼ਨ॥ਾ (ਰਾਉਂ), 1041 

ਸਰਦਾਰ ਜੱਸਾ ਸਿੰਘ ਨੂੰ “ਸੁਲਤਾਨੂਲ' ਕੋਮ” ਦੀ ਪਦਵੀ 
ਲਾਹੋਰ ਉੱਤੇ ਕਬਜ਼ਾ ਹੁੰਦੇ ਸਾਰ ਦਲ ਖਾਲਸਾ ਦੇ ਸਰਵਾਰਾਂ ਨੂੰ ਮਾਤਾ ਸੁੰਦਰੀ ਜੀ 
ਅਤੇ ਨਵਾਬ ਕਪੂਰ ਸਿੰਘ ਜੀ ਦੇ ਭਵਿਖ ਸ਼ਬਦ ਯਾਦ ਆ ਗਏ ਜੋ ਉਨ੍ਹਾਂ ਨੇ ਅਨਭੋਲ ਹੀ 
ਸਰਦਾਰ ਜੱਸਾ ਸਿੰਘ ਸਬੰਧੀ ਉਧਾਰੇ ਹੋਏ ਸਨ । ਮਾਤਾ ਜੀ ਨੇ ਜੱਸਾ ਸਿੰਘ ਨੂੰ ਦਿੱਲੀ ਤੋਂ 
ਵਿਦਾ ਕਰਨ ਵੇਲੇ ਅਸੀਸ ਦਿੱਤੀ ਸੀ ਕਿ "ਤੇਰੇ ਔਰ ਤੇਰੀ ਸੰਤਾਨ ਦੇ ਅੱਗੇ ਆਸਿਆਂ 
ਵਾਲੇ ਚੋਬਦਾਰ ਚਲਿਆ ਕਰਨਗੇ,” ਅਤੇ ਨਵਾਬ ਕਪੂਰ ਸਿੰਘ ਨੇ ਇਕ ਵਾਰੀ ਜੱਸਾ 


ਸਿੰਘਾਂ ਦਾ ਲਾਹੌਰ ਉੱਤੇ ਪਹਿਲਾ ਕਬਜਾ 109 
ਸਿੰਘ ਨੂੰ ਧੀਰਜ ਦਿੰਦੇ ਹੋਏ ਕਿਹਾ ਸੀ : “ਮੈਨੂੰ ਇਸ ਗਰੀਬ-ਨਿਵਾਜ਼ ਪੰਥ ਨੋ ਨਵਾਬ ਬਣਾ 
ਦਿੱਤਾ ਹੈ, ਤੈਨੂੰ, ਕੀ ਪੜਾ, ਪਾਤਸ਼ਾਹ ਹੀ ਬਣਾ ਦੇਣ !” ਇਹ ਮਹਾਨ ਵਾਕ ਖਾਲੀ ਭੀ 
ਕਿਵੇਂ ਜਾ ਸਕਦੇ ਸਨ? ਖ਼ਾਲਸਾ ਦਲ ਇਸ ਵੇਲੇ ਜਿੱਤਾਂ ਅਤੇ ਖੁਸ਼ੀਆਂ ਦੇ ਘਰ ਵਿਚ ਸੀ, 
ਸਰਦਾਰ ਜੱਸਾ ਸਿੰਘ ਨੇ ਪੰਜਾਬ ਦੀ ਰਾਜਧਾਨੀ ਉਨ੍ਹਾਂ ਦੇ ਚਰਨਾਂ ਤੇ ਲਿਆ ਨਿਵਾਈ ਸੀ 
ਅਤੇ ਪੰਥ ਦੀ ਸ਼ਾਨ ਨੂੰ ਚਾਰ ਚੰਦ ਲਾਏ ਸਨ। ਇਸ ਲਈ ਉਨ੍ਹਾਂ ਨੇ ਆਪਣੇ ਸੇਵਕ ਨੂੰ 
ਰਾਜਧਾਨੀ ਵਿਚ ਉੱਚੀ ਤੋਂ ਉੱਚੀ 'ਸੁਲਤਾਨੂਲ-ਕੋਮ”---ਪੰਥ ਦੋ ਪਾਦਸ਼ਾਹ---ਦੀ ਪਦਵੀ 
ਨਾਲ ਨਿਵਾਜਿਆ ਅਤੇ ਸ਼ੁਕਰਾਨੇ ਵਜੋਂ ਗੁਰੂ ਨਾਨਕ-ਗੁਰੂ ਗੈਬਿੰਦ ਸਿੰਘ ਦੇ ਨਾਉ” 
ਖਾਲਸਾ ਜੀ ਦਾ ਸਿੱਕਾ ਜਾਰੀ ਕੀਤਾ ਜਿਸ ਵਿਚ ਫ਼ਾਰਸੀ ਦਾ ਇਹ ਬੰਦ ਉਕਰਿਆ ਰਿਆ 
ਜੋ ਮਈ ਸੰਨ 1710 ਵਿਚ ਸਰਹੰਦ ਦੀ ਫ਼ਤਹਿ ਤੋਂ ਬਾਅਦ ਬਾਬਾ ਬੰਦਾ ਸਿੰਘ ਨੇ ਆਪਣੀ 
ਮੋਹਰ ਪਰ ਉਕਰਵਾਇਆ ਸੀ - 


<6...੨੬੦2੨੪ਲਾ੬ 
ਇੰ 
<--੦੨#੪9#੬6071੨੪੬ 


ਬੁਖਸਸਾਂ ਨੇ ਗੁਰੂ ਨਾਨਕ-ਗੋਸ਼ਿੰਦ ਸਿੰਘ ਦੀਆਂ 


ਕੁਝ ਲਿਖਾਰੀਆਂ ਦਾ ਕਥਨ ਹੈ ਕਿ ਖਾਲਸਾ ਜੀ ਵੱਲੋਂ ਇਸ ਵੇਲੇ ਲਾਰੋਂ ਜਾਰੀ 
ਕੀਤੇ ਗਏ ਸਿੱਕੇ ਪਰ ਜੋ ਏਬਦ ਉਕਰੇ ਹੋਏ ਸਨ ਉਹ ਇਹ ਸਨ : 


01620-2330੧ ਨ 
੪1੬12<07$-੧</. 


ਸਿੱਕਾ ਸਦ ਦਰ ਸਹਾਂ ਝ-ਫਜਲਿ ਅਕਾਲ 
ਮੁਲਕ ਅਹਿਮਦ /ਗ੍ਰਛਤ ਸੱਸਾ ਕਲਾਲ 


ਅਰਥਾਤ 
ਦੋਸ਼ ਅਹਿਦ ਦਾ ਖੋਹ ਗਿਆ ਜੱਸਾ ਕਲਾਲ ਨੌ / 
ਪਰ ਇਹ ਗੱਲ ਮੰਨਣ ਵਿਚ ਨਹੀਂ ਸੀ ਆਉਦੀ ਕਿ ਖਾਲਸਾ ਜੀ ਵੱਲੋਂ ਜਾਰੀ ਕੀਤੇ 
ਗਏ ਸਿੱਕੋ ਪਰ ਅਜਿਹੇ ਸ਼ਬਦ ਉੱਥਰੇ ਹੋਏ ਹੋਣ ਜੋ ਇਸ ਤਰ੍ਹਾਂ ਦੇ ਹਉਮੈ, ਹੈਂਕੜ ਅਤੇ 
7ਕਾਰਤ ਭਰੇ ਹੋਣ ਅਤੇ ਜਿਨ੍ਹਾਂ ਵਿਚ ਪੰਥ ਦੇ ਰਾਜਸੀ ਅਤੇ ਧਾਰਮਕ ਆਗੂ ਦਾ ਅੱਧਾ 


110 ਸਰਦਾਰ ਜੱਸਾ ਸਿੰਘ ਆਜਲੂਵਾਲੀਆਂ 
ਨਾਉ” ਲਿਆ ਗਿਆ ਹੋਵੇ । ਕਿਸੇ ਭੀ ਅੰਮ੍ਰਿਤਧਾਰੀ ਸਿੰਘ ਦਾ ਅੱਧਾ ਨਾਉ” ਲੈਣਾ ਇਕ 
ਪਰਕਾਰ ਦੀ ਗਾਲੀ ਹੈ । ਪਰ ਇਸ ਗੁੰਝਲ ਨੂੰ ਗਣੇਸ਼ ਦਾਸ ਵਡਿਹਰੇ ਨੇ ਆਪਣੀ ਕਿਤਾਬ 
“ਚਾਰ ਬਾਗ਼ਿਂ ਪੰਜਾਬ” ਵਿਚ ਸਾਫ ਕਰ ਦਿੱਤਾ ਹੈ ਜਿੱਥੇ ਉਹ ਲਿਖਦਾ ਹੈ ਕਿ ਜਦ ਖਾਲਸਾ 
ਜੀ ਦਾ “ਦੇਗ, ਤੇਰ” ਵਾਲਾ ਸਿੱਕਾ ਚਲਨ ਲੱਰ ਪਿਆ ਅਤੇ ਪੁਰਾਣਾ ਮੁਹੰਮਦ ਸ਼ਾਹੀ 
ਸਿੱਕ' ਬੰਦ ਹੋਣ ਲੱਗਾ ਤਾਂ ਪੰਜਾਬ ਦੇ ਕੱਟੜ-ਪੰਥੀ ਮੁਲਾਣਿਆਂ ਨੇ ਕੁਝ ਸਿੱਕਿਆਂ ਪਰ 
ਆਪਣੀ ਵੱਲੋਂ ਇਹ ਬੈਤ (ਸਿੱਕਾਂ ਜਦ ਦਰ ਜਹਾਂ ਬ-ਫ਼ਜ਼ਲਿ ਅਕਾਲ, ਤਖ਼ਤਿ ਅਹਿਮਦ 
ਗ੍ਰਿਫਤ ਜੱਸਾ ਕਲਾਲ) ਘੜ ਕੇ ਲਾ ਦਿੱਤੀ ਅਤੇ ਇਹ ਸਿੱਕੇ ਅਹਿਮਦ ਸ਼ਾਹ ਬਾਦਸ਼ਾਹ 
ਨੂੰ ਕਾਬੁਲ ਭੇਜ ਦਿੱਤੇ । ਇਨ੍ਹਾਂ ਨੂੰ ਦੇਖ ਕੈ ਅਹਿਮਦ ਸ਼ਾਹ ਬਾਦਸ਼ਾਹ ਦੀ ਗ਼ੈਰਤ ਫੜਕ 
ਉੱਠੀ ਅਤੇ ਉਹ ਪੰਜਾਬ ਪਰ ਹੱਲਾ ਕਰਨ ਲਈ ਚੜ੍ਹ ਪਿਆ । ਇਸ ਲਿਖਤ ਦੀ ਮੌਜੂਦਗੀ 
ਵਿਚ ਹੋਰ ਕਿਸੇ ਬਹਿਸ ਵਿਚਾਰ ਦੀ ਲੋੜ ਨਹੀਂ ਰਹਿ ਜਾਂਦੀ । 
[ਚਹਾਰ ਬਗੰਗਿ ਪੰਜਾਬ, 130-31 ] 

ਸੰਤਬਰ ਦੇ ਅੰਤ ਅਤੇ ਅਕਤੂਬਰ ਦੇ ਆਰੰਭ ਵਿਚ ਲਾਹੌਰ ਵਿਚ ਦੋਹਰੇ ਹਾਕਮ 
ਸਨ, ਇਕ ਖਾਲਸਾ ਜੀ ਜਿਨ੍ਹਾਂ ਨੇ ਇੱਥੇ ਨਵਾਂ ਕਬਜਾ ਕੀਤਾ ਸੀ ਅਤੇ ਦੂਸਰਾ ਉਬੈਦ ਖ਼ਾਨ 
ਜੋ ਕਿਲੇ ਅੰਦਰ ਸੀ। ਖਜਾਨਾ-ਇ-ਆਮਿਰਾ ਦੇ ਲੇਖਕ ਅਨੁਸਾਰ ਉਬੈਦ ਖ਼ਾਨ ਛੇਤੀ ਹੀ 
ਪਿਛੋਂ ਮਰ ਗਿਆ, ਪਰ ਉਸ ਨੇ ਇਸ ਦੇ ਮਰਨ ਦੀ ਕੋਈ ਤਾਰੀਖ ਨਹੀਂ ਦਿੱਤੀ, ਇਸ 
ਲਈ, ਉਹ ਕਿਤਨਾ ਕੁ ਚਿਰ ਲਾਹੋਰ ਕਿਲੇ ਵਿਚ ਬੈਠਾ ਰਿਹਾ, ਇਸ ਸੰਬੰਧੀ ਕੁਝ ਨਹੀਂ 
ਕਿਹਾ ਜਾ ਸਕਦਾ । 


ਅਧਿਆਏ ਅਠ “ਹੂਵਾਂ 
ਵੱਡਾ ਘੱਲੂ-ਘਾਰਾ 








ਜੰਡਿਆਲੇ ਦਾ ਘੇਰਾ (ਜਨਵਰੀ 1762) 

ਹੁਣ ਖਾਲਸਾ ਜੀ ਨੇ ਲਾਹੋਰ ਵਿਚ ਇਕ ਫੌਜੀ ਦਸਤਾ ਇਸ ਮਤਲਬ ਲਈ ਛੱਡ 
ਦਿੱਤਾ ਕਿ ਉਬੈਦ ਖ਼ਾਨ ਨੂੰ ਕਿਲੋ ਤੋਂ ਬਾਹਰ ਨਾ ਨਿਕਲਣ ਦੇਵੇ, ਅਤੇ.ਸਰਦਾਰ ਜੱਸਾ ਸਿੰਘ 
ਸਿਦੀਕ ਬੇਗ ਨੂੰ ਭਜਾ ਦਿੱਤਾ ! ਇਹ ਵੇਖ ਕੇ ਰਾਜਾ ਘੁਮੰਡ ਚੰਦ ਕਟੋਚੀਆਂ ਚੂਪੇ ਕਰੀਤਾ 
ਕੰਨ ਵਲ੍ਹੇਟ ਕੇ ਪਹਾੜ ਨੂੰ ਖਿਸਕ ਗਿਆਂ । ਉਧਰ ਸਰਦਾਰ ਚੜ੍ਹਤ ਲਿੰਘ ਅਤੇ ਭੰਗੀ 
ਸਰਦਾਰਾਂ ਨੇ ਲਾਹੋਰੋਂ ਉੱਤਰ ਦਾ ਇਲਾਕਾ ਸਾਫ਼ ਕਰ ਦਿੱਤਾ। ਇਹ ਸਭ ਕੁਝ ਥੋੜ੍ਹੇ ਜਿਹੇ 
ਦਿਨਾਂ ਵਿਚ ਹੀ ਮੁਕਾ ਕੇ ਖਾਲਸਾ ਦਲ ਦੀਵਾਲੀ ਲਈ ਆ ਸ੍ਰੀ ਅੰਮ੍ਰਿਤਸਰ ਇਕੱਠਾ 
ਹੋਇਆ ! 

27 ਅਕਤੂਬਰ ਦੀਂ ਦੀਵਾਲੀ ਸੀ । ਖਾਲਸਾ ਬੜੇ ਹੁਲਾਸ ਵਿਚ ਸੀ। ਸਾਰਿਆਂ 
ਪਾਸਿਆਂ ਤੋਂ ਪੰਥ ਹੁੰਮ ਹੁਮਾ ਕੋ ਪੁੱਜਾ ਅਤੇ ਸਰਬਤ ਖਾਲਸੇ ਨੇ ਵਿਚਾਰ ਕਰ ਕੈ ਅਗਲੋ 
ਪ੍ਰੋਗਰਾਮ ਲਈ ਗੁਰਮਤਾ ਕੀਤਾ । ਹੁਣ ਖਾਲਸੇ ਨੇ ਬਹੁਤ ਸਾਰਾ ਮੈਦਾਨ ਤਾਂ ਮਾਰ ਲਿਆ 
ਸੀ, ਪਰ ਜੋ ਬਾਕੀ ਸੀ, ਉਹ ਇਸ ਕਰਕੇ ਬਿਖੜਾ ਸੀ ਕਿ ਦੇਸ ਵਿਚ ਹੀ ਕੁਝ ਅਜਿਹੇ 
ਲੋਕ ਮੋਜ਼ੂਦ ਸਨ ਜੋ ਦੁੱਰਾਨੀ ਦੇ ਏਜੰਟ ਅਤੇ ਮੁਖ਼ਬਰ ਬਣੇ ਹੋਏ ਸਨ ਅਤੇ ਹਰ ਵੇਲੇ ਖਾਲਸੇ 
ਦਾ ਵਿਰੋਧ ਕਰਦੇ ਸਨ । ਇਨ੍ਹਾਂ ਵਿਚ ਜੰਡਿਆਲੇ ਦੇ ਨਿਰੰਜਨੀਏ, ਕਸ਼ੂਰੀਏ ਖੇਸ਼ਗੀ, 
ਮਲੋਰ ਕੋਟਲੀਏ ਅਵਗਾਨ ਅਤੇ ਸਰਹੰਦ ਦਾ ਫੋਜਦਾਰ/ਜੈਨ ਖ਼ਾਨ ਜਿਆਦਾ ਸਿਰਕੱਢ 
ਸਨ। ਜਿਤਨੀ ਦੇਰ ਤਕ ਅਹਿਮਦ ਸ਼ਾਹ ਬਾਦਸ਼ਾਹ ਦੇ ਇਹ ਅੱਡੇ ਸਾਫ ਨਹੀਂ ਸਨ 
ਹੁੰਦੇ , ਦੁੱਰਾਨੀਆਂ ਦਾ ਖਤਰਾ ਬਣਿਆ ਹੀ ਰਹਿਣਾ ਸੀ । ਕਸੂਰੀਆਂ ਅਤੇ ਮਲੇਰੀਆਂ ਦੀ ' 
ਤਾਂ ਸ਼ਾਹ ਨਾਲ ਨਸਲੀ ਸਾਂਝ ਸੀ। ਜੈਨ ਖ਼ਾਨ ਨੂੰ ਇਥੇ ਨਿਯਤ ਗਂ ਅਹਿਮਦ ਸ਼ਾਹ ਨੇ 
ਕੀਤਾ ਹੋਇਆ ਸੀ ਅਤੇ ਉਸ ਦਾ ਨੌਕਰ ਸੀ । ਨਿਰੌਜਨੀਏ ਮਹੰਤ ਆਕਿਲ ਦਾਸ ਨੂੰ ਉੱਜ 
ਹੀ ਸਿੰਘਾਂ ਨਾਲ ਵੈਰ ਸੀ। ਇਸ ਲਈ ਪੰਜਾਬ ਵਿਚ ਖਾਲਸੇ ਦਾ ਰਾਜ ਮੁਕੰਮਲ ਕਰਨ 
ਲਈ ਇਨ੍ਹਾਂ ਅੱਡਿਆਂ ਨੂੰ ਆਪਣੇ ਹਥਾਂ ਹੇਠ ਕਰਨਾ ਜਰੂਰੀ ਸੀ ਪਰ ਪਤਾ ਨਹੀਂ ਸੀ ਇਸ 
ਵਿਚ ਕੀ ਕੀ ਔਕੜਾਂ ਖੜੀਆਂ ਹੋ ਜਾਣ ਅਤੇ ਕਿੰਤਨੀ ਦੇਰ ਲੱਗ ਜਾਏ। ਇਹ ਭੀ ਡਜ ਲੀ 





112 ਸਰਦਾਰ ਜੱਸਾ ਜਿੰਘ ਆਹਲੂਵਾਲੀਆ 
ਕਿ ਇਥੇ ਹੇਨਲੀ ਉੱਤੇ ਹੁੰਦੀ ਜਾ ਰਹੀ ਦੇਖ ਕੇ ਖੁਦ ਅਹਿਮਦ ਸ਼ਾਹ ਹੀ ਕਾਬਲੋਂ ਆ 
ਜਾਏ। ਇਹ ਸਭ ਸੋਚ ਕੇ ਵਿਚਾਰ ਹੋਈ ਕਿ ਟੱਬਰ ਟੀਰ ਪਹਿਲਾਂ ਮਾਲਵੇ ਵਿਚ ਪਹੁੰਚਾ 
ਦਿੱਤੇ ਜਾਣ ਅਤੇ ਫੇਰ ਅਟੰਕ ਹੋ ਕੋ ਇਕ ਤਕੜਾ ਹੰਭਲਾ ਮਾਰਿਆ ਜਾਏ ਅਤੇ ਪਹਿਲ 
ਜੰਡਿਆਲੇ ਤੋਂ ਕੀਤੀ ਜਾਏ, ਜੋ ਲਾਗੇ ਹੀ ਬਾਰਾਂ ਕੁ ਮੀਲ ਤੇ ਹੈ। 

ਖਾਲਸੇ ਦੇ ਇਸ ਫੈਸਲੇ ਦੀ ਖਬਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਅਤੇ 
ਜੱਸਾ ਸਿੰਘ ਰਾਮਗੜ੍ਹੀਏ ਨੇ ਜੰਡਿਆਲੇ ਦੇ ਮਹੰਤ ਆਕਿਲ ਦਾਸ ਨੂੰ ਪਹੁੰਚਾ ਦਿੱਤੀ ਕਿ 
ਉਹ ਬਿਨਾ ਸ਼ੋਰ ਸ਼ਰਾਬੇ ਦੇ ਖਾਲਸੇ ਦੀ ਈਨ ਮੰਨ ਲਵੇ ਅਤੇ ਦੋਨੋਂ ਧਿਰਾਂ ਆਪਣੀ 
ਆਪਣੀ ਥਾਈਂ ਸੁਖੀ ਵਸਣ। ਪਰ ਇਸ ਦੇ ਉਲਟ ਆਕਿਲ ਦਾਸ ਨੇ ਤੇਜ 
ਕੀਤੀਂ। 

ਇਸ ਵੇਲੇ ਅਹਿਮਦ ਸ਼ਾਹ ਅੱਗੋ ਹੀ ਪੰਜਾਬ ਵੱਲ ਚੜ੍ਹਿਆ ਆ ਰਿਹਾ ਸੀ। ਇਸ 
ਗੱਲ ਦਾ ਆਕਿਲ ਦਾਸ ਨੂੰ ਪਹਿਲਾਂ ਦਾ ਪਤਾ ਹੋਣਾ ਹੈ । ਰੋਹਤਾਸ ਪੁੱਜਣ ਪਰ ਅਹਿਮਦ 
ਸ਼ਾਹ ਨੂੰ ਆਕਿਲ ਦਾਸ ਦਾ ਸੁਨੇਹਾ ਮਿਲ ਗਿਆ। ਇੱਥੋਂ ਹੀ ਉਸ ਨੂੰ ਮਹੰਤ ਦੀ ਇਕ ਹੋਰ 
ਦੂਸਰੀ ਚਿੱਠੀ ਭੀ ਮਿਲ ਗਈ । ਸ਼ਾਹ ਤਾਂ ਪਹਿਲਾਂ ਹੀ ਸਿੰਘਾਂ ਵਿਰੁੱਧ ਦੰਦ ਪਿਆ ਪੀਂਹਦਾ 
ਸੀ। ਕੁਝ ਚੋਣਵੇਂ ਬੰਦਿਆਂ ਨੂੰ ਨਾਲ ਲੈ ਕੋ ਸ਼ਾਹ ਨੇ ਬੜੀ ਤੇਜੀ ਨਾਲ ਜੰਡਿਆਲੇ ਨੂੰ ਧਾਈ 
ਕੀਤੀ । ਛੇਤੀ ਹੀ ਪਿੱਛੋਂ ਫੋਜ ਭੀ ਆ ਗਈ । 

ਜਿਸ ਵੇਲੇ ਸਰਦਾਰ ਜੱਸਾ ਸਿੰਘ ਨੂੰ ਦੁੱਰਾਨੀ ਦੇ ਇੱਧਰ ਆਉਣ ਦੀ ਸੂਹ ਲੱਗੀ ਤਾਂ 
ਉਨ੍ਹਾਂ ਨੇ ਦਲ ਦੇ ਸਰਦਾਰਾਂ ਨੂੰ ਕਿਹਾ ਕਿ ਸ਼ਾਹ ਸ਼ਾਇਦ ਰਾਤ ਦੇ ਵੇਲੇ ਉਨ੍ਹਾਂ ਪਰ ਅਚਾਨਕ 
ਹੱਲਾ ਕਰੇ । ਇਸ ਪਰ ਉਨ੍ਹਾਂ ਸਲਾਹ ਕੀਤੀ ਕਿ ਇਸ ਵੇਲੇ ਸਾਨੂੰ ਸਤਲੂਜੋਂ ਪਾਰ ਆਪਣੇ 
ਟੱਬਰਾਂ ਨੂੰ ਕਿਸੇ ਸੁਰੱਖਿਅਤ ਥਾਂ ਤੇ ਪਹੁੰਚਾ ਲੈਣਾ ਚਾਹੀਦਾ ਹੈ ਤਾਂ ਕਿ ਥੇ-ਫਿਕਰ ਹੋ ਕੇ 
ਦੁੱਰਾਨੀ ਨਾਲ ਸਿਝ ਸਕੀਏ। ਇਸ ਸਲਾਹ ਅਨੁਸਾਰ ਉਨ੍ਹਾਂ ਜੰਡਿਆਲੇ ਦਾ ਘੇਰਾ ਚੁੱਕ 
ਲਿਆ ਅਤੇ ਸਤਲੁਜੋਂ ਪਾਰ ਹੋ ਗਏ । 

ਇਸ ਲਈ ਜਦ ਸ਼ਾਹ ਜੰਡਿਆਲੋ ਪੁੱਜਾ ਤਾਂ ਸਿੰਘ ਉਥੋਂ ਹਰਨ ਹੋ ਚੁੱਕੋ ਸਨ । ਉਧਰ 
ਮਲੇਰ ਕੋਟਲਿਓ” ਅਨ ਦਸਾਂ ਮੀਲਾਂ ਦੀ ਵਿਥ ਤੇ ਹਨ ਤਾਂ ਉਸ ਨੂੰ ਫਿਕਰ ਪੈ ਗਿਆ ਕਿ 
ਸ਼ਾਇਦ ਉਹ ਮਲੇਰ ਕੋਟਲੇ ਪਰ ਹੱਲੇ ਦੀ ਕਿਆਰੀ ਕਰ ਰਹੇ ਹਨ, ਇਸ ਲਈ ਉਸ ਨੇ 
ਸਰਹੰਦ ਦੇ ਫੌਜਦਾਰ ਜੈਨ ਖਾਨ ਪਾਸੋਂ, ਜੋਂ ਲਾਗੇ ਹੀ ਢ਼ੋਰੇ ਤੇ ਸੀ, ਸਰਾਇਤਾ ਮੰਗ ਭੇਜੀ 
ਅਤੇ ਨਾਲ ਹੀ ਅਹਿਮਦ ਸ਼ਾਹ ਨੂੰ ਭੀ ਖਬਰ ਕਰ ਦਿੱਤੀ ਕਿ ਸਿੰਘ ਇਧਰ ਇਕੱਠੇ ਹੋਏ 
ਹੋਏ ਹਨ, ਜੇ ਉਹ ਛੇਤੀ ਪੁੱਜ ਜਾਏ ਤਾੰ ਉਨ੍ਹਾਂ ਨੂੰ ਘੋਰਾ ਪਾ ਕੇ ਮਾਰਨਾ ਸੌਖਾ 
ਹੋਵੇਗਾ । 

ਅਹਿਮਦ ਸ਼ਾਹ ਲਈ ਇਸ ਨਾਲੋਂ ਚੰਰਮੈ ਖਬਰ ਹੋਰ ਕੀ ਹੋ ਸਕਦੀ ਸੀ । ਉਸ ਨੇ 3 





ਵੱਡਾ ਘੱਲ੍ਹ-ਘਾਰਾ 113 
ਦੇ ਸਤਲੁਜ ਟਪ ਆਇਆ । ਰਸਤੇ ਵਿਚੋਂ 4 ਫਰਵਰੀ ਨੂੰ ਦੁੱਰਾਨੀ ਨੇ ਘੋੜ-ਸਵਾਰ ਜੈਨ 
ਖ਼ਾਨ ਵੱਲ ਭਜਾਏ ਕਿ ਮੈਂ ਪੰਜ ਦੀ ਸਵੇਰੇ ਸਿੰਘਾਂ ਪਰ ਇਕ ਪਾਸਿਓ' ਹੱਲਾ ਕਰਾਂਗਾ ਅਤੇ 
ਜੈਨ ਖ਼ਾਨ ਨੂੰ ਹੁਕਮ ਦਿੱਤਾ ਕਿ ਉਹ ਆਪਣੀ ਸਾਰੀ ਫੌਜ ਲੈ ਕੋ ਪੁੱਜੇ ਅਤੇ ਉਸੇ ਦਿਨ ਪੰਜ 
ਫ਼ਰਵਰੀ ਨੂੰ ਸਿੰਘਾਂ ਉੱਤੇ ਅੱਗਿਓ' ਹੱਲਾ ਕਰੇ । ਇਹ ਹੁਕਮ ਪੁੱਜਦੇ ਸਾਰ ਜੈਨ ਖ਼ਾਨ 
ਅਤੇ ਦੂਸਰੇ ਅਫ਼ਸਰ ਅਗਲੇ ਦਿਨ ਸਿੰਘਾਂ ਦੀ ਕਤਲਾਮ ਲਈਂ ਤਿਆਰੀ ਕਰਨ ਲੱਗ 
ਪਏਂ । 

5 ਫਰਵਰੀ ਦਾ ਖੂਨੀ ਦਿਹਾੜਾ--ਘੱਲੂ-ਘਾਰਾ 

11 ਰੱਜਬ, 1175 ਹਿਜਰੀ, 5 ਫ਼ਰਵਰੀ, ਸੰਨ 1762 ਈ. ਦੀ ਸਵੇਰੇ ਹੀ ਜ਼ੈਨ 
ਖ਼ਾਨ ਫ਼ੌਜ ਲੈ ਕੇ ਚੜ੍ਹ ਪਿਆ ਅਤੇ ਕਾਸਿਮ ਖ਼ਾਨ ਬੜਾਇਦਚ ਨੂੰ ਸਿੰਘਾਂ ਪਰ ਹੱਲਾ ਕਰਨ ਦਾ 
ਹੁਕਮ ਦਿੱਤਾ । ਇਸ ਤਰ੍ਹਾਂ ਸਿੰਘਾਂ ਪਰ ਅਚਨਚੇਤ ਹੱਲਾ ਹੋ ਗਿਆ। ਉਨ੍ਹਾਂ ਨੂੰ ਵੈਰੀ ਦੇ 
ਇਕੱਠ ਦਾ ਪਤਾ ਨਹੀਂ ਸੀ ਲੱਗਾ। ਇਸ ਕਰਕੇ ਉਹ ਅਭੋਲ ਹੀ ਫਸ ਗਏ । ਇਸੇ ਵੇਲ 
ਉਨ੍ਹਾਂ ਨਾਲ ਤੀਹ ਕੁ ਹਜਾਰ ਦੀ ਵਹੀਰ ਸੀ ਜਿਸ ਵਿਚ ਬਹੁਤੀ ਗਿਣਤੀ ਜਨਾਨੀਆਂ, 
ਬੱਚਿਆਂ ਅਤੇ ਵੱਡੀ ਉਮਰ ਦੇ ਬੁੱਢੇ ਬੁੱਢੀਆਂ ਦੀ ਸੀ ਜਿਨ੍ਹਾਂ ਨੂੰ ਉਹ ਕਿਸੇ ਚੰਗੇ ਟਿਕਾਣੇ 
ਪਹੁੰਚਾਉਣ ਦੀ ਵਿਉੱਤ ਬਣਾ ਰਹੇ ਸਨ । ਇਨ੍ਹਾਂ ਦੇ ਨਾਲ ਹੀ ਨਕਾਰੇ, ਕਮੀਣ ਅਤੇ ਘਰਾਂ 
ਦਾ ਸਾਮਾਨ ਭੀ ਸੀ। ਇਸ ਲਈ ਇਹ ਤੇਜ਼ੀ ਨਾਲ ਇਧਰ ਉਧਰ ਖਿੱਲਰ ਭੀ ਨਹੀਂ ਸਨ 
ਸਕਦੇ । ਕਾਸਿਮ ਖ਼ਾਨ ਨੇ ਇਸ ਵਹੀਰ ਉੱਤੇ ਕੁੱਪ ਪਿੰਡ ਦੇ ਲਾਗੇ, ਜੋ ਮਲੇਰ ਕੋਟਲਿਓ' 
ਛੇ ਕੁ ਮੀਲ ਉੱਤਰ ਵੱਲ ਨੂੰ ਹੈ, ਹੱਲਾ ਬੋਲਿਆ । ਖਬਰ ਸੁਣਦੇ ਸਾਰ ਸਰਦਾਰ ਜੱਸਾ 
ਸਿੰਘ, ਸ਼ਿਆਮ ਸਿੰਘ, ਚੜ੍ਹਤ ਸਿੰਘ ਅਤੇ ਕੁਝ ਹੋਰ ਸਰਦਾਰ ਭੀ ਆ ਗਏ ਅਤੇ ਲੜਾਈ 
ਸ਼ੁਰੂ ਹੋ ਪਈ । ਸੂਰਜ ਦੇ ਚੜ੍ਹਾਓ ਦੇ ਨਾਲ ਜੈਨ ਖ਼ਾਨ ਨੂੰ ਸੁਨੇਹਾ ਪੁੱਜਾ ਕਿ ਸ਼ਾਹ ਨੇ ਆਪਣੇ 
ਉਜਬਕ ਦਸਤਿਆਂ ਨੂੰ ਹੁਕਮ ਦੇ ਦਿੱਤਾ ਹੈ ਕਿ ਜਿਥੇ ਕਿਧਰੇ ਉਨ੍ਹਾਂ ਨੂੰ ਪੰਜਾਬੀ ਕਪੜਿਆਂ 
ਵਾਲਾ ਕੋਈ ਨਜਰ ਪਵੇ ਉਸ ਨੂੰ ਮਾਰ ਦੇਣ; ਇਸ ਲੂਈ ਜੈਨ ਖ਼ਾਨ ਆਪਣੇ ਆਦਮੀਆਂ ਨੂੰ 
ਕਹਿ ਦੇਵੇ ਕਿ ਉਹ ਹਰੇ ਦਰਖਤਾਂ ਦੇ ਪੱਤੇ ਜਾਂ ਹਰਾ ਘਾ ਆਪਣੇ ਸਿਰਾਂ ਪਰ ਟੰਗ ਲੈਣ ਤਾਂ 
ਕਿ ਉਨ੍ਹਾਂ ਨੂੰ ਪਛਾਣਿਆ ਜਾ ਸਕੇ । 

ਸਿੱਖ ਸਰਦਾਰਾਂ ਦੇ ਆਉਣ ਪਰ ਕਾਸਿਮ ਖ਼ਾਨ ਉਨ੍ਹਾਂ ਦੇ ਟਾਕਰੇ ਤੇ ਖੜੋ ਨਾ 
ਸਕਿਆ ਅਤੇ ਮਲੇਰ ਕੋਟਲੇ ਵੱਲ ਨੂੰ ਭਜ ਨਿਕਲਿਆ । ਇਸ ਵੈਲੇ ਸਰਦਾਰਾਂ ਨੇ ਮਲਾਹ 
ਕੀਤੀ ਕਿ ਵਹੀਰ ਨੂੰ ਮਾਲਵੇ ਦੇ ਸਰਦਾਰਾਂ ਦੇ ਵਕੀਲਾਂ ਨਾਲ ਤੋਰ ਦਿੱਤਾ ਜਾਏ । ਕੈਥਲ ਦੇ 
ਵਕੀਲ ਸੰਗੂ ਸਿੰਘ, ਬਾਬਾ ਆਲਾ ਸਿੰਘ ਦੇ ਵਕੀਲ ਸੇਖੂ ਸਿੰਘ ਹੰਬਲਵਾਲੇ ਅਤੇ ਭਾਈ 
ਬੁਢਾ ਸਿੰਘ ਦੇ ਵਕੀਲ ਨੂੰ ਕਿਹਾ ਗਿਆ ਕਿ ਉਹ ਵਹੀਰ ਨੂੰ ਕਿਧਰੇ ਬਚਾਉ ਵਾਲੇ 
ਟਿਕਾਣਿਆਂ ਨੂੰ ਲੈ ਜਾਣ। ਅਜੇ ਉਹ ਤਿੰਨ ਕੁ ਮੀਲ ਹੀ ਗਏ ਹੋਣੇ ਹਨ ਕਿ ਸ਼ਾਹ-ਵਲੀ 











114 ਸਤਦਾਜ਼ ਜੱਸਾ ਸਿੰਘ ਆਹਲੂਵਾਲੀਆ 
ਖ਼ਾਨ ਅਤੇ ਭੀਖਣ ਖ਼ਾਨ ਉਨ੍ਹਾਂ ਪਰ ਆ ਪਏ। ਪਲ ਇਨ੍ਹਾਂ ਦੀ ਫੌਜ ਸਿੰਘਾਂ ਨੂੰ ਖਿੰਡਾ ਨਾ 
ਸਕੀ ! ਖਾਲਸਾ ਜੀ ਨੇ ਵਹੀਰ ਦੇ ਆਲੇ ਦੁਆਲੋ ਗੋਲ ਕਿਲਾ ਬਣਾ ਲਿਆ ਹੋਇਆਂ ਸੀ 
ਅਤੇ ਉਹ ਤੁਰੇ ਜਾਂਦੋ ਲੜੀ ਜਾਂਦੇ ਸਨ ਅਤੇ ਲੜਦੇ ਲੜਦੇ ਤੁਰੀ ਜਾਂਦੇ ਸਨ । ਉਹ ਕਈ 
ਵਾਰੀ ਪਿੱਛੇ ਮੁੜ ਕੇ ਵੈਰੀਆਂ ਉੱਤੇ ਟੁੱਟ ਪੈਂਦੇ ਅਤੇ ਉਨ੍ਹਾਂ ਨੂੰ ਪਿੱਛੇ ਧੱਕ ਕੇ ਫੇਰ ਵਹੀਰ ਨਾਲ 
ਆ ਰਲਦੇ ਸਨ । 

ਅਹਿਮਦ ਸ਼ਾਹ ਨੇ ਜਦ ਦੇਖਿਆ ਕਿ ਉੱਸ ਦਾ ਵਜ਼ੀਰ ਸ਼ਾਹ-ਫਲੀ ਖਾਨ ਸਿੰਘਾਂ ਦਾ 
ਰੰਡਲ ਨਹੀਂ ਤੋੜ ਸਕਿਆ ਤਾਂ ਉਸ ਨੋ ਸਰਦਾਰ ਜਹਾਨ ਖਾਨ ਨੂੰ ਹੋਰ ਫੌਜ ਦੇ ਕੇ ਭੇ 
ਜਿਆ। ਪਰ ਉਹ ਭੀ ਕੁਝ ਨਾਂ ਕਰ ਸਕਿਆ । ਇਸ ਪਰ ਖਾਲਸੇ ਦੀਆਂ ਲਾਇਨਾਂ ੜੋੜਨ 
ਲਈ ਹੋਰ ਅਵਗਾਨੀ ਫੌਜ ਭੇਜੀ ਗਈ, ਪਰ ਸਿੰਘਾਂ ਨੇ ਵੈਰੀ ਨੂੰ ਵਹੀਰ ਤਕ ਨਾ ਪਹੁੰਚਣ 
ਭੀ ਲੋੜ ਹੁੰਦੀ ਘੋੜਿਆਂ ਨੂੰ ਅੱਡੀ ਲਾ ਕੇ ਪੁੱਜ ਜਾਂਦੇ ਅਤੇ ਵਹੀਰ ਨੂੰ ਤੁਰੀ ਜਾਣ ਲਈ 
ਜ਼ਦਾਇਤਾਂ ਦੋਈ ਜਾਂਦੇ ਅਤੇ ਸਰਦਾਰਾਂ ਦੇ ਇਸ਼ਾਰਿਆਂ ਅਨੁਸਾਰ ਫੌਜ ਵਹੀਰ ਦੀ ਰਾਖੀ 
ਕਰੀ ਜਾਂਦੀ। 

ਅਹਿਮਦ ਸ਼ਾਹ ਨੇ ਜਦ ਦੇਖਿਆ ਕਿ ਇਸ ਤਰ੍ਹਾਂ ਤੁਰੇ ਜਾ ਰਹੇ ਸਿੰਘਾਂ ਉੱਤੇ ਕੋਈ 
ਕਰਾਰੀ ਸੱਟ ਨਹੀਂ ਮਾਰੀ ਜਾ ਸਕਦੀ ਤਾਂ ਉਸ ਨੇ ਬੜਾ ਗੁੱਸੇ ਹੋ ਕੇ ਜੈਨ ਖ਼ਾਨ ਅਤੇ ਲੱਛਮੀ 
ਨਰਾਇਨ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਸਿੰਘਾਂ ਦੀ ਵਹੀਰ ਨੂੰ ਅੱਗੇ ਹੋ ਕੇ ਡੱਕਦੇ ਕਿਉ 
ਨਹੀਂ । “ਜੋ ਤੁਸੀਂ ਇਨ੍ਹਾਂ ਨੂੰ ਅੱਗਿਉ' ਥੋੜਾ ਜਿਹਾ ਰੋਕ ਲਓ ਅਤੇ ਇਨ੍ਹਾਂ ਦਾ ਅੱਗੇ ਅੱਗੇ 
ਤੂਰੀ ਜਾਣਾ ਬੰਦ ਕਰ ਕੇ ਇਨ੍ਹਾਂ ਨੂੰ ਥੰਮ ਦਿਓ ਤਾਂ ਘੜੀ ਪਲ ਵਿਚ ਹੀ ਅਸੀਂ ਇਨ੍ਹਾਂ ਨੂੰ 
ਮਾਰ ਮੁਕਾਵਾਂਗੇ !” “ਪਰ ਇਨ੍ਹਾਂ ਨੂੰ ਸਾਹਮਣਿਉ” ਰੋਕ ਸਕਣਾ ਸੰਭਵ ਨਹੀਂ ਹੈ”, ਜੈਨ 
ਖ਼ਾਨ ਨੋ ਜਵਾਬ ਦਿੱਤਾ। 

ਇਸ ਤਰ੍ਹਾਂ ਲੜਦੇ ਮਰਦੇ ਤੁਰੀ ਜਾਂਦੇ ਸਿੰਘ ਅਨੇਕਾਂ ਪਿੰਡਾਂ ਵਿਚ ਦੀ ਲੰਘੇ ਪਰ 
ਕਿਸੇ ਨੇ ਉਨ੍ਹਾਂ ਨੂੰ ਟਿਕਣ ਲਈ ਪਨਾਹ ਨਾ ਦਿੱਤੀ । ਦੁੱਰਾਨੀਆਂ ਤੋਂ ਡਰਦੇ ਪਿੰਡਾਂ ਵਾਲੇ 
ਆਪਣੇ ਦਰਵਾਜ਼ੋ ਬੰਦ ਕਰ ਦਿੰਦੇ । ਇਸ ਤਰ੍ਹਾਂ ਉਹ ਅੱਗੇ ਨੂੰ ਤੁਰੇ ਗਏ ਅਤੇ ਵੈਰੀਆਂ ਦੇ 
ਹੱਥੋਂ ਮਾਰੇ ਜਾਂਦੇ ਰਹੇ । ਵਹੀਰ ਕਈ ਮੀਲਾਂ ਵਿਚ ਖਿੰਡੀ ਹੋਈ ਸੀ ਅਤੇ ਹਰ ਪਾਸੇ ਉਨ੍ਹਾਂ ਦੇ 
ਦੁਆਲੇ ਦਾ ਕੁੰਡਲ ਇੱਕੋ ਜਿਹਾ ਮਜ਼ਬੂਤ ਨਹੀਂ ਸੀ ਰਹਿ ਸਕਦਾ। ਜਿਥੇ ਭੀ ਵੈਰੀ ਨੂੰ 
ਮੋਕਾ ਮਿਲਦਾ ਉਹ ਵਹੀਰ ਦਾ ਚੋਖਾ ਨੁਕਸਾਨ ਕਰ ਦਿੰਦੇ । ਵਹੀਰ ਵਿਚੱ'ਬਨੁੜੇ.ਬੱਢ਼ੇ 
ਠੇਰੇ, ਬੱਚੇ ਅਤੇ ਜਨਾਨੀਆਂ ਸਨ, ਉਨ੍ਹਾਂ ਵਿਚੋਂ ਅਨੇਕਾਂ ਥੱਕ ਟੁਟ ਕੇ ਰਹਿ ਜਾਂਦੇ 'ਅਤੇ ਮਾਰੇ 
ਜਾਂਦੇ “ ? ਉ < 

ਲੋਢੇ ਵੇਲੋਂ ਵਹੀਰ ਕੁਤਬਾ ਅਤੇ ਬਾਹਮਣੀ ਪਿੰਡਾਂ ਪਾਸ ਪੁੱਜੀ ਅਤੇ ਆਸਰੇ ਲਈ 
ਬਹੁਤ ਸਾਰੇ ਲੋਕ ਇਧਰ ਨੂੰ ਭੱਜੇ । ਪਰ ਇਹ ਪਿੰਡ ਮਲੈਰ ਕੋਟਲੀਏ ਅਫਗਾਨਾਂ ਦੇ ਸਨ 
ਜੋ ਇਸ ਵੇਲੇ ਵੈਰੀ ਦੇ ਸਾਂਥੀ ਅਤੇ ਸਿੰਘਾਂ ਦੇ ਦੁਸ਼ਮਨ ਬਣੇ ਹੋਏ ਸਨ । ਇਨ੍ਹਾਂ ਪਿੰਡਾਂ ਦੇ 











ਵੱਡਾ ਘੱਲੂ-ਘਾਣਾ 115 
ਰੰਘੜ ਢੋਲ ਬਜਾ ਕੇ ਇਕੱਠੇ ਹੋ ਗਏ ਅਤੋ ਸਿੰਘਾਂ ਦੇ ਪਿੱਛੇ ਪੈ ਗਏ, ਅਤੇ ਇਥੇ ਵਹੀਰ 
ਦਾ ਬੜਾ ਨੁਕਸਾਨ ਹੋਇਆ । ਹੁਣ ਸਰਦਾਰ ਚੜ੍ਹਤ ਸਿੰਘ ਇਨ੍ਹਾਂ ਦੀ ਸਹਾਇਤਾ ਲਈ 
ਆਇਆ ਅਤੇ ਰੰਘੜਾਂ ਨੂੰ ਮਾਰ ਮਾਰ ਕੇ ਪਿੱਛੇ ਧਕਿਆ। ਪਰ ਇਸ ਵੇਲੇ ਵਹੀਰ ਦਾ 
ਕੁੰਡਲ ਕਈ ਥਾਵਾਂ ਤੋਂ ਟੁੱਟ ਚੁੱਕਾ ਹੋਇਆ ਸੀ ਜਿਸ ਕਰਕੇ ਇਨ੍ਹਾਂ ਦਾ ਬਹੁਤ ਨੁਕਸਾਨ ਹੋ 
ਰਿਹਾ ਸੀ । ਵਹੀਰ ਵਿਚ ਕੋਈ ਹਥਿਆਰ-ਬੰਦ ਲੜਾਕੇ ਤਾਂ ਹੈ ਹੀ ਨਹੀਂ ਸਨ । ਕੁੰਡਲ ਭੀ 
ਵਹੀਰ ਦੇ ਆਲੇ ਦੁਆਲੇ ਕਈ ਮੀਲਾਂ ਵਿਚ ਫੈਲਿਆ ਹੋਇਆ ਸੀ ਅਤੇ ਹਰ ਥਾਂ ਰਾਖੀ 
ਕਰਨੀ ਬੜੀ ਮੁਸ਼ਕਲ ਸੀ, ਪਰ ਤਾਂ ਭੀ ਸਿੰਘ ਡਟੇ ਰਹੇ ਅਤੇ ਲੜਦੇ ਭਿੜਦੇ, ਢਹਿੰਦੇ 
ਉਠਦੇ, ਮਰਦੇ ਮਾਰਦੇ ਤੁਰੀ ਗਏ । 

ਕੁਤਬਾ ਅੜੇ ਬਾਹਮਣੀ ਦੇ ਲਾਗੇ ਇਕ ਪਾਣੀ ਦੀ ਢਾਬ ਸੀ । ਇਸ ਨੂੰ ਦੇਖ ਕੇ ਦੋਨੋਂ 
ਪਾਸੇ, ਅਫਗਾਨ ਅਤੇ ਸਿੰਘ, ਆਪਣੀ ਪਿਆਸ ਬੁਝਾਉਣ ਲਈ ਉਧਰ ਨੂੰ ਹੋ ਪਏ । 
ਸਵੇਰ ਦੇ ਭੁੱਖਣ ਭਾਣੇ ਲੜਦੇ ਮਰਦੇ ਪਿਆਸੇ ਆ ਰਹੇ ਸਨ। ਪਾਣੀ ਪੀਣ ਲੱਗ ਪਏ । 
ਲੜਾਈ ਇਸ ਤਰ੍ਹਾਂ ਆਪੇ ਹੀ ਬੰਦ ਹੋ ਰਈ ਅਤੇ ਮੁੜ ਜਾਰੀ ਨਾਂ ਹੋ ਸਕੀ । ਦੁੱਰਾਨੀ ਭੀ 
ਥੱਕ ਕੇ ਚੂਰ ਹੋਏ ਪਏ ਸਨ । ਪਿਛਲੇ ਛੱਤੀਆਂ ਘੰਟਿਆਂ ਵਿਚ ਉਨ੍ਹਾਂ ਨੇ ਕੋਈ ਡੇਢ ਸੋ ਮੀਲ 
ਦੀ ਮੰਜਲ ਮਾਰੀ ਸੀ ਅਤੇ ਦਸ ਘੀਂਟਿਆਂ ਤੋਂ ਲੜਦੇ ਆ ਰਹੇ ਸਨ। ਦੂਸਰੇ ਪਾਸੇ ਉਹ 
ਸਿੰਘਾਂ ਦੀ ਘੁਗ ਵਸੋਂ ਵੱਲ ਜਾ ਰਹੇ ਸਨ। ਇਸ ਲਈ ਅਹਿਮਦ ਸ਼ਾਹ ਹੋਰ ਜਿਆਦਾ 
ਅੱਗੇ ਜਾਣਾ ਠੀਕ ਨਾ ਸਮਝ ਕੇ ਠੁਕ ਗਿਆ । ਝਹਿਮਾਸ-ਨਾਮੇ ਅਨੁਸਾਰ ਉਹ ਬਰਨਾਲੇ 
ਦੇ ਲਾਗੇ ਜਾ ਪੁੱਜੇ ਸਨ ਜੋ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਦਾ ਇਲਾਕਾ ਸੀ । 
ਜਿੰਘ ਭੀ ਥੱਕ ਕੇ ਨਿਢਾਲ ਹੋ ਰਹੇ ਸਨ ਅਤੇ ਘੋੜੇ ਬਿਲਕੁਲ ਟੁੱਟੇ ਪਏ ਸਨ । ਪਰ 

ਸਰਦਾਰ ਜੱਸਾ ਸਿੰਘ ਅਤੇ ਚੜ੍ਹਤ ਸਿੰਘ ਆਪਣੇ ਹਨ ਪਰ ਕਾਇਮ ਸਨ। 'ਪ੍ਰਾਚੀਨ ਪੰਥ 
ਪ੍ਰਕਾਸ਼” ਦੇ ਲੇਖਕ ਭੰਗੂ ਰਤਨ ਜਿੰਘ ਸ਼ਹੀਦਾਂ ਦਾ ਪਿਤਾ ਅਤੇ ਚਾਚਾ ਇਸ ਵੇਲੇ ਇਸ 
ਯੁੱਧ ਵਿਚ ਵਹੀਰ ਦੇ ਨਾਲ ਸਨ । ਉਨ੍ਹਾਂ ਦੀ ਜ਼ਬਾਨੀ ਰੜਨ ਸਿੰਘ ਲਿਖਦਾ ਹੈ ਕਿ ਇਕ 
ਬਾਂ ਸਰਦਾਰ ਜੱਸਾ ਸਿੰਘ ਦਾ ਘੋੜਾ ਥਕ ਕੇ ਅੜ ਖੜੋਤਾ। ਸਰਦਾਰ ਬਥੇਰੀ ਅੱਡੀ 
ਲਾਵੇ, ਪਰ ਉਹ ਅੱਗੇ ਨਾ ਤੂਰੇ । ਇਸ ਪਰ ਉਨ੍ਹਾਂ ਦੇ ਪਾਲਕ ਗੁਰਮੁਖ ਸਿੰਘ ਨੇ ਘੋੜੇ ਨੂੰ 
ਮਾਰਨ ਲਈ ਚਾਬਕ ਚੁੱਕਿਆ । ਇਹ ਦੇਖ ਕੇ ਸਰਦਾਰ ਜੱਸਾ ਸਿੰਘ ਨੇ ਉਸ ਨੂੰ ਘੂਰ ਕੇ 
ਰੋਕ ਦਿੱਤਾ ਅਤੇ ਕਿਹਾ ਕਿ 'ਦੇਖੀਂ, ਘੋੜੇ ਨੂੰ ਚਾਬੁਕ ਨਾ ਮਾਰੀਂ, ਇਹ ਦੇਖ ਕੇ ਕਿਧਰੇ ਕੋਈ 
ਇਹ ਨਾ ਸਮਝ ਲਵੇ ਕਿ ਸਰਦਾਰ ਘੋੜਾ ਕੁਟਵਾ ਕੈ ਭੱਜ ਨੱਠਾ ਹੈ।” ਇਸ ਯੂਧ ਵਿਚ 
ਸਰਦਾਰ ਜੱਸਾ ਸਿੰਘ ਨੂੰ ਬਾਈ ਜ਼ਖਮ ਲੱਗੇ ਸਨ । ਪਰ ਫੇਰ ਭੀ ਉਹ ਲੋੜ ਪੈਣ ਪਰ ਸੋਹੇਂ 
ਮੱਥੇ ਵੈਰੀ ਦੇ ਟਾਕਰੇ ਆ ਡਟਦਾ ਸੀ। ਰਤਨ ਸਿੰਘ ਦੇ ਕਹਿਣ ਅਨੁਸਾਰ : 

ਜਥਨੁ ਬਹੁਤ ਸੱਸਾ ਸੰਘ ਖਾਏ / 

ਤੀਰ ਗੋਲੀ ਔਰ ਤੇਗ ਘਾਇ ਆਏ / 

ਆਪ ਪਰੈ ਐੱ ਉਨ ਕੋ ਝੇਲੋ / 





116 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਸੌਹੋਂ ਮੱਝੇ ਰਖ ਘੋੜੇ ਸੋਲੋ / $2 /... 
ਲੱਸਾ ਸੰਘ ਖਾਏ ਬਾਈ ਘਾਇ / 
ਤੋਂ ਨੰ ਸੰਪ ਜੰ ਲੜਤੇ ਜਾਇ # 90 #. 
ਏਸੇ ਤਰ੍ਹਾਂ ਹੋਰ ਸਰਦਾਰਾਂ ਨੂੰ ਭੀ ਅਨੇਕਾਂ ਜ਼ਖਮ ਆਏ । ਸ਼ਾਇਦ ਹੀ ਕੋਈ ਸਰਦਾਰ 
ਅਜਿਹਾ ਹੋਊ ਜਿਸ ਨੂੰ ਘੱਟੋ ਘਟ ਪੰਜ ਸੱਤ ਜਖਮ ਨਾ ਲੱਗੇ ਹੋਣ। 
ਸਰਦਾਰ ਸਕੈ ਜਖਮੀਂ ਪਏ ਸਾਬਤ ਰਹਲੋ ਨਾ ਕੋਇ / 
ਲਈਂ ਸ਼ਗੰਦੀ ਲੰ ਘਨਨ /ਗਣਤੀ/ ਸਭਨ ਨਾਂ ਹੋਇ // /46 / 
“ਚੜ੍ਹਤ ਸੈਂਘ ਜਖਮ ਤੋਂ ਗਿਣੇ ਨਾਂ ਜਾਇ, 
ਤੀਰ ਤਲਵਾਰ ਜੌ ਨੌਜੇ ਖਹਇ 7” 
ਵਹੀਰ ਦਾ ਜੋ ਨੁਕਸਾਨ ਇਸ ਦਿਨ ਹੋਇਆ ਉਸ ਦਾ ਸਹੀ ਅੰਦਾਜਾ ਲਾ ਸਕਣਾ 
ਬੜਾ ਮੁਸ਼ਕਲ ਹੈ, ਪਰ ਸਰਦਾਰ ਕਰਮ ਸਿੰਘ ਦੇ ਖਿਆਲ ਵਿਚ ਕੋਈ ਪੰਦਰਾਂ ਵੀਹ 
ਹਜਾਰ ਸਿੰਘ ਸਿੰਘਣੀਆਂ ਅਤੇ ਬੱਚੇ ਇਥੇ ਸ਼ਹੀਦ ਹੋ ਗਏ ਸਨ। ਤਹਿਮਾਸ-ਨਾਮੇ 
ਅਨੁਸਾਰ ਇਹ ਗਿਣਤੀ ਪੰਝੀ ਹਜਾਰ ਹੋਵੇਗੀ । ਇਤਨਾ ਜ਼ਿਆਦਾ ਜਾਨੀ ਨੁਕਸਾਨ 
ਖਾਲਸੇ ਦਾ ਇਕ ਦਿਨ ਵਿਚ ਅੱਗੇ ਕਦੀ ਨਹੀਂ ਸੀ ਹੋਇਆ । ਇਸੇ ਕਰਕੇ ਸਿੰਘ ਇਸ 
ਕਹਿਰ ਦੇ ਭਾਣੇ ਨੂੰ ਵਡਾ 'ਘਲੂਹ-ਘਾਰਾ” ਕਹਿ ਕੇ ਯਾਦ ਕਰਦੇ ਸਨ 1 
ਇਹ ਇਕ ਅਜਿਹੀ ਸੱਟ ਸੰ ਜਿਸ ਨੂੰ ਕਿਸੇ ਭੀ ਕੋਮ ਲਈ ਸਹਿ ਸਕਣਾ ਬੜੀ 
ਮੁਸ਼ਕਲ ਗੱਲ ਸੀ । ਪਰ ਖਾਲਸਾ ਜੀ ਤਾਂ ਪੱਲੈਲੀਤਲਵਾਜ਼ਾਂ ਦੇ ਪੜਛਾਵੇਂ ਹੇਠ ਸਨ, ਅਤੇ 
ਪਿਛਲੇ ਪੰਜਾਹ ਵਰ੍ਹਿਆਂ ਵਿਚ ਉਹ ਅਨੇਕਾਂ ਕਤਲਾਂਮਾਂ ਵਿੰਚ ਦੀ ਲੰਘ ਚੁੱਕੇ ਹੋਏ ਸਨ। 
ਇਸ ਲਈ ਉਹ ਥਿੜਕੇ ਨਹੀਂ, ਉਹ ਉੱਕੇ ਹੀ ਡੋਲੇ ਨਹੀਂ । ਇਸ ਨੂੰ ਭਾਣੇ ਦੀ ਇਕ ਖੇਡ, 
ਇਕ ਹੋਰ ਅਜ਼ਮਾਇਸ਼ ਸਮਝ ਕੇ ਸੋਖੇ ਹੀ ਹੱਸ ਕੇ ਸਹਿ ਗਏ । ਇਸ ਦਾ ਜੀਊਂਦਾ 
ਜਾਗਦਾ ਅਮਲੀ ਸਬੂਤ ਇਕੇ ਨਿਰਮੋਹ, ਨਿਰਲੇਪ ਨਿਹੰਗ ਸਿੰਘ ਦੀ ਸਿਪਰਿਟ ਤੋਂ 
ਮਿਲਦਾ ਹੈ ਜੋ ਉਸੇ ਦਿਨ ਸ਼ਾਮ ਨੂੰ ਉੱਚੀ ਉੱਚੀ ਕਹਿ ਰਿਹਾ ਸੀ, ਖਾਲਸਾ ਜੀ, 
ਤੱਤ' ਖਾਲਸ਼ੋ ਸੈ ਰਹਯੋ, ਗਯੋ ਸੈ ਥੋਟ ਗਵਾਇ 
ਅਰਥਾ= : 
ਖਾਲਸ ਖਾਲਸਾ ਜਿਉ ਕਾ ਤਿਉ ਅਡੋਲ ਮੋਜੂਦ ਹੈ, ਮੋਹ ਮਇਆ ਦੀ ਨਾਸਵਾਨ 
ਮੂਰਤਿ ਜੋ ਸੀ ਉਹ ਅਲੋਪ ਹੋ ਗਈ ਹੈ। 
(ਪ੍ਰਾਗੰਨ ਪੰਥ ਪੁਕਾਸ, 442-58; ਤਹਿਮਾਸ ਨਾਨ (ਰਾਉ), 105-07; ਖਜ਼ਾਨਾ-ਇ-ਆਹਰਾ, 114] 
ਅਹਿਮਦ ਸ਼ਾਹ ਦਾ ਲਾਹੋਰ ਨੂੰ ਮੋੜਾ 
ਅਹਿਮਦ ਸ਼ਾਹ ਦੇਖ ਰਿਹਾ ਸੀ ਕਿ ਸਿੰਘ ਅਚਨਚੇਤ ਹੱਲੇ ਵਿਚ ਕੁਥਾਏਂ ਫਸੇ ਹੋਏ 
ਮਾਰ ਖਾ ਗਏ ਹਨ । ਹੁਣ ਜਿੱਥੇ ਭੀ ਇਨ੍ਹਾਂ ਨੂੰ ਕੋਈ ਟਿਕਾਣਾ ਮਿਲਿਆ ਅਤੇ ਦਾਉ 
ਲੱਗਾ, ਝੁੰਜਲਾਏ ਹੋਏ ਸ਼ੇਰਾਂ ਵਾਂਡੂ ਪਿਛਾਂਹ ਨੂੰ ਮੁੜ ਕੈ ਤਕੜਾ ਝਪਟਾ ਮਾਰਨਗੈ। ਇਸ 


ਵੱਡਾ ਘੱਲੂ-ਘਾਰਾ 117 
ਲਈ ਉੱਸ ਨੇ ਹੋਰ ਜ਼ਿਆਦਾ ਉਨ੍ਹਾਂ ਦੇ ਪਿਛੇ ਲਗਣਾ ਚੰਗਾ ਨਾ ਸਮਝਿਆ ਅਤੇ ਅਗਲੇ 
ਦਿਨ ਸਰਹੰਦ ਵੱਲ ਨੂੰ ਮੁੜ ਪਿਆ । 

ਪਿਛਲੇ ਸਾਲ ਪਾਣੀਪਤ ਦੀ ਲੜਾਈ ਤੋਂ ਬਾਅਦ ਅਵਗਾਨਿਸਤਾਨ ਨੂੰ ਮੁੜਦੇ ਹੋਏ 
ਅਹਿਮਦ ਸ਼ਾਹ ਨੇ ਬਾਬਾ ਆਲਾ ਸਿੰਘ ਨੂੰ ਉਸ ਦੇ ਕਬਜੇ ਹੇਠ ਇਲਾਕੇ ਦਾ ਹਾਕਮ 
ਪਰਵਾਨ ਕਰ ਲਿਆ ਸੀ । ਹੁਣ ਇਸ ਖਿਆਲ ਨਾਲ ਕਿ ਇਸ ਘਲੂ-ਘਾਰੇ ਤੋਂ ਬਾਅਦ 
ਉਸ ਪਰ ਕੋਂਈ ਮੁਸੀਬਤ ਖੜੀ ਨਾ ਹੋ ਜਾਏ, ਆਲਾ ਸਿੰਘ ਨੇ ਨਜੀਬੁੱਦੋਲਾ ਰੁਹੇਲੋ ਰਾਹੀਂ 
ਸ਼ਾਹ ਨੂੰ ਮਿਲਕੇ ਸਵਾ ਛੇ ਲੱਖ ਰੁਪਇਆ ਪੇਸ਼ ਕੀਂਤਾ। ਇਹ ਰਕਮ ਲੈ ਕੋ ਉਹ ਖੁਸ਼ ਹੋ 
ਗਿਆ ਅਤੇ ਕੁਝ ਦਿਨਾਂ ਪਿੱਛੋਂ ਆਲਾ ਸਿੰਘ ਨੂੰ ਛੁੱਟੀ ਦੇ ਦਿੱਤੀ । 

ਇਸ ਵੇਲੋ ਅਹਿਮਦ ਸ਼ਾਹ ਨੇ ਇਹ ਭੀ ਜਤਨ ਕੀੜਾ ਕਿ ਜੇ ਦਲ ਖਾਲਸਾ ਸੁਲਾਹ 
ਲਈ ਮੰਨ ਜਾਏ ਤਾਂ ਚੰਗੀ ਗੱਲ ਹੈ । ਉਸ ਨੇ ਬਾਬਾ ਆਲਾ ਸਿੰਘ ਨੂੰ ਕਿਹਾ ਕਿ ਤੂੰ ਮੇਰਾ 
ਅਤੇ ਖਾਲਸੇ ਦਾ ਮੇਲ ਕਰਾ ਦੇ; ਇਹ ਮੇਰੇ ਵਿਰੁੱਧ ਫਸਾਦ ਨਾ ਕਰਨ ਅਤੇ ਜਿੱਥੇ ਜਿੱਥੈ 
ਇਨ੍ਹਾਂ ਦਾ ਇਲਾਕਾ ਹੈ ਉਹ ਮੇਰੇ ਪਾਸੋਂ ਲਿਖਵਾ ਲੈਣ! ਬਾਬਾ ਆਲਾ ਸਿੰਘ ਨੇ ਆਪਣੇ 
ਵਕੀਲ ਨਾਨੂੰ ਸਿੰਘ ਗਰੇਵਾਲ ਨੂੰ ਸ਼ਾਹ ਦਾ ਸੁਨੇਹਾ ਦੇ ਕੇ ਖਾਲਸਾ ਜੀ ਪਾਸ ਭੇਜਿਆ। 
ਅੱਗੋਂ ਖਾਲਸਾ ਦਲ ਦੇ ਸਰਦਾਰਾਂ ਨੇ, ਜਿਨ੍ਹਾਂ ਦੇ ਮੁਖੀ ਸਰਦਾਰ ਜੱਸਾ ਸਿੰਘ ਆਹਲੂਵਾਲੀਆਂ 
ਸਨ, ਉੱਤਰ ਦਿੱਤਾ ਕਿ ਮੰਰਿਆਂ ਕਦ ਕਿਸੇ ਨੇ ਕਿਸੇ ਨੂੰ ਰਾਜ ਦਿੱਤਾ ਹੈ । ਤੂਰਕਾਂ 
(ਦੁੱਰਾਨੀਆਂ) ਅਤੇ ਸਿੰਘਾਂ ਦਾ ਕਿਵੇਂ ਮੇਲ ਹੋ ਸਕਦਾ ਹੈ। (ਇਹ ਅਵਗਾਨਿਸਤਾਨ ਤੋਂ ਆ 
ਕੇ ਪੰਜਾਬ ਵਿਚ ਆਪਣਾ ਦੁੱਰਾਨੀ ਰਾਜ ਕਾਇਮ ਕਰਨਾ ਚਾਤੁੰਦੇ ਹਨ ਅਤੇ ਅਸੀਂ ਅਪਣੇ 
ਦੇਸ ਵਿਚ ਕਿਸੇ ਜ਼ੈਰ ਦੇ ਰਾਜ ਦੇ ਕਾਇਮ ਹੋਣ ਦੇ ਵਿਰੋਧੀ ਹਾਂ)। ਇਹ ਤਾਂ ਬਰੂਦ ਅਤੇ 
ਅੱਗ ਦੀ ਖੇਲ ਹੈ । ਰਾਜ ਤਾਂ ਸਾਨੂੰ ਸਤਿਗੁਰੂ ਨੇ ਲਿਖ ਦਿੱਤਾ ਹੋਇਆ ਹੈ ਜੋ ਖਾਲਸੇ ਨੇ 
ਸੀਸ ਭੇਟ ਕਰਕੇ ਲਿਆ ਹੈ, ਅਸਾਂ ਕਿਸੇ ਹੋਰ ਕੋਲੋਂ ਕੀ ਲਿਖਵਾਉਣਾ ਹੋਇਆ?” 




















"ਤਬ ਆਲਾ ਲੀਘੇ ਸ਼ਾਹ ਕਹਯੋ ਤੂ ਖਾਲਸੈ ਹਮੈਂ ਨੰਲਇ/ 
ਇਹ ਦੰਗੋਂ ਹਮ ਸ਼ੋ ਨਓ ਕਰੈ ਮੁਲ ਆਪਨ ਲੋਇ ਹਥਾਂ #5 7 


ਨੂੰ ਲੰਘ ਤੋਂ ਗਠੇ ਸ਼ ਵਾਲ / 

ਜਿਨ ਸਾ ਆਧਯੋ ਸ਼ਾਹ ਸਵਾਲ # 6 # 

_ਤਊਂ ਖਾਬਲੈ ਉੱਤਰ ਦਯੋਂ / 

ਰਾਜ਼ ਮੰਗਲ ਕਬ ਕਿਸ ਨੰ ਦਯੋ / 

ਤੁਰਕ ਕੌ # ਕਿਆ ਸਿੰਘਨ ਮਲ / 

ਝਣੂਦ ਅਗਨ ਕੌ ਜਸ ਹੈ ਧੋਲ / 

ਹਮ ਕੋ ਸ਼ਤਿਗ੍‌ਰ ਰਾਜ ਲਿਖ ਦੀਆਂ / 

ਖਾਲਸੇ ਦੋਇ ਭੇਟ ਸਿਰ ਕੋ ਲੰਨ #? # ਪ੍ਰਾਚੀਨ ਪੰਥ ਪ੍ਰਕਾਲ, #73/ 


118 ਸਰਦਾਰ ਜੱਸਾ ਸਿੰਘ ਆਹਲੂਵਾਲੀਆ 

ਜੈਨ ਖ਼ਾਨ ਨੂੰ ਸਰਹੰਦ ਦਾ ਫੌਜਦਾਰ ਕਾਇਮ ਰਹਿਣ ਦਿੱਤਾ ਗਿਆ ਅਤੇ ਸ਼ਾਹ 15 
ਫਰਵਰੀ, ਸੰਨ 1762, ਨੂੰ ਲਾਹੋਰ ਨੂੰ ਤੁਰ ਗਿਆ ਜਿੱਥੇ ਉਹ 3 ਮਾਰਜ ਨੂੰ ਪੁੱਜਾ । ਇਹ 
ਸੋਚ ਕੋ ਕਿ ਕਿਧਰੇ ਮਰਾਨੇ ਖਾਲਸਾ ਜੀ ਦੀ ਸਹਾਇਤਾ ਲਈ ਨਾ ਆ ਪੁੱਜਣ, ਸ਼ਾਹ ਨੇ 
ਉਨ੍ਹਾਂ ਨਾਲ ਸੁਲਾਹ ਲਈ ਲਿਖਾ-ਪੜ੍ਹੀ ਸ਼ੁਰੂ ਕਰ ਲਈ ਜੋ ਕਈ ਮਹੀਨੇ ਚਲਦੀ 
ਰਹੀ । ਇਸੇ ਦੇ ਨਾਲ਼ ਹੀ ਉਸ ਨੇ ਕਸ਼ਮੀਰ ਵਿਚ ਮੁਹਿੰਮ ਭੇਜਣ ਦੀ ਤਿਆਰੀ ਆਰੰਭ 
ਇੱਤੀ । 
ਸੀ ਦਰਬਾਰ ਸਾਹਿਬ ਦੀ ਬੇ-ਅਦਬੀ (ਅਪਰੈਲ, ਸੰਨ 1762) 

ਸ਼ਾਹ ਦੋ ਲਾਹੋਰ ਪੁੰਜਣ ਤੋਂ ਸਵਾ ਮਹੀਨਾ ਬਾਅਦ 10 ਅਪਰੈਲ, 1762, ਨੂੰ 
ਵਸਾਥੀ ਸੀ। ਮੇਲੇ ਤੋਂ ਇਕ ਦਿਨ ਪਹਿਲਾਂ ਅਹਿਮਦ ਸ਼ਾਹ ਇਕ ਭਾਰੀ ਫੌਜ ਲੈ ਕੇ 
ਅੰਮ੍ਰਿਤਸਰ ਆ ਪਹੁੰਚਾ ਅਤੇ ਸ੍ਰੀ ਹਰਮੰਦਰ ਸਾਹਿਬ ਅਤੇ ਨਾਲ ਦੇ ਬੰਰੈ ਬਾਰੂਦ ਨਾਲ 
ਉੜਾ ਦੇਣ ਦਾ ਹੁਕਮ ਦੇ ਦਿੱਤਾ, ਅਤੇ ਇਸ ਮਲਬੇ ਅਤੇ ਹੋਰ ਗੰਦ ਮੰਦੇ ਨਾਲ ਸ੍ਰੋਵਰ 
ਪੂਰਨਾ ਸ਼ੁਰੂ ਕਰ ਦਿੱਤਾਂ। ਇਸ ਤੋਂ ਇਲਾਵਾ ਮਰੋ ਹੋਏ ਬੰਦਿਆਂ ਦੀਆਂ ਹੱਡੀਆਂ ਵਿਚ ਪੁਵਾ 
ਦਿੱਤੀਆਂ ਅਤੇ ਗਊਆਂ ਵੱਢ ਕੇ ਇਥੋ ਸੁਟਵਾਈਆਂ । ਜਿਸ ਵੇਲੇ ਅਹਿਮਦ ਸ਼ਾਹ ਖੜੋ ਕੇ 
ਦਰਬਾਰ ਨੂੰ ਉਡਵਾ ਰਿਹਾ ਸੀ, ਤਾਂ ਇਕ ਇੱਟ ਦਾ ਰੋੜਾ ਉਡ ਕੇ ਉਸ ਦੇ ਨੱਕ ਉੱਤੇ ਆ 
ਵੱਜਾ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਹ ਜ਼ਖ਼ਮ ਵਧਦਾ ਵਧਦਾ ਇਕ ਨਾਸੂਰ ਫੋੜੇ 
ਦਾ ਰੂਪ ਧਾਰ ਗਿਆ ਅਤੇ ਸਮਾਂ ਪੈਣ ਨਾਲ ਸ਼ਾਹ ਦਾ ਸਾਰਾ ਨੱਕ ਗਲ ਗਿਆ ਅਤੇ ਅੰਤ 
ਇਹ ਹੀ ਢਸ ਵਰ੍ਹੇ ਪਿੱਛੋਂ ਸੰਨ 1772, 23 ਅਕਤੂਬਰ, ਨੂੰ ਉਸ ਦੀ ਦੁੱਖਾਂ ਭਰੀ ਮੌਤ ਦਾ 





ਕਾਰਣ ਬਣਿਆ। [ਉਖ਼ਦਾਦੁ-ਤਵਾਰੀਖ, ਦਫਤਰ 1, 155] 
ਜ਼ੈਨ ਖ਼ਾਨ ਅਤੇ ਲਛਮੀ ਨਰਾਇਣ ਨੂੰ ਮਾਰ---ਪੰਜਾਹ ਹਜ਼ਾਰ ਨਜ਼ਰਾਨਾ 
(ਮਈ 17, ਸੰਨ 1762) 


ਅਹਿਮਦ ਸਾਹ ਨੂੰ ਖਿਆਲ ਸੀ ਕਿ ਸਿੰਘਾਂ ਨੂੰ ਮੈਂ ਅਜਿਹੀ ਮਾਰ ਮਾਰੀ ਹੈ ਕਿ ਉਹ 
ਮੁੜ ਉੱਠਣ ਜੋਗੇ ਨਹੀਂ ਰਹੇ ਅਤੇ ਦਰਬਾਰ ਸਾਹਿਬ ਨੂੰ ਢਾ ਕੇ ਅਤੇ ਸਰੋਵਰ ਨੂੰ ਪੂਰ ਕੇ 
ਉਨ੍ਹਾਂ ਦਾ ਅੱਡਾ ਹੀ ਉੜਾ ਛੱਡਿਆ ਹੈ । ਪਰ ਸਿੰਘ ਮਰਾਠਿਆਂ ਨਾਲੋਂ ਵੱਖਰੀ ਮਿੱਟੀ ਦੇ ਬਣੇ 
ਹੋਏ ਸਨ । ਸ਼ਾਹ ਨੂੰ ਕੀ ਪਤਾ ਸੀ ਕਿ ਇਨ੍ਹਾਂ ਦੇ ਘਾਲੂ-ਘਾਰੇ ਨੂੰ ਤਿੰਨ ਮਹੀਨੇ ਭੀ ਨਹੀਂ ਪੈਣ 
ਦੇਣੇ ਅਤੇ ਮੁੜ ਖੰਡਾ ਖੜਕਾਉਣ ਲਈ ਤਿਆਰ ਹੋ ਜਾਣਾ ਹੈ। 

__ਦਰਬਾਰ ਸਾਹਿਬ ਦੀ ਬੇਅਦਬੀ ਦੀ ਖਬਰ ਸਿੰਘਾਂ ਨੂੰ ਜਦ ਮਾਲਵੇ ਵਿਚ ਲੱਗੀ, 
ਜਿੱਥੇ ਕਿ ਉਹ ਘਲੂ-ਘਾਰੇ ਵਿਚ ਲਗੇ ਜਖਮਾਂ ਦਾ ਦਾਰੂ ਵਰਮਲ ਕਰਵਾ ਰਹੇ ਸਨ, ਤਾਂ 
ਉਨ੍ਹਾਂ ਨੂੰ ਚੜ੍ਹ ਰੋਹ ਗਿਆ। ਸਿੰਘ ਆਪਣੀਆਂ ਜਾਨਾਂ ਦੀ ਕਦੀ ਪਰਵਾਰ ਨਹੀਂ ਸੀ 
ਕਰਦੇ, ਪਰ ਗੁਰਧਾਮਾਂ ਦੀ ਬੇਅਦਬੀ ਨਹੀਂ ਸੀ ਸਹਾਫਦੇ । ਸਾਰਾ ਖਾਲਸਾ ਅਜੇ ਨੌ-ਬਰ-ਨੌ 
ਨਹੀਂ ਸੀ ਹੋਇਆ। ਇਸ ਲਈ ਫੈਸਲਾ ਇਹ ਕੀਤਾ ਗਿਆ ਕਿ ਪਹਿਲਾਂ ਲਾਗੇ ਦੇ 
ਇਲਾਕੇ ਸਰਹੰਦ ਪਰ ਫ਼ਾਪਾ ਮਾਰਿਆ ਜਾਏ ਜਿੱਥੇ ਦੇ ਫੋਜਦਾਰ ਜੈਨ ਖਾਨ ਨੇ ਘੱਲੂ-ਘਾਰੇ 


ਵੱਡਾ ਘੱਲੂ-ਘਾਰਾ 119 
ਵਿਚ ਸਿੰਘਾਂ ਦਾ ਬਹੁਤਾ ਨੁਕਸਾਨ ਕੀਤਾ ਸੀ। ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ 
ਕਿ ਘੱਲੂ-ਘਾਰਾ ਵਰਤੇ ਨੂੰ ਅਜੇ ਤਿੰਨ ਮਹੀਨੇ ਹੀ ਹੋਏ ਸਨ ਅੜੇ ਬਹੁਤ ਸਾਰੇ ਸਿੰਘ ਅਜੇ 
ਰਾਜੀ ਨਹੀਂ ਸਨ ਹੋਏ ਅਤੇ ਅਹਿਮਦ ਸ਼ਾਹ ਅਜੇ ਲਾਹੋਰ ਹੀ ਬੈਠਾ ਸੀ, ਸਰਦਾਰ ਜੱਸਾ 
ਸਿੰਘ ਨੇ ਮਈ ਵਿਚ ਸਰਹੰਦ ਉੱਤੇ ਅਚਨਚੇਤ ਜਾ ਧਾਵਾ ਬੋਲਿਆ ਅਤੇ ਜੈਨ ਖ਼ਾਨ ਨੂੰ 
ਇਕ ਤਕੜੀ ਹਾਫ਼ ਦਿੱਤੀ । ਜੈਨ ਖ਼ਾਨ ਨੋ ਜਦ ਬਚਾਉ ਦਾ ਹੋਰ ਕੋਈ ਰਾਹ ਨਾ ਡਿੱਠਾ 
ਤਾਂ ਉਸ ਨੇ ਪੰਜਾਹ ਹਜਾਰ ਰੁਪਇਆ ਖਾਲਸਾ ਜੀ ਨੂੰ ਨਜਰਾਨਾਂ ਦੇ ਕੇ ਸੁਲਾਹ ਕਰ 
ਲਈ । 

ਪਰ ਖਾਲਸਾ ਜੀ ਅਜੇ ਦਸ ਬਾਰਾਂ ਕੋਹ ਹੀ ਸਰਹੰਦੋਂ ਪਿੱਛੇ ਹਟੇ ਸਨ ਕਿ ਜੈਨ ਖ਼ਾਨ 
ਦਾ ਮਨ ਬੇਈਮਾਨ ਹੋ ਗਿਆ ਅਤੇ ਉੱਸ ਨੇ ਪਿੱਛੋਂ ਅਚਾਨਕ ਹੱਲਾ ਕਰ ਦਿੱਤਾ ਅੜੇ ਸਿੰਘਾਂ 
ਦਾ ਪਿੱਛੇ ਆ ਰਿਹਾ ਸਾਮਾਨ ਲੁੱਟ ਲਿਆ । ਪਤਾ ਲਗਦੇ ਸਾਰ ਸਿੰਘ ਉਨ੍ਹੀ ਪੈਰੀਂ ਪਿੱਛੇ ਨੂੰ 
ਭੋਂ ਪਏ ਅਤੇ ਜੈਨ ਖ਼ਾਨ ਅਤੇ ਦੀਵਾਨ ਲਛਮੀ ਨਾਰਾਇਣ ਦਾ ਸਾਮਾਨ ਲੁੱਟ ਲਿਆ ਅਤੇ 
ਉਨ੍ਹਾਂ ਨੂੰ ਪਿੱਛੇ ਹਰਨੋਲਗੜੜ੍ਹ ਨੂੰ ਧੱਕ ਦਿੱਤਾ ਜੋ ਸਰਹੰਦੋਂ ਪੰਦਰਾਂ ਕੁ ਕੋਹ ਸੀ । ਇਥੇ ਇਕ 
ਟਿਕਵੀਂ ਲੜਾਈ ਹੋਈ ਜਿਸ ਵਿਚ ਜੈਨ ਖ਼ਾਨ ਨੂੰ ਹਾਰ ਹੋ ਗਈ [ਰਾਜਵਾੜੋ, ਗੰਥ ਛੇਵਾਂ, 384, 
ਸਰਕਾਰ, ਫ਼ਾਲ ਔਫ ਦੀ ਮੁਗਲ ਐਪਰ, 491] ਮਾਲੂਮ ਹੁੰਦਾ ਹੈ ਕਿ ਜੈਨ ਖ਼ਾਨ ਨੇ ਲੱਛਮੀ 
ਨਾਰਾਇਣ ਦੇ ਕਹੇ ਕਹਾਏ ਸਿੰਘਾਂ ਦਾ ਪਿੱਛਾ ਲੁਟਿਆ ਸੀ ਜਿਸ ਦੇ ਬਦਲੇ ਕਿ ਸਿੰਘਾਂ ਨੇ 
ਉਸ ਨੂੰ ਦੂਸਰੀ ਵਾਰ ਮਾਰ ਮਾਰੀ । ਪਹਿਲੀ ਵਾਰੀ ਲੱਛਮੀ ਨਾਰਾਇਣ ਕਿਧਰੇ ਬਾਹਰ 
ਹੋਣਾ ਹੈ, ਇਸੇ ਕਰਕੇ ਉਸ ਢਾ ਕੋਈ ਜਿਕਰ ਨਹੀਂ ਆਉਂਦਾ । 
ਸ਼ਾਹ ਨੇ ਕਲਾਨੋਰ ਚੁਮਾਸਾ ਕੱਟਿਆ 

ਜੂਨ ਦੀ ਗਰਮੀ ਵਿਚ ਸ਼ਾਹ ਲਈ ਲਾਹੋਰ ਠਹਿਰਨਾ ਮੁਸ਼ਕਲ ਸੀ, ਇਸ ਲਈ 
ਉਸ ਨੇ ਰਾਵੀ ਦੇ ਕੰਢੇ ਕਲਾਨੌਰ ਦਾ ਡੇਰਾ ਲਾਇਆ ਅਤੇ ਚੁਮਾਸਾ ਉਥੇ ਹੀ ਕੱਟਿਆ। 
ਇਸ ਸਾਲ ਵਰਖਾ ਭੀ ਕੁਝ ਜਿਆਦਾ ਹੋਈ, ਜਿਸ ਕਰਕੇ ਨਾ ਤਾਂ ਓਪਰੇ ਦੁੱਰਾਨੀ ਹੀ 
ਸਿੰਘਾਂ ਦੇ ਵਿਰੁਧ ਕੁਝ ਕਰ ਸਕੇ , ਅਤੇ ਨਾਂ ਹੀ ਦੁੱਰਾਨੀਆਂ ਦੇ ਪੱਥੀ ਚੋਧਰੀ ਅਤੇ ਜਿਮੀਦਾਰ 
ਬਾਹਰ ਨਿਕਲ ਸਕੇ, ਅਤੇ ਜਿਥੇ ਕਿਧਰੇ ਨਿਕਲੇ, ਓਥੋਂ ਸਿੰਘਾਂ ਨੇ ਭਜਾ ਦਿੱਤੇ । 

ਅਜਿਹਾ ਸਮਾਂ ਸਿੰਘਾਂ ਲਈਂ ਬੜਾ ਅਨੁਕੂਲ ਸੀ। ਸਰਦਾਰ ਜੱਸਾ ਸਿੰਘ 
ਆਹਲੂਵਾਲੀਏ ਅਤੇ ਤਾਰਾ ਸਿੰਘ ਰੈਬੇ ਨੇ ਸਾਰਾ ਦੁਆਬਾ ਗਾਹ ਮਾਰਿਆ ਅਤੇ ਥਾਉ” 
ਥਾਈਂ ਆਪਣੇ ਕਬਜੇ ਪੱਕੇ ਕਰ ਲਏ । ਲਾਹੋਰੋਂ ਲਹਿੰਦੇ ਉੱਤਰ ਨੂੰ ਸਰਦਾਰ ਚੜ੍ਹਤ ਸਿੰਘ 
ਸੁਕਰਚੱਕੀਏ ਅਤੇ ਭੰਗੀ ਸਰਦਾਰਾਂ ਨੇ ਗੁਜਰਾਂਵਾਲਾ ਅਤੇ ਗੁਜਰਾਤ ਮੁੜ ਸਾਂਭ ਲਏ । 
ਇਹ ਹੀ ਨਹੀਂ ਬਲਕਿ ਦਲ ਖਾਲਸਾ ਦਾ ਇਕ ਤੱਕੜਾ ਹਿੱਸਾ ਅਗਸਤ ਦੇ ਆਖਰੀ ਦਿਨੀਂ 
ਦੋਸ ਨੂੰ ਉਗ੍ਹਾਹੰਦਾ ਹੋਇਆ ਕਰਨਾਲ ਜਾ ਪੁੱਜਾ ਅੜੇ ਮਹੀਨਾ ਭਰ (25 ਅਗਸਤ ਤੋਂ 24 
ਸਤੰਬਰ ।762 ਤਕ) ਪਾਣੀਪਤ ਤਕ ਟਿਕਿਆ ਰਿਹਾ ਜਿਸ ਕਰਕੇ ਸ਼ਾਹ ਪਾਸ ਮੁਗ਼ਲ 
ਬਾਦਸ਼ਾਹ ਦੋ ਏਲਚੀ ਭੀ ਨਾ ਪੁੱਜ ਸਕੇ । 








120 ਸ਼ਰਦਾਰ ਜੱਸਾਂ ਸਿੰਘ ਆਹਲੂਵਾਲੀਆ 
ਦਿਵਾਲੀ ਦੇ ਦਿਨ ਅੰਮ੍ਰਿਤਸਰ ਦੁੱਰਾਨੀਆਂ ਨਾਲ ਲੜਾਈ (17 ਅਕਤੂਬਰ, 1762) 
24 ਸਤੰਬਰ ਨੂੰ ਦਲ ਖਾਲਸਾ ਦੇ ਸਰਦਾਰਾਂ ਨੇ ਉੱਤਰ ਵੱਲ ਨੂੰ ਮੋੜਾ ਪਾਇਆ ਤਾਂ 
ਕਿ 17 ਅਕਤੂਬਰ ਨੂੰ ਆ ਰਹੀ ਦੀਵਾਲੀ ਦੇ ਮੋਕੇ ਤੇ ਸ੍ਰੀ ਅੰਮ੍ਰਿਤਸਰ ਪਹੁੰਚ ਸਕਣ । 
ਸਿੰਘਾਂ ਦੇ ਆਉਂਣ ਤਕ ਅਹਿਮਦ ਸ਼ਾਹ ਲਾਨੋਰ ਆ ਗਿਆ ਸੀ । ਉਹ ਹੈਰਾਨ ਹੋ ਰਿਆ। 
ਉਸ ਨੂੰ ਕਦੀ ਸੁਫ਼ਨਾ ਭੀ ਨਹੀਂ ਸੀ ਆ ਸਕਦਾ ਕਿ ਸਿੰਘ ਘਲੂੂ-ਘਾਰੇ ਤੋਂ ਬਾਅਦ ਇਤਨੀ 
ਛੇਤੀ ਸੰਭਲ ਜਾਣਰੇ ਅਤੇ ਲਾਹੋਰੋਂ ਵੀਹਾਂ ਕੋਹਾਂ ਦੀ ਵਿਥ ਤੇ ਉਸ ਨੂੰ ਆ ਵੰਗਾਰਣਗੇ। 
ਉਹ ਪਾਸ ਇਸ ਵੇਲੇ ਨਾ ਤਾਂ ਆਪਣੀ ਹੀ ਫੋਜ ਬਹੁਤੀ ਸੀ, ਕਿਉਕਿ ਉਸ ਦਾ ਕਾਫੀ 
ਹਿੱਸਾ ਨੂਰੁੱਦੀਨ ਬਾਮੇਜਈ ਨਾਲ ਸੁਖ ਜੀਵਨ ਦੇ ਵਿਰੁੱਧ ਕਸ਼ਮੀਰ ਨੂੰ ਗਿਆ ਹੋਇਆ ਸੀ, 
ਅਤੋ ਨਾ ਹੀ ਸਰਹੰਦ, ਮੁਲਤਾਨ ਜਾਂ ਕਿਸੇ ਹੋਰ ਪਾਸਿਉ” ਕੋਈ ਸਹਾਇਤਾ ਹੀ ਆ ਸਕਦੀ 
ਸੀ। ਇਸ ਲਈ ਉਸ ਨੇ ਖਾਲਸਾ ਜੀ ਨਾਲ ਸੁਲਾਹ ਦੀ ਗੱਲ-ਖ਼ਾਤ ਕਰਨ ਲਈ ਆਪਣੇ 
ਇਕ ਏਲਚੀ ਨੂੰ ਭੇਜਿਆ । ਪਰ ਖਾਲਸਾ ਜੀ ਦੁੱਰਾਨੀ ਦੇ ਹੱਥੋਂ ਹੋਈ ਦਰਬਾਰ ਸਾਹਿਬ ਦੀ 
ਬੇਅਦਬੀ ਦੇ ਕਾਰਣ ਗੁੱਸੇ ਨਾਲ ਭਰੇ ਪੀਤੇ ਬੈਨੇ ਸਨ । ਉਹ ਮਰਨ ਮਾਰਨ ਲਈ ਤਿਆਰ 
ਸਨ। ਉਂਹ ਅਜਿਹੇ ਵੈਰੀ ਨਾਲ ਸੁਲਾਹ ਦੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸਨ । 
ਕਰੋਧ ਵਿਚ ਆਏ ਹੋਏ ਕੁਝ ਸਿੰਘਾਂ ਨੇ ਏਲਚੀ ਅਤੇ ਉਸ ਦੇ ਸਾਥੀਆਂ ਦਾ ਮਾਲ ਅਸਬਾਬ 
ਅਹਿਮਦ ਸ਼ਾਹ ਲਈ ਹੁਣ ਚੁਪ ਕਰ ਰਹਿਣਾ ਭੀ ਔਖਾ ਸੀ । ਇਸ ਲਈ ਉਹ ਫ਼ੌਜ 
ਲੈ ਕੇ ਅੰਮ੍ਰਿਤਸਰ ਤੇ ਚੜ੍ਹ ਆਇਆ ਅਤੇ ਦਿਵਾਲੀ ਤੋਂ ਪਹਿਲੀ 16 ਅਕਤੂਬਰ ਦੀ ਸ਼ਾਮ 
ਨੂੰ ਇੱਥੋ ਆ ਪੁੱਜਾ। 17 ਦੀ ਸਵੇਰੇ ਹੀ ਸਿੰਘਾਂ ਨੇ ਅਰਦਾਸਾ ਸੋਧ ਕੇ ਦੁੱਰਾਨੀਆਂ ਉੱਤੇ 
ਹਲਾ ਕਰ ਦਿੱਤਾ । ਦੁੱਰਾਨੀ ਤਾਂ ਆਏ ਹੀ ਲੜਨ ਸਨ । ਸਾਰਾ ਦਿਨ ਖ਼ੂਬ ਗਹਿ-ਗੱਚ 
ਲੜਾਈ ਹੋਈ । ਸਿੰਘਾਂ ਨੂੰ ਦੁੱਰਾਨੀਆਂ ਵਿਰੁੱਧ ਦੋਹਰਾ ਗੁੱਸਾ ਸੀ। ਇਕ ਘਲੂੂ-ਘਾਰੇ ਦਾ, 
ਦੂਸਰਾ ਦਰਬਾਰ ਸਾਹਿਬ ਦੀ ਬੋ-ਅਦਬੀ ਦਾ । ਉਨ੍ਹਾਂ ਨੇ ਮਿਥ ਕੇ ਰਣ ਮੰਡਿਆ ਸੀ ਅਤੇ 
ਜਾਨਾਂ ਹਥੇਲੀ ਤੇ ਰਖ ਕੇ ਸ਼ਹੀਦੀਆਂ ਲਈ ਤਿਆਰ ਸਨ । ਅਜਿਹੇ ਸਿਰ-ਲੱਥ ਸੂਰਿਆਂ 
ਦਾ ਟਾਕਰਾ ਕਰ ਸਕਣਾ ਦੁੱਰਾਨੀਆਂ ਲਈ ਬੜਾ ਮੁਸ਼ਕਲ ਸੀ । ਅਠਾਰਾਂ ਘੜੀਆਂ ਦਿਨ 
ਗਏ ਸੂਰਜ ਨੂੰ ਪੂਰਾ ਗ੍ਰਹਿਣ ਲੱਗ ਗਿਆ ਜਿਸ ਨਾਲ ਅਜਿਹਾ ਅੰਨ੍ਹੇਰਾ ਹੋ ਗਿਆ ਕਿ 
ਦਿਨੇ ਹੀ ਤਾਰੇ ਦਿਸਣ ਲੱਗ ਪਏ । ਰਾਤ ਮੱਸਿਆ ਦੀ ਸੀ। ਲੜਾਈ ਵਿਚ ਸਿੰਘਾਂ ਦੀਆਂ 
ਭਗਉਤੀਆਂ ਨੇ ਉਹ ਮਾਰ ਕੀਤੀ ਕਿ ਅਹਿਮਦ ਸ਼ਾਂਹ ਰਾਤ ਦੇ ਅੰਨ੍ਹੇਰੇ ਦਾ ਫ਼ਾਇਦਾ ਉਠਾ 
ਕੇ ਲਾਹੋਰ ਨੂੰ ਮੁੜ ਗਿਆ ਅਤੇ ਸਿੰਘਾਂ ਨਾਲ ਕੋਈ ਖੁਲ੍ਹਵੀਂ ਟੱਕਰ ਹੋਰ ਨਾ ਲਈਂ । 
ਘੱਲੂ-ਘਾਰੇ ਤੋਂ ਬਾਅਦ ਅਹਿਮਦ ਸ਼ਾਹ ਅੜੇ ਉਸ ਦੀਆਂ ਫ਼ੋਜਾਂ ਲਈ ਹੋਈਆਂ 
ਸਿੰਘਾਂ ਦੀਆਂ ਟੱਕਰਾਂ ਦਾ ਜਿਕਰ ਕਰਦਾ ਹੋਇਆ ਜਾਰਜ ਫ਼ਾਰਸਟਰ ਲਿਖਦਾ ਹੈ ਕਿ 
ਸਿੱਖਾਂ ਨੂੰ ਭਾਵੇਂ ਬੜਾ ਸ਼ਖਤ ਗੁੱਸਾ ਸੀ ਪਰ ਉਨ੍ਹਾਂ ਨੇ ਆਪਣੇ ਗੁੱਸੇ ਤੇ ਜਜਬੇ ਨੂੰ ਕਾਬੂ ਵਿਚ 
ਰਖਿਆ ਅਤੇ ਭਾਵੇਂ ਅਫ਼ਗਾਨਾਂ ਵੱਲੋਂ ਹੋਏ ਘੱਲੂ-ਘਾਰੋ ਅਤੇ ਦਿੱਤੇ ਗਏ ਦੁੱਖਾਂ ਦਾ ਉਨ੍ਹਾਂ ਦੇ 





ਵੱਡਾ ਘੱਲਹ-ਘਾਰਾ 121 
ਮਨਾਂ ਉਪਰ ਜ਼ਰੂਰ ਬੜਾ ਡੂੰਘਾ ਅਸਰ ਹੋਣਾ ਹੈ ਪਰ, ਕਿਹਾ ਜਾਂਦਾ ਹੈ, ਕਿ ਇਨ੍ਹਾਂ 
(ਸਿੰਘਾਂ) ਨੇ ਇਕ' ਭੀ (ਅਫ਼ਗ਼ਾਨ) ਕੈਦੀ ਨੂੰ ਬੇਦਰਦੀ ਨਾਲ ਕੜਲ ਨਹੀਂ ਕੀਤਾ ।” 
ਦੁੱਰਾਨੀ ਦੀ ਅਫਗਾਨਿਸਤਾਨ ਨੂੰ ਵਾਪਸੀ 

ਅਹਿਮਦ ਸ਼ਾਹ ਚੂੰਕਿ ਸ਼ਾਹ ਆਲਮ ਦੂਸਰੇ ਦਾ ਮੁਆਮਲਾ ਭੀ ਨਜਿੱਠਣਾ ਚਾਹੁੰਦਾ 
ਸੀ, ਇਸ ਲਈ ਪੋਣੇ ਕੁ ਦੋ ਮਹੀਨੇ ਹੋਰ ਠਹਿਰਿਆ ਰਿਹਾ ਅਤੇ ਚਾਲੀ ਲੱਖ ਰੁਪਇਆ 
ਸਾਲਾਨਾ ਲੈਣਾ ਕਰ ਕੇ ਸ਼ਾਹ ਆਲਮ ਨੂੰ ਦਿੱਲੀ ਦੇ ਤਖ਼ਤ ਦਾ ਵਾਲੀ ਪਰਵਾਨ ਕਰ ਲਿਆ 
ਅਤੇ ਹੇਠ ਲਿਖੇ ਅਨੁਸਾਰ ਹਾਕਮ ਨਿਯੜ ਕਰ ਕੇ 12 ਦਸੰਬਰ, 1762 ਨੂੰ ਲਾਹੋਰੋਂ ਤੁਰ 








ਗਿਆ। 

ਲਾਹੋਰ ਕਾਬੁਲੀ ਮੱਲ 
ਪਹਾੜ-ਬਿਆਸਾ ਅਤੇ ਸਤਲੂਜ ਦੇ ਵਿਚਕਾਰ ਰਾਜਾ ਘੁਮੰਡ ਚੰਦ ਕਟੋਚ ਕਾਂਗੜੀਆ 
ਜਾਲੰਧਰ ਦੁਆਬ ਸਆਦਤ ਖਾਨ 

ਕਲਾਨੌਰ ਖੁਆਜਾ ਉਬੈਦ ਖ਼ਾਨ 

ਬਾਰੀ ਦੁਆਬ ਮੁਰਾਦ ਖ਼ਾਨ 

ਰਚਨਾ ਅਤੇ ਲਹਿੰਦਾ ਸਿੰਧ ਸਾਗਰ ਜੜਾਨ ਖਾਨ 

ਕਸ਼ਮੀਰ ਨੂਰੁੱਦੀਨ ਬਾਮੋਜਈ 





₹1$੬ $100025, ੧੦੬੬੮੯੯੧. ੬੬੧੧) 36008੬0 0₹ 7੬5ਟ80012(11, 5੧ 8 00080 16 1020 
ਜਿਗ੪॥੬ ੦1੯0੬: ਸ੩0 ੧੧੦॥ਇ) ਹਦ #ਇ੍ਿਿ) 1੧੩55੨੦7ਏ 889 1੬1560600. 73051 
0੩੧੯੬ 6੬ 06776 ਹ0]71116€੦ ੧1 1੧੬੧ 383005. 01੬) ਧ10 ੧੦੬. ੧੧ ੧5 5ਗੀਜ, 9੯506 6੧੬ 


[ਮ॥6੦੧੬/ 11 036 81000. 
“ਤ 990761.?0997 ਨੈਣਸੂਰ/ 7 ਨਸ਼ਟ, ੩. 279. 


ਅਧਿਆਇ ਉਨ੍ਹਾਂ 
ਸੰਨ 7763 ਦੇ ਹਾਲ 





ਅਹਿਮਦ ਸ਼ਾਹ ਦੇ ਅਫ਼ਗ਼ਾਨਿਸਤਾਨ ਨੂੰ ਮੁੜਨ ਦੀ ਦੇਰ ਸੀ ਕਿ ਸਿੰਘਾਂ ਨੋ ਮੁੜ 
ਆਪਣੀਆਂ ਪੁਰਾਣੀਆਂ ਮੱਲਾਂ ਮੱਲ ਲਈਆਂ । ਅਸਲ ਵਿਚ ਅਹਿਮਦ ਸਾਹ ਦੇ ਪੰਜਾਬ 
ਵਿਚ ਹੁੰਦੇ ਹੋਏ ਹੀ ਉਹ ਬਹੁਤ ਸਾਰੇ ਆਪਣੀ ਟਿਕਾਣੀਂ ਪੁੱਜ ਗਏ ਸਨ । ਕੇਵਲ ਵੇਲਾ 
ਟਪਾਉਣ ਲਈ ਹੀ ਅੱਗੇ ਪਿੱਛੇ ਹੋ ਜਾਇਆ ਕਰਦੇ ਸਨ, ਜਾਂ ਦੁਸ਼ਮਨਾਂ ਨਾਲ ਟੱਕਰ ਲੈਣ 
ਲਈ ਜਾਂ ਕਿਸੇ ਸਾਂਝੀ ਮੁਹਿੰਮ ਲਈ ਹੀ ਬਾਹਰ ਜਾਂਏ ਸਨ ! ਹੁਣ ਸੰਨ 1763 ਦੇ ਪਹਿਲੇ 
ਤਿੰਨ ਮਹੀਨਿਆਂ ਵਿਚ ਉਨ੍ਹਾਂ ਨੇ ਆਪਣਾ ਆਪਣਾ ਪ੍ਰਬੰਧ ਠੀਕ ਕਰ ਲਿਆ ਅਤੇ ਜਿਸ 
ਕਿਜੇ ਨੇ ਦੁੱਰਾਨੀ ਦੇ ਇਥੇ ਹੋਣ ਵੇਲੇ ਸਿੰਘਾਂ ਨਾਲ ਵੈਰ ਕਮਾਇਆ ਸੀ ਉਸ ਨਾਲ ਲੋਖਾ 
ਗਿਣ ਮਿਬ ਲਿਆਂ। 

ਇਸ ਵੇਲੇ ਸਰਦਾਰ ਜੱਸਾ ਸਿੰਘ ਨੇ ਖਾਲਸਾ ਦਲ ਦੇ ਸਰਦਾਰਾਂ ਨਾਲ ਰਲ ਕੇ 
ਸਲਾਹ ਕੀਤੀ ਕਿ ਇਸ ਵੇਲੇ ਖਾਲਸਾ ਲਈ ਇਹ ਦੋਨੋਂ ਗੱਲਾ।ਅਤਿ ਜਰੂਰੀ ਹਨ ਕਿ 
ਮਾਰੀਆਂ ਹੋਈਆਂ ਮੱਲਾਂ ਮੁੜ ਪੱਕੀਆਂ ਕਰ ਲਈਆਂ ਜਾਣ ਅਤੇ ਢਾਏ ਗਏ ਦਰਬਾਰ 
ਸਾਹਿਬ ਦੀ ਸੇਵਾ ਭੀ ਆਰੰਭ ਕੀਤੀ ਜਾਏ। ਇਸ ਲਈ ਫੈਸਲਾ ਹੋਇਆ ਕਿ ਦੁਆਬੇ 
ਅਤੇ ਮਾਲਵੇ ਦੀਆਂ ਮਿਸਲਾਂ--ਆਹਲੂਵਾਲੀਏ, ਸਿੰਘਪਰੀਏ, ਡੱਲੇਵਾਲੀਏ, ਕਰੋੜ 
ਸਿੰਘੀਏ, ਨਿਸ਼ਾਨਾਂ ਵਾਲੇ ਅਤੇ ਸ਼ਹੀਦ---ਇਲਾਕੇ ਵਿਚ ਫਿਰ ਨਿਕਲਣ ਅਤੇ ਮਾਝੇ ਅਤੇ 
ਰਿਆੜਕੀ ਵਾਲੇ--ਰਾਮਗੜ੍ਹੀਏ, ਕਰ੍ਹੱਈਏ, ਸ਼ੁੱਕਰਚੱਕੀਏ, ਭੰਗੀ ਅਤੇ ਨਕਈ---ਸਰੀ 
ਅੰਮਿ੍‌ਤਸਰ ਟਿਕਣ । 
ਕਸੂਰੋਂ ਬ੍ਰਾਹਮਣ ਦੀ ਇਸਤ੍ਰੀ ਛੁੜਾਈ--ਕਸੂਰ ਦੀ ਲੁੱਟ 

10 ਅਪਰੈਲ ਸੰਨ 1763 ਨੂੰ ਬਸਾਖੀ ਸੀ। ਖਾਲਸਾ ਹਰ ਪਾਸੇ ਤੋਂ ਦਰਸ਼ਨਾਂ ਲਈ 
ਪੁੱਜਾ। ਇਸ ਵੇਲੇ ਹਰ ਪਾਸੇ ਖਾਲਸੇ ਦੀ ਦੋਹੀ ਫਿਰ ਰਹੀ ਸੀ। ਕੀ ਰਾਜਸੀ ਅਤੋ ਕੀ 
ਦੁਖੀਆਂ ਦੀ ਪੁਸ਼ਤ ਪਨਾਹ ਸੀ, ਹਰ ਕਿਸੈ ਲਈ ਓਟ ਸੀ। ਇਸ ਦਿਨ ਜਿਸ ਵੇਲੇ 
ਅਕਾਲ ਤਖਤ ਦੇ ਸਾਹਮਣੈ ਖਾਲਸਾ ਜੀ ਦਾ ਦੀਵਾਨ ਸਜਿਆ ਹੋਇਆ ਸੀ ਅਤੇ ਸਰਦਾਰ 
ਹਰੀ ਸਿੰਘ ਭੰਗੀ ਬੈਠੇ ਸਨ ਕਿ ਕਸੂਰ ਦੇ ਇਕ ਬ੍ਰਾਹਮਣ ਨੇ ਆ ਕੇ ਪੁਕਾਰ ਕੀਤੀ ਕਿ 


ਸੰਨ 1763 ਦੇ ਹਾਲ 123 
ਉਸਮਾਨ ਖ਼ਾਨ ਕਸੂਹੀਆ ਉੱਸ ਦੀ ਇਸਤ੍ਰੀ ਖੋਹ ਕੇ ਲੈ ਗਿਆ ਹੈ। ਦੁਖੀ ਬ੍ਰਾਹਮਣ ਦੀ 
ਦੁਹਾਈ ਸੁਣ ਕੇ ਸਰਦਾਰ ਹਰੀ ਸਿੰਘ ਨੇ ਬਾਕੀ ਸਰਦਾਰਾਂ ਦੀ ਸਲਾਹ ਪੁੱਛੀ ਤਾਂ ਕੁਝ 
ਸਿਆਣੇ ਸਿੰਘ ਗਿਣਤੀਆਂ ਵਿਚ ਪੈ ਗਏ ਕਿ ਕਸੂਰ ਵਿਚ ਅਨੇਕਾਂ ਗੜ੍ਹੀਆਂ ਹਨ ਜੋ 
ਜੰਗੀ ਸਾਮਾਨ ਨਾਲ ਭਰੀਆਂ ਪਈਆਂ ਹਨ, ਦੂਸਰੇ ਖਾਲਸੇ ਪਾਸ ਨਫ਼ਰੀ ਡੀ ਪੂਰੀ ਨਹੀਂ। 
ਪਰ ਸਰਦਾਰ ਹਰੀ ਸਿੰਘ ਨੇ ਉੱਤਰ ਦਿੱਤਾ ਕਿ ਇਸ ਬ੍ਰਾਹਮਣ ਨੇ ਗੁਰੂ ਦੇ ਦਰਬਾਰ ਵਿਚ 
ਪੁਕਾਰ ਕੀਤੀ ਹੈ, ਸਾਨੂੰ ਸਹਾਇਤਾ ਕਰਨੀ ਹੀ ਬਣਦੀ ਹੈ। ਸਰਦਾਰ ਚੜ੍ਹਤ ਸਿੰਘ ਨੇ 
ਇਸ ਵੇਲੇ ਸ਼ਮਸ਼ੇਰ ਹੱਥ ਫੜ ਲਈ ਅਤੇ ਬੇਨਤੀ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਵਿਚ ਸ੍ਰੀ 
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕਰ ਕੇ ਵਾਕ ਲਉ ਅਤੇ ਜੋ ਹੁਕਮ ਮਿਲੋ 
ਉਸ ਅਨੁਸਾਰ ਕਰੋਂ । ਇਹ ਗੱਲ ਸਭ ਨੇ ਪਰਵਾਨ ਕਰ ਲਈਂ ਅਤੇ ਸ੍ਰੀ ਦਰਬ਼ਾਰ ਸਾਹਿਬ 
ਵਿਚ ਜਾ ਕੇ ਵਾਕ ਲਿਆ ਗਿਆ ਜੋ ਇਸ ਪ੍ਰਕਾਰ ਸੀ : 

ਪੰਜੇ ਬਧੋਂ ਮਹਾਬਲਾੀਂ ਕਾਨ ਸਚਾ ਢੋਆ / 
ਆਪਣੇ ਚਰਣ ਜਪਾਇਨੁ /ਵੇਚਿ ਦਯ ਖਲੋਆਂ / 
ਰੋਗ ਸੋਗ ਸਠਿ ਹਟੇ ਗਏ ਨੈਤ ਨਵਾਂ ਨਰੋਆ / 
ਦਿਨ ਰੈਣਿ ਨਮ ਮੈਅਆ/ਏਦਾ /ਫਹੇ ਪਏ ਨ' ਮੋਆ । 
ਜਿਸ ਤੇ ਉਪਨੈਆ ਨਾਨਕਾ ਸੋਈ ਇਨੇ ਹੋਆ / 
(ਬਸੰਤ ਕੀੰ ਵਾਰ, ਮ ੫, ੨/ 
ਇਸ ਮਹਾਵਾਕ ਨੇ ਖਾਲਸੇ ਦੇ ਸਭ ਸੰਸੇ ਮਿਟਾ ਦਿੱਤੇ, ਥੋੜੇ ਬਹੁਤਿਆਂ ਦੀ ਗਿਣਤੀ 
ਦਾ ਖ਼ਿਆਲ ਛੱਡ ਕੇ ਖਾਲਸੇ ਨੈ ਕਸੂਰ ਪਰ ਚੜ੍ਹਾਈ ਕਰ ਦਿੱਤੀ । ਰਸਤੇ ਵਿਚ ਨਾ ਨਿਸ਼ਾਨ 
ਖੋਲ੍ਹੋ, ਨਾ ਨਗਾਰੇ ਬਜਾਏ, ਨਾ ਕਿਸੇ ਨੂੰ ਛੇੜਿਆ, ਅਤੇ ਚੁਪ ਕਰੀਤੇ ਅਚਨਚੇਤ ਸਿਖਰ 
ਦੁਪਹਿਰੇ ਸ਼ਰਿਰ ਵਿਚ ਜਾਂ ਵੜੇ । ਇਹ ਸੰਨ 1766 ਹਿਜਰੀ ਦੇ ਰਮਜਾਨ ਦਾ ਮਹੀਨਾ ਸੀ 
ਜਦ ਰੋਜਿਆਂ ਦੇ ਅੰਤਲੇ ਦਿਨ (12-13 ਅਪਰੈਲ) ਸਨ ਅਤੇ ਗਰਮੀ ਭੀ ਕਹਿਰ ਦੀ ਪੈ 
ਰਹੀ ਸੀ । ਕਸੂਰੀਏ ਪਠਾਣ ਆਪਣੀਆਂ ਆਪਣੀਆਂ ਗੜ੍ਹੀਆਂ ਵਿਚ ਭੋਰਿਆਂ ਵਿਚ ਵੜੇ 
ਹੋਏ ਸਨ । ਸਿੰਘਾਂ ਦੇ ਆ ਪੈਣ-ਦਾ ਕਿਸੇ ਨੂੰ ਸੁਫਨਾ ਭੀ ਨੁਹੀਂ ਸੀ । ਤਿਆਰੀ ਤਾਂ ਕੀ ਹੋਣੀ 
ਸੀ। ਮਾਮੂਲੀ ਜਿਹਾ ਟਾਕਰਾ ਹੋਇਆ ਜੋ ਸਿੰਘਾਂ ਸੋਖੇ ਹੀ ਨੂੰਝ ਛੱਡਿਆ, ਅਤੇ ਬਾਹਮਣ 


- ਗਏਂ । ਇਸ ਤਰ੍ਹਾਂ ਲੁੱਟ ਨਾਲ ਇਹ ਧਨਾਂਢ ਸ਼ਹਿਰ ਬਰਬਾਦ ਹੋ ਗਿਆ ਅਤੇ ਦੂਸਰੇ ਪਾਸੇ 
ਕਈਂ ਗ਼ਰੀਬਾਂ ਨਿਰਧਨਾਂ ਦੇ ਦਲਿੱਦਰ ਟੁੱਟ ਗਏ । 

ਇਸ ਲੁੱਟ ਵਿਚ ਜੱਸਾ ਸਿੰਘ ਰਮਮਗੜ੍ਹੀਏ ਦੇ ਭਾਈ ਮਾਲੀ ਸਿੰਘ ਦੇ ਹੱਥ ਦੀਵਾਨ 
ਦਿਲਾ ਰਾਮ ਦੇ ਪੁੱਤਰ ਹਿਰਦੇ ਰਾਮ ਦੇ ਘਰੋਂ ਬਹੁਤ ਦਰਬ, ਰਤਨ, ਜਵਾਹਰ ਅਤੇ ਸੋਨਾ, 
ਲੱਗਾ, ਜੋ ਪੁਰਾਣੇ ਚਲੇ ਆ ਰਹੇ ਆਪਸ ਵਿਚ ਦੇ ਵਿਹਾਰ ਅਨੁਸਾਰ ਕਨੂੱਈਏ ਸਰਦਾਰ 


124 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਜੈ ਸਿੰਘ ਨਾਲ਼ ਬਰਾਸ਼ਰ ਵੰਡਣ ਦੀ ਥਾਂ ਮਾਲੀ ਸਿੰਘ ਨੇ ਆਪੇ ਹੀ ਸਾਰਾ ਰਖ ਲਿਆ, 
ਜਿਸ ਕਰਕੇ ਬਾਅਦ ਵਿਚ ਇਹ ਆਪਸ ਵਿਚ ਇਕ ਦੁਖਦਾਈ ਝਗੜੇ ਦਾ ਕਾਰਣ ਬਣ 
ਗਿਆ। 

[ਪ੍ਰਾਲੰਨ ਪੰਥ ਪ੍ਰਕਾਸ਼, 47-893. ਬੂਟੇ ਸ਼ਾਹ, 534-35; ਅਹਿਮਦ ਸ਼ਾਹ ਬਟਾਲੀਆ, 491-92] 
ਜਾਲੰਧਰ ਦੁਆਬ 

ਕਸੂਰ ਤੋਂ ਸਰਦਾਰ ਜੱਸਾ ਸਿੰਘ ਪਹਿਲੋਂ ਪਹਿਲ ਜਾਲੰਧਰ ਦੁਆਬ ਵਿਜ਼ ਪੁੱਜੇ ਜਿਥੇ 
ਕਿ ਇਲਾਕੇ ਉਨ੍ਹਾਂ ਦੀ ਆਪਣੀ, ਡੱਲੇਵਾਲੀਆਂ, ਅਤੇ ਸਿੰਘਾਂ ਪੂਰੀਆਂ (ਫ਼ੋਜੁਲਾ ਪੁਰੀਆਂ) 
ਦੀ ਰਾਖੀ ਵਿਚ ਸਨ। ਅਹਿਮਦ ਸ਼ਾਹ ਜਾਂਦੀ ਵਾਰੀ ਇਥੇ ਸਆਦਤ ਖ਼ਾਨ ਨੂੰ ਫ਼ੋਜਦਾਰ 
ਬਣਾ ਗਿਆ ਸੀ। ਇਸ ਨੂੰ ਹੋਸਲਾ ਹੀ ਨਾ ਪਿਆ ਕਿ ਸਿੰਘਾਂ ਦਾ ਟਾਕਰਾ ਕਰਨ ਲਈ 
ਨਿੱਕਲ । ਉਸ ਨੇ ਚੁਪ ਸਾਧਣੀ ਹੀ ਠੀਕ ਸਮਝੀ ਅਤੇ ਜਾਲੰਧਰ ਬੈਠਾ ਰਿਹਾ । ਇਸ ਕਰਕੇ 
ਸਰਦਾਰ ਜੱਸਾ ਸਿੰਘ ਨੇ ਸੋਖੇ ਹੀ ਇਥੇ ਮੁੜ ਆਪਣਾ ਦਬਦਬਾ ਜਮਾ ਲਿਆ । 
ਕਾਠਗੜ੍ਹ ਅਤੇ ਗੜ੍ਹ ਸ਼ੰਕਰ 

।'ਵਸਾਖੀ ਦੇ ਮੋਕੇ ਤੋ (ਅਪਰੈਲ ਸੰਨ 1763) ਸਰਦਾਰ ਜੱਸਾ ਸਿੰਘ ਆਨੰਦਪੁਰ ਵਿਚ 
ਸਨ । ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਨੇ ਦੱਸਿਆ ਕਿ ਕਾਨਗੜ੍ਹ 
ਦਾ ਗੋਲੇ ਖ਼ਾਨ ਅਤੇ ਗੜ੍ਹ ਸ਼ੰਕਰ ਦੇ ਰੰਘੜ ਸੰਗਤਾਂ ਨੂੰ ਰਾਹ ਵਿਚ ਲੁੱਟ ਲੈਂਦੇ ਹਨ। ਇਹ 
ਗੱਲ ਬੜੀ ਦੁਖਦਾਈ ਸੀ ਕਿ ਸਿੰਘ ਸਰਦਾਰਾਂ ਦੇ ਇਧਰ ਹੁੰਦੇ ਹੋਏ ਭੀ ਆਉਂਦੀਆਂ 
ਜਾਂਦੀਆਂ ਸੰਗਤਾਂ ਪਰ ਰੰਘੜਾਂ ਵੱਲੋਂ ਫੁਧੀਕੀ ਹੋਵੇ । ਸਰਦਾਰ ਜੱਸਾ ਸਿੰਘ ਨੇ ਝਟ ਪਟ ਜਾ 
ਕੇ ਦੋਹਾਂ ਥਾਵਾ ਉੱਤੇ ਕਬਜੇ ਕਰ ਲਏ ਅਤੇ ਰਾਹ ਸਾਫ ਕਰ ਦਿੱਤਾ। 

[ਜੱਸਾ ਨੈੰਘ /ੈਨੌਦ, 108, ਉਰਦੂ 56, 57] 








ਮਾਲਵੇ ਵਿਚ 

ਇਥੋਂ ਖਾਲਸਾ ਦਲ ਮਾਲਵੇ ਵਿਚ ਆ ਗਿਆ ਅਤੇ ਬਾਬਾ ਆਲਾ ਸਿੰਘ ਅਤੇ 
ਭਾਈਕਿਆਂ ਨੂੰ ਨਾਲ ਲੈ ਕੇ ਕਿਹਾ ਕਿ ਹੁਣ ਖਾਲਸਾ ਦਲ ਆਇਆ ਹੋਇਆ ਹੈ ਜਿਸ 
ਕਿਸੇ ਨੂੰ ਸੋਧਣਾ ਹੈ ਖਾਲਸੇ ਦੇ ਨਾਲ ਹੋ ਕੇ ਸੋਧ ਲਵੋ । ਮਲੇਰ ਕੋਟਲੀਆਂ ਨਾਲ ਸਿੰਘਾਂ ਦਾ 
ਵੈਰ ਪੈ ਗਿਆ ਹੋਇਆ ਸੀ । ਘਲੂ-ਘਾਰੇ ਵਿਚ ਇਨ੍ਹਾਂ ਨੇ ਜੈਨ ਖਾਨ ਫੌਜਦਾਰ ਸਰਹੰਦ 
ਅਤੇ ਅਹਿਮਦ ਸ਼ਾਹ ਦੁੱਰਾਨੀ ਦੇ ਨਾਲ ਹੋ ਕੇ ਸਿੰਘਾਂ ਦਾ ਚੋਖਾ ਨੁਕਸਾਨ ਕੀਤਾ ਸੀ । ਹੁਣ 
ਦਲ ਖਾਲਸਾ ਨੇ ਮਲੋਰੀਆਂ ਦਾ ਸਾਰਾ ਇਲਾਕਾ ਗਾਹ ਸੁੱਟਿਆ ਅਤੇ ਨਵਾਬ ਭੀਖਣ 
ਖ਼ਾਨ ਇਕ ਲੜਾਈ ਵਿਚ ਮਾਰਿਆ ਗਿਆ । ਫੋਰ ਸਿੰਘ ਸਰਹੰਦ ਵੱਲ ਹੋ ਪਏ ਅਤੇ ਇਸ 
ਦੇ ਆਲੇ ਦੁਆਲੇ ਦਾ ਇਲਾਕਾ ਉਗਰਾਹ ਲਿਆ । 

ਮਾਲੂਮ ਨੁੰਦਾ ਹੈ ਕਿ ਬਰਸਾਤ ਦੇ ਮੋਸਮ ਤੋਂ ਬਾਅਦ ਖਾਲਸਾ ਦਲ ਸਰਦਾਰ ਜੱਸਾ 
ਸਿੰਘ ਨਾਲ ਦੁਆਬੇ ਵੱਲ ਨੂੰ ਮੁੜ ਰਿਆ ਅਤੇ ਦਿਵਾਲੀ ਦੋ ਮੋਕੇ ਤੇ ਅੰਮ੍ਰਿਤਸਰ ਜਾ 


ਲੰਨ 1763 ਦੇ ਹਾਲ 125 

ਦਰਸ਼ਨ ਕੀਤੇ । 
ਜਹਾਨ ਖਾਨ ਨੂੰ ਸਿਆਲਕੋਟ ਵਿਚ ਹਾਰ 

ਪੰਜ ਨਵੰਬਰ ਸੰਨ 1763 ਨੂੰ ਖਾਲਸਾ ਜੀ ਨੇ ਦਿਵਾਲੀ ਦੇ ਮੋਕੇ ਗੁਰਮਤਾ ਕੀਤਾ ਕਿ 
ਛੇਤੀ ਤੋਂ ਛੇਤੀ ਹੁਣ ਜਦ ਭੀ ਵਿਧਿ ਬਣੇ ਸ਼ਹਿਰ ਸਰਹੰਦ ਨੂੰ ਸੋਧ ਕੱਢਣਾ ਚਾਹੀਦਾ ਹੈ। 
ਇਥੇ ਸਲਾਹਾਂ ਹੀ ਹੋ ਰਹੀਆਂ ਸਨ ਕਿ ਖਬਰ ਪੁੱਜੀ ਕਿ ਅਹਿਮਦ ਸ਼ਾਹ ਦੁੱਰਾਨੀ ਦਾ 
ਭੇਜਿਆ ਹੋਇਆ ਬਖੁਸ਼ੀ ਜਹਾਨ ਖਾਨੇ ਅਟਕੋਂ ਪਾਰ ਲੰਘ ਆਇਆ ਹੈ । ਝਨਾਂ ਠੱਪ ਕੇ 
ਇਹ ਸਿੱਧਾ ਹੀ ਇਸ ਖਿਆਲ ਨਾਲ ਸਿਆਲਕੋਟ ਵੱਲ ਨੂੰ ਹੋ ਪਿਆ ਕਿ ਜੰਮੂ ਵਾਲੇ ਰਾਜਾ 
ਰਣਜੀਤ ਦੇਵ ਦੀ ਸਹਾਇਤਾ ਪ੍ਰਾਪਤ ਕਰ ਸਕੇ । ਇਸ ਵੇਲੇ ਸਰਦਾਰ ਚੜ੍ਹਤ ਸਿੰਘ ਤੀਹ 
ਕੁ ਮੀਲ ਦੱਖਣ-ਲਹਿੰਦੇ ਨੂੰ ਗੁਜਰਾਂਵਾਲੇ ਸੀ । ਉਸ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਰਲ ਕੇ ਜਹਾਨ ਸ਼ਾਨ ਨੂੰ ਜਾ ਲਲਕਾਰਿਆ । ਲੜਾਈ ਵਿਚ ਜਹਾਨ ਖ਼ਾਨ ਦਾ ਘੋੜਾ 
ਮਾਰਿਆ ਗਿਆਂ ਅਤੇ ਉਹ ਭੁਇੰ ਤੇ ਆ ਡਿੱਗਾ। ਇਹ ਦੇਖ ਕੇ ਖਾਲਸਿਆਂ ਨੇ ਜੈਕਾਰੇ 
ਗਜਾ ਦਿੱਤੇ ਕਿ “ਮਾਰ ਲਿਆ, ਜਹਾਨਾ ਮਾਰ ਲਿਆ। ਸਤਿ ਸ੍ਰੀ ਅਕਾਲ--ਵਾਹਿਗੁਰੂ 
ਜੀ ਕੀ ਫਤਿਹ” -ਇਸ ਦੇ ਨਾਲ ਹੀ ਤਲਵਾਰਾਂ ਸੂਤ ਕੈ ਅਫ਼ਗ਼ਾਨਾਂ ਉੱਤੇ ਟੁੱਟ ਪਏ ਅਤੇ 
ਉਨ੍ਹਾਂ ਵਿਚ ਭਗਦੜ ਪਾ' ਦਿੱਤੀ । ਜਹਾਨ ਖ਼ਾਨ ਆਪ ਡੀ ਮੈਦਾਨ ਛੱਡ ਕੇ ਰੋਹਤਾਸਗੜ੍ਹ 
ਵੱਲ ਨੂੰ ਭੱਜ ਨਿਕਲਿਆ ਅਤੇ ਉਸ ਦਾ ਇਕ ਖ਼ਾਸ ਹਾਥੀ, ਸਾਰਾ ਜੰਗੀ ਸਾਮਾਨ, ਕਈ 
ਜ਼ਨਾਨੇ ਰਿਸ਼ਤੇਦਾਰ ਅਤੇ ਸੰਬੰਧੀ ਸਿੰਘਾਂ ਦੇ ਹੱਥ ਆ ਗਏ। 

ਇਸ ਵੇਲੇ ਜਹਾਨ ਖ਼ਾਨ ਦੀ ਬੇਗਮ ਨੇ ਸਰਦਾਰ ਚੜ੍ਹਤ ਸਿੰਘ ਪਾਸ ਅਰਜ ਕੀਤੀ 
ਕਿ ਇਸ ਵੇਲੇ ਸਾਡਾ ਪਰਦਾ ਅਤੇ ਇੱਜ਼ਤ ਤੁਹਾਡੇ ਅਖ਼ਤਿਆਰ ਵਿਚ ਹੈਂ । ਇਸ ਵੇਲੇ ਕਿਸੇ 
ਨੈ ਸਰਦਾਰ ਜੱਸਾ ਸਿੰਘ ਨੂੰ ਦੱਸਿਆ ਕਿ ਜਹਾਨ ਖ਼ਾਨ ਦਾ ਤੋਸ਼ਾ-ਖ਼ਾਨਾ ਅਤੇ ਬ਼ਹੂਤ ਸਾਰਾ 
ਜੇਵਰ ਇਨ੍ਹਾਂ ਜਨਾਨੀਆਂ ਪਾਸ ਹਨ! ਸਰਦਾਰ ਨੇ ਅੱਗੋਂ ਉੱਤਰ ਦਿੱਤਾ ਕਿ ਖਾਲਸਾ 
ਜਨਾਨੀਆਂ ਪਾਸ ਦੇ ਮਾਲ ਨੂੰ ਬਿਲਕੁਲ ਹੱਥ ਨਹੀਂ ਲਾਏਗਾ। ਸਰਦਾਰ ਜੱਸਾ ਸਿੰਘ ਨੇ 
ਬੇਗਮ ਸਾਹਿਬਾ ਨੂੰ ਕਿਹਾ ਕਿ ਤੁਸੀਂ ਉੱਕਾ ਹੀ ਕੋਈ ਫ਼ਿਕਰ ਨਾ ਕਰੋ । ਸਾਡਾ ਤੁਹਾਡੇ 
ਨਾਲ ਕੋਈ ਵੈਰ ਨਹੀਂ । ਲੜਨ ਆਇਆਂ ਨਾਲ ਸਾਡੀ ਲੜਾਈ ਸੀ । ਤੁਹਾਡੀ ਅਤੇ ਤੁਹਾਡੇ 
ਮਾਲ ਦੀ ਹਰ ਤਰ੍ਹਾਂ ਪੂਰੀ ਪੂਰੀ ਰੱਖਿਆ ਕੀਤੀ ਜਾਏਗੀ, ਜਿਥੇ ਫੀ ਤੁਸੀਂ ਜਾਣਾ ਚਾਹੋ, 
ਉਥੇ ਤੁਹਾਨੂੰ ਜ਼ੇਰ-ਬੈਰੀਅਤ ਨਾਲ ਪਹੁੰਚਾ ਦਿੱਤਾ ਜਾਏਗਾ। ਚੁਨਾਚਿ ਬੇਗਮ ਨੇ ਜੰਮੂ ਜਾਣ 
ਦੀ ਇੱਛਾ ਪਰਗਟ ਕੀਤੀ, ਸੈ ਸਰਦਾਰ ਚੜ੍ਹਤ ਸਿੰਘ ਨੇ ਜਹਾਨ ਖ਼ਾਨ ਦੇ ਪਰਿਵਾਰ ਨੂੰ 
ਸਣੇ ਉਨ੍ਹਾਂ ਦੇ ਸਾਮਾਨ ਅਤੇ ਭਾਰ ਬਰਦਾਰੀ ਦੇ ਆਪਣੇ ਆਦਮੀ ਨਾਲ ਦੋ ਕੇ ਜੰਮੂ ਪਹੁੰਚਾ 
ਦਿੱਤਾ। 

ਮੁਫੜੀ ਅਲੀ-ਉ-ਦੀਨ ਲਿਖਦਾ ਹੈ ਕਿ ਪਿਛਲੋ ਜ਼ਮਾਨੇ ਦੇ ਸਿੰਘ ਪਰਾਈਆਂ 
ਜਨਾਨੀਆਂ ਤੋਂ ਬੜਾ ਸਖ਼ਤ ਪਰਹੇਜ (ਬਚਾਉ) ਕਰਦੇ ਸਨ। ਇਸ ਲਈ ਉਨ੍ਹਾਂ ਨੇ ਜਹਾਨ 





126 ਸਰਦਾਰ ਜੱਸਾ ਲਿੰਘ ਆਹਲੂਵਾਲੀਆ 

ਖ਼ਾਨ ਦੇ ਟੱਬਰਾਂ ਨੂੰ ਜੰਮੂ ਭੇਜ ਦਿੱਤਾ ਅਤੇ ਆਪ (ਅੱਧ ਨਵੰਬਰ ਦੇ ਲਾਰੈ) ਆਪਣੇ ਘਰਾਂ 

ਨੂੰ ਮੂੜ ਗਏ । ੍ 
[ਇਮਦਾਤ-ਤਵਾਲੀਖ, ਦਫਤਰ ਦੂਸਰਾ, 11, ਅਹਿਮਦ ਸ਼ਾਹ ਬਟਾਲੀਆ, 
ਜਕਾਰ ਗੁਰੂਆਂ ਵਾ ਸਿੰਘਾਂ, 14, ਅਲੀ-ਉ-ਦੀਨ, ਇਬਰਤਨਾਆ, 236; 

ਕਨ੍ਹੱਈਆ ਲਾਲ, ਡਾਗੀਖਿ ਪੰਲਾਝ, 85; ਜੱਸਾ ਨਿੱਘ ਬੈਨੌਂਦ, 123, ਉਰਦੂ, 77; 


ਦੇ? 


ਡਾਗੀਖ ਕਪੂਰਥਲਾ, 210-11] 


ਅਧਿਆ/ਏ ਫੀਹਵਾਂ 
ਧਾਲਸੇ ਨੌ ਸਰਹੰਦ ਫਤਿਹ ਕਰ ਲਈ 
(ਜਨਵਰੀ /76%7 





ਲੱਛਮੀ ਨਾਰਾਇਣ ਨੂੰ ਭਾਂਜ 
ਉੱਤਰ ਵੱਲੋਂ ਕੁਝ ਸਮੇਂ ਲਈ ਨਿਸਚਿੰਤ ਹੈ ਕੇ ਸਰਦਾਰ ਜੱਸਾ ਸਿੰਘ ਦੁਆਬੇ ਆ 
ਗਏ ਅਤੇ ਇੱਥੇ ਜਰੂਰੀਂ ਪ੍ਰਬੰਧ ਕਰ ਕੇ ਖਾਲਸੇ ਦੇ ਦਿਵਾਲੀ ਦੇ ਗੁਰਮਤੇ ਅਨੁਸਾਰ ਸਰਹੰਦ 
ਨੂੰ ਸੋਧਣ ਲਈ ਤਿਆਰ ਹੋ ਪਏ । ਭੰਗੀ, ਸੁੱਕਰਚੱਕੀਏ, ਕਨ੍ਰੱਈਏ ਅਤੇ ਰਾਮਗੜ੍ਹੀਏ 
ਸਰਦਾਰਾਂ ਨੂੰ ਭੀ ਸਦ ਲਿਆ ਅਤੇ ਜਨਵਰੀ ਸੰਨ 1764 ਦੇ ਸ਼ੁਰੂ ਵਿਚ ਹੀ ਰੋਪੜੋਂ ਸਤਲੂਜ 
ਪਾਰ ਕਰ ਕੇ ਚੁਪ ਕਰੀਤੇ ਚਮਕੋਰ ਸਾਹਿਬ ਆ ਇਕੱਠ ਕੀਤਾ। ਇਹ ਉਹ ਅਸਥਾਨ ਹੈ 
ਕਿ ਜਿਥੇ 8 ਪੈਹ ਸੰਮਤ 1762 (7 ਦਸੰਬਰ ਸੰਨ 1705 ਈ.) ਨੂੰ ਸੀ ਗੁਰੂ ਗੋਬਿੰਦ ਸਿੰਘ 
ਜੀ ਦਾ ਸਰਹੰਦ ਦੇ ਫੋਜਦਾਰ ਵਜੀ ਖਾਨ ਨਾਲ ਜੁਧ ਹੋਇਆ ਸੀ ਅਤੇ ਸਾਹਿਬਜਾਦਾ 
ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋਏ ਸਨ । ਇਥੇ ਸਰਦਾਰ ਜੱਸਾ ਸਿੰਘ ਨੂੰ ਪਤਾ 
ਲੱਗਾ ਕਿ ਜੈਲ ਖਾਨ ਫੌਜਦਾਰ ਸਰਹੰਦ ਵਾਲੇ ਦਾ ਦੀਵਾਨ ਲਛਮੀ ਨਾਰਾਇਣ ਇਲਾਕੇ 
ਦੀ ਉਗਾਹੀ ਕਰਦਾ ਫਿਰਦਾ ਹੈ। ਇਹ ਸੁਣਦਿਆਂ ਹੀ ਖਾਲਸੇ ਨੇ ਉਧਰ ਨੂੰ ਧਾਈ ਕਰ 
ਦਿੱਤੀ । ਉਹ ਦੂਰੋਂ ਹੀ ਖਾਲਸੇ ਨੂੰ ਦੇਖ ਕੇ ਸਭ ਕੁਝ ਫ਼ਡ ਕੇ ਦੋੜ ਗਿਆ ਅਤੇ ਕੁਰਾਲੀ ਜਾ 
ਵੜਿਆ । ਉਸ ਦਾ ਸਾਰਾ ਡੇਰਾ ਖਾਲਸੇ ਦੇ ਹੱਥ ਆ ਗਿਆ ਅਤੇ ਇੱਥੇ ਇਤਨੀ ਫੋਲਤ 
ਲੱਭੀ ਕਿ ਅਨੇਕਾਂ ਸਿੰਘਾਂ ਦੇ ਫਾਕੇ ਟੁੱਟ ਗਏ। 
(ਪਾਲਨ ਪੰਥ ਪ੍ਰਕਾਸ, 372-73, ਕਰਮ ਸਿੰਘ, ਮਹਾਰਾਜਾ ਆਲਾ ਸਿੰਘ, 224] 
ਮੁਰਿੰਡਾ ਮੁਰੁੰਡਿਆ ਗਿਆ 
ਕੁਰਾਲੀ ਤੋਂ ਮੋਰਿੰਡਾ ਲਾਗੈ ਹੀ ਦੱਖਣ-ਲਹਿੰਦੇ ਨੂੰ ਸੀ। ਇੱਥੇ ਦੇ ਰੰਘੜਾਂ ਨੇ ਛੋਟੇ 
ਸਾਹਿਬਜ਼ਾਦਿਆਂ ਜੋਰਾਵਰ ਸਿੰਘ ਅਤੇ ਫਤਹਿ ਸਿੰਘ ਨੂੰ ਪਿੰਡ ਸਹੇੜੀ ਤੋਂ ਫੜ ਕੇ ਸਰਹੰਦ 
ਵਜੀਰ ਖਾਨ ਪਾਸ ਪਹੁੰਚਾਇਆ ਸੀ ਜਿਸ ਨੇ ਉਨ੍ਹਾਂ ਨੂੰ 13 ਪੋਹ ਸਮੰਤ 1762, 12 
ਦਸੰਬਰ ਸੰਨ 1705 ਨੂੰ ਕਤਲ ਕਰਵਾ ਦਿੱਤਾ ਸੀ। ਇਸ ਕਰਕੇ ਸਿੰਘਾਂ ਨੂੰ ਇਥੇ ਦੇ 
ਰੰਘੜਾਂ ਦੇ ਵਿਰੁੱਧ ਗੁੱਸਾ ਸੀ । ਘੜੂੰਏਂ ਅਤੇ ਸਲੋਦੀ ਵਾਲੇ ਸਿੰਘਾਂ ਦਲ ਸਿੰਘ ਅਤੇ ਰਣ 
ਸਿੰਘ ਨੇ ਜੋਰ ਦਿੱਤਾ ਕਿ ਲਗਦੇ ਹੱਥ ਮੋਰਿੰਡਾ ਭੀ ਸੋਧ ਕਢਣ ਚਾਹੀਦਾ ਹੈ। ਸਰਦਾਰ 


128 ਸਰਦਾਜ਼ ਜੱਸਾ ਲਿੰਘ ਆਹਲੂਵਾਰਰੀਆ 
ਜੱਸਾ ਸਿੰਘ ਕੁਝ ਕਾਰਣਾਂ ਕਰਕੇ ਇਸ ਨੂੰ ਟਾਲਣਾ ਚਾਹੁੰਦੇ ਸਨ, ਪਰ ਹੋਣਹਾਰ ਟਲਦੀ 
ਨਹੀਂ । ਕੁਝ ਸਿੰਘ ਜਦ ਇਥੋਂ ਦੀ ਲੰਘਦੇ ਹੋਏ ਇਕ ਖੂਹ ਤੇ ਪਾਣੀ ਪੀਣ ਗਏ ਤਾਂ ਉਥੇ 
ਗੜ੍ਹੀ ਤੇ ਹਥਿਆਰ ਲੈ ਕੇ ਚੜ੍ਹੇ ਹੋਏ ਰੰਘੜਾਂ ਨੇ ਲਿੰਘਾਂ ਨੂੰ ਕੁਝ ਮੰਦੇ ਬੋਲ ਬੋਲੇ, ਅਤੇ ਸੀੜ 
ਦੇ ਰੱਸੇ ਵਖਾ ਕੇ ਕਿਹਾ ਕਿ ਇਹ ਸਿੰਘਾਂ ਦੇ ਕੇਸਾਂ ਦੇ ਵੱਟੇ ਸਨ, ਹੁਣ ਪੁਰਾਣੇ ਹੋ ਗਏ ਹਨ, 
ਇਸ ਲਈ ਸਾਨੂੰ ਕੁਝ ਨਵੇਂ ਕੇਸ ਦੇ ਜਾਓ । ਆਓ ਜੇ ਲੜਨਾ ਹੈ ਤਾਂ। ਅੱਗੇ ਤੁਹਾਡੇ ਗੁਰੂ 
ਦੇ ਪੁੱਤਰ ਮਾਰੇ ਸਨ, ਹੁਣ ਤੁਹਾਨੂੰ ਮਾਰਨ ਲਈ ਤਿਆਰ ਬੈਠੇ ਹਾਂ । ਇਸ ਦੇ ਉੱਤਰ ਵਿਚ 
ਜਦ ਸਿੰਘਾਂ ਭੀ ਕੁਝ ਕੋੜੇ ਬਚਨ ਕਹੇ ਤਾਂ ਰੰਘੜਾਂ ਨੇ ਉਨ੍ਹਾਂ ਪਰ ਛਲਕ ਚਲਾ ਦਿੱਤੀ । 
ਸਾਮ ਸਿੰਘ ਅਤੇ ਕਰੋੜਾ ਸਿੰਘ ਨੇ ਇਹ ਦੇਖ ਕੇ ਜੱਸਾ ਸਿੰਘ ਨੂੰ ਜਾ ਕਿਹਾ ਅਤੇ ਮੋਰਿੰਡੇ ਤੇ 
ਹੱਲਾ ਕਰਵਾ ਦਿੱਤਾ, ਜਿਸ ਵਿਚ ਇਥੈ ਬਹੁਤ ਕਟਾ-ਵੱਢ ਹੋਈ ਅਤੇ ਮੋਰਿੰਡਾ ਤਬਾਹ ਹੋ 
ਗਿਆ। ਮੋਰਿੰਡੋ ਦੇ ਧਾਵੇ ਵਿਚ ਸਰਦਾਰ ਚੜ੍ਹਤ ਸਿੰਘ ਨੇ ਬੜੀ ਬਹਾਦੁਰੀ ਵਿਖਾਈ ਅਤੇ 
ਅਜਿਹਾ ਪ੍ਰਬੰਧ ਕੀਤਾ ਕਿ ਮੁਰਿੰਡਿਆਂ ਨੂੰ ਬਾਹਰੋਂ ਕੋਈ ਸਹਾਇਤਾ ਨਾ ਪੁੱਜ ਸਕੇ। ਇਸੇ 
ਤਰ੍ਹਾਂ ਤਾਰਾ ਸਿੰਘ ਜ਼ੈਬੇ ਅਤੇ ਹੋਰ ਸਰਦਾਰਾਂ ਨੇ ਭੀ ਮੁਰਿੰਡਿਆਂ ਨੂੰ ਸੋਧਣ ਵਿਚ ਵੱਧ ਤੋਂ ਵੱਧ 
ਜਤਨ ਕੀੜੇ, ਪਰ ਸਭ ਤੋਂ ਜਿਆਦਾ ਤਬਾਹੀ ਇੱਥੇ ਘੜੂੰਏ ਵਾਲੇ ਸਰਦਾਰਾਂ ਨੇ ਮਚਾਈ 
ਜਿਨ੍ਹਾਂ ਨਾਲ਼ ਇਨ੍ਹਾਂ ਦਾ ਸਭ ਤੋਂ ਵੱਧ ਵਾਹ ਪੈਂਦਾ ਅਤੇ ਨਿਤ ਇੱਟ ਖੜਕਾ ਨੁੰਦਾ ਰਹਿੰਦਾ 
ਸੀ । ਇਥੇ ਲੁੱਟ ਵੱਲ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ, ਪਰ ਸਾਹਿਬਜਾਦਿਆਂ ਨਾਲ 
ਕੀਤੇ ਜੁਲਮ ਦਾ ਧਿਆਨ ਕਰ ਕੇ ਰੰਘੜਾਂ ਵਿਰੁੱਧ ਗੁੱਸਾ ਕੱਢਣ ਵਿਚ ਕੋਈ ਕਸਰ ਨਾਂ 
ਛੱਡੀ ਅਤੇ ਮੁਰਿੰਡਿਆਂ ਨੂੰ ਆਪਣੇ ਕੀਤੇ ਜੁਲਮ ਦਾ ਫਲ ਭੁਗਤਣਾ ਪਿਆ । ਇਸ ਸੰਸਾਰ 
ਵਿਚ਼ “ਜੇਹਾ ਬੀਜੈ ਸੁ ਲੁਣੈ ਕਰਮਾਂ ਸੰਦੜਾ ਖੇਤ” , 'ਮੰਦਾ ਝੰਗਾ ਆਪਣਾ ਆਪੇ ਹੀ ਕੀਤਾ 
ਪਾਵਣਾ” । 
ਸਰਹੰਦ ਪਰ ਹੱਲੇ ਦੀ ਤਿਆਰੀ 

ਹੁਣ ਸਰਹੰਦ ਦੀ ਵਾਰੀ ਆ ਗਈ । ਮੋਰਿੰਡੇ ਤੋਂ ਸਰਹੰਦ ਜਰਾ ਕੁ ਦੱਖਣ-ਲਹਿੰਦੇ ਨੂੰ 
ਝੋਂਦਾਂ ਪੰਦਫਾਂ ਕੋਹਾਂ ਦੀ ਵਿਥ ਤੇ ਹੈ। ਸਰਹੰਦ ਦਾ ਨਾਉਂ ਸੁਣਦਿਆਂ ਹੀ ਸਿੰਘ ਕਚੀਚੀਆਂ 
ਪਏ ਵਟਦੇ ਸਨ। ਇਹ ਉਂਹ ਸਰਾਪਿਆ ਹੋਇਆ ਥਾਂ ਹੈ ਜਿਥੇ ਕਿ ਫੋਜਦਾਰ ਵਜੀਰ ਖਾਨ 
ਨੇ ਦਸੰਬਰ 1705 ਨੂੰ ਸਰੀ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜਾਦੇ ਜੋਰਾਵਰ ਸਿੰਘ 
ਅਤੇ ਫਤਿਹ ਸਿੰਘ ਕੰਧ ਵਿਚ ਚੁਨਾਏ ਸਨ ਅਤੇ ] 3 ਪੋਹ (12 ਦਸੰਬਰ) ਨੂੰ ਕੋਹਿ ਕੋਹਿ 
ਕੇ ਕਤਲ ਕਰਵਾ ਦਿੱਤੇ ਸਨ। ਇਸ ਲਈ ਇਸ ਦਾ ਖਿਆਲ ਆਉਦੇ ਹੀ ਖਾਲਸੇ ਦੇ ਲੂੰ 
ਕੰਡੇ ਹੋ ਜਾਂਦੇ ਸਨ ਅਤੇ ਇਸ ਨੂੰ ਇਕ ਵਾਰੀ ਤਬਾਹ ਅਤੇ ਬਰਬਾਦ ਕਰ ਦੇਣ ਦਾ ਮਨ 
ਬਣਾਈ ਬੈਠੇ ਸਨ । ਬੰਦਾ ਸਿੰਘ ਦੇ ਵੇਲੇ ਇਸ ਨੂੰ ਕਈ ਕਾਰਣਾਂ ਕਰਕੇ ਫ਼ੱਡ ਦਿੱਤਾ ਗਿਆ 
'ਸੀ ਅਤੇ ਪਿੱਛੋ ਖਾਲਸੇ ਦਾ ਕਦੀ ਪੂਰੀ ਤਰ੍ਹਾਂ ਦਾਉ ਨਹੀਂ ਸੀ ਭਰਿਆ ! ਹੁਣ ਇਸ ਵਾਰੀ 
ਸਰਬਤ ਖਾਲਸਾ ਸੀ ਅੰਮ੍ਰਿਤਸਰ ਅਕਾਲ ਤਖਤ ਦੀ ਹਜੂਰੀ ਵਿਚ ਅਰਦਾਸਾ ਸੋਧ ਕੇ 
ਆਦਿਆ ਹੀ ਇਸ ਨੂੰ ਸੋਧਣ ਲਈ ਸੀ ਅਤੇ ਰੋਹ ਦੇ ਘਰ ਵਿਚ ਸੀ। ਇਸ ਲਈ ਉਨ੍ਹਾਂ 





ਖਾਲਜੇ ਲੇ ਸਰਹੰਦ ਫਤਿਧ ਕਰ ਲਈ 129 
ਨੂੰ ਰੋਕ ਕਿਸ ਸਕਣਾ ਸੀ ਅਤੇ ਉਨ੍ਹਾਂ ਦੀ ਝਾਲ ਕਿਸ ਝੱਲਣੀ ਸੀ? 
ਇਸ ਵੇਲੋ ਦਾ ਫੋਜਦਾਰ ਜੈਨ ਖਾਨ ਆਪਣੇ ਆਪ ਭੀ ਬੜਾ ਬਦਨਾਮ ਹੋ ਰਿਹਾ ਸੀ। 
ਤਹਿਮਾਸ ਨਾਮੇ ਦਾ ਲੇਖਕ ਤਹਿਮਾਸ ਖਾਨ ਇਸ ਵੇਲੋ ਸਰਹੰਦ ਵਿਚ ਮੌਜੂਦ ਸੀ ਅਤੇ ਜੈਨ 
ਖ਼ਾਨ ਦੀਆਂ ਵਧੀਕੀਆਂ ਅਤੇ ਜੁਲਮਾਂ ਨੂੰ ਅੱਖੀਂ ਵੇਖ ਰਿਹਾ ਸੀ । ਉਹ ਲਿਖਦਾ ਹੈ ਕਿ ਜੈਨ 
ਖ਼ਾਨ ਨੇ ਪੁਰਾਣੇ ਕਾਨੂੰਨ ਕਾਇਦੇ ਸਭ ਭੰਨ ਤੋੜ ਛੱਡੇ ਸਨ, ਫੋਜ ਦੀ ਤਨਖਾਹ ਦੇਣੀ ਬੰਦ 
ਕਰ ਦਿੱਤੀ ਹੋਈ ਸੀ, ਬੇਦਰਦੀ ਨਾਲ ਅਨ੍ਹੇਵਾਹ ਇਲਾਕੇ ਦੇ ਪਿੰਡਾਂ ਨੂੰ ਲੁੱਟ ਰਿਹਾ ਸੀ 
ਅਤੇ ਸਿਪਾਹੀਆਂ ਦੀ ਤਨਖਾਹ ਦੀ ਬਣਦੀ ਰਕਮ ਦੇ ਬਦਲੇ ਚੋਥਾਈ ਦੇ ਉਨ੍ਹਾਂ ਨੂੰ ਫਾਣੇ 
ਦਿੰਦਾ ਸੀ । ਉਸ ਨੇ ਪਹਾੜੀ ਰਾਜਿਆਂ ਨਾਲ ਯਰਾਣਾ ਗੰਢਿਆ ਹੋਇਆ ਸੀ ਅਤੇ ਕੇਵਲ 
ਧਨ ਇਕੱਠਾ ਕਰਨ ਦੇ ਮਗਰ ਪਿਆ ਹੋਇਆ ਸੀ । ਇਨ੍ਹਾਂ ਜੁਲਮਾਂ ਅਤੇ ਮੂਰਖਤਾ ਦੇ ਕੰਮਾਂ 
ਤੋਂ, ਜੋ ਸਦਾ ਦੁਖ ਅਤੇ ਬਰਬਾਦੀ ਦਾ ਕਾਰਣ ਹੁੰਦੇ ਹਨ, ਮੈਂ ਸਮਝਦਾ ਸਾਂ, ਕਿਸੇ ਭਲੇ 
ਭਵਿਖ ਦੀ ਆਸ ਰਖਣਾ ਮੂਰਖਤਾ ਸੀ । ਮੈਂ ਆਪਣੇ ਸਾਥੀਆਂ ਨੂੰ ਕਿਹਾ ਕਿ ਜੈਨ ਖ਼ਾਨ ਦੀ 
ਫੋਜ ਛੇਤੀ ਹੀ ਤਬਾਹ ਹੈ ਜਾਏਗੀ ਅਤੇ ਸਰਹੰਦ ਉੱਜੜ ਪੁੱਜੜ ਜਾਏਗੀ, [ਤਨਿਮਆਸ਼ ਨਆ, 
113-14, ਰਾਓ, 108-9]1 ਤਹਿਮਾਸ ਖ਼ਾਨ ਦੀ ਇਹ ਗੱਲ ਅੱਖਰੋਂ ਅੱਖਰ ਠੀਕ ਸਾਬਤ 
ਹੋਈ । ਮਾਲੂਮ ਹੁੰਦਾ ਹੈ ਕਿ ਤਹਿਮਾਸ ਖ਼ਾਨ ਨੂੰ ਖਾਲਸੇ ਦੀ ਚੜ੍ਹਾਈ ਦੀ ਖਬਰ ਲੱਚ ਗਈ 
ਸੀ। ਹੂ 
ਜੈਨ ਖ਼ਾਨ ਨੂੰ ਕਿਸੇ ਪਾਸਿਉਂ ਖ਼ਾਹਰੋਂ ਕੋਈ ਸਹਾਇਤਾ ਡੀ ਨਹੀਂ ਸੀ ਪੁੱਜ ਸਕਦੀ । 
ਅਹਿਮਦ ਸ਼ਾਹ ਬਾਦਸ਼ਾਹ ਦੂਰ ਅਵਗਾਨਿਸਤਾਨ ਵਿਚ ਸੀ। ਬਖ਼ਸ਼ੀ ਜਹਾਨ ਖ਼ਾਨ ਨੂੰ 
ਖਾਲਸਾ ਜੀ ਨੇ ਹੁਣੇ ਸਿਆਲਕੋਟ ਵਿਚ ਨਵੀਂ ਨਵੀਂ ਸੱਟ ਮਾਰੀ ਸੀ ਅਤੇ ਉਹ ਰੁਹਤਾਸਗੜ੍ਹ 
ਜਾਂ ਜੰਮੂ ਵਿਚ ਪਿਆ ਸੈਕ ਦੇ ਰਿਹਾ ਸੀ। ਸਆਦਤ ਖ਼ਾਨ ਡਰਦਾ ਮਾਰਾ ਜਾਲੰਧਰੋਂ ਬਾਹਰ 
ਨਹੀਂ ਸੀ ਨਿਕਲ ਰਿਹਾ । ਕਾਬੂਲੀ ਮਲ ਪਾਸ ਲਾਹੋਰ ਕੋਈ ਬਹੁਤੀ ਫੋਜ ਨਹੀ ਸੀ ਅਤੇ ਜੋ 
ਸੀ ਭੀ ਉਹ ਉਸ ਨੂੰ ਲਾਹੋਰ ਦੀ ਰਾਖੀ ਲਈ ਲੋੜੀਂਦੀ ਸੀ । ਮੁਰਤਜਾ ਖ਼ਾਨ ਬੜਾਇਚ, 
ਕਾਸਿਮ ਖਾਨ ਅਤੇ ਤਹਿਮਾਸ ਖ਼ਾਨ ਦੁਖੀ ਹੋ ਕੇ ਉਸ ਦਾ ਸਾਥ ਛੰਡ ਗਏ ਸਨ । 
[ ਤਨਿਮਾਸਨਾਆਾ (ਰਾਓ), ।09-13] 
ਦੂਸਰੇ ਪਾਸੇ ਬੁੱਢਾ ਅਤੇ ਤਰੁਣਾ ਦਲ ਦੇ ਉੱਘੇ ਉੱਘੇ ਸਰਦਾਰ ਸਭ ਆ ਜੁੜੇ ਸਨ। 
ਸੁਲਤਾਨੂਲ-ਕੋਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੋਹਾਂ ਦਲਾਂ ਦਾ ਮੁਖੀ ਅਤੇ ਪੰਥ 
ਦਾ ਸਾਂਝਾ ਜੱਥੇਦਾਰ ਇਸ ਮੁਹਿੰਮ ਦਾ ਮੁਰ੍ਹੋਲ ਸੀ। ਸਰਦਾਰ ਚੜ੍ਹਤ ਸਿੰਘ ਸੁੱਕਰਜ਼ੱਕੀਆ, 
ਮਿਸਲਦਾਰ਼ ਸਰਦਾਰ ਤਾਂ ਆਏ ਹੋਏ ਹੀ ਸਨ, ਬਾਬਾ ਆਲਾ ਸਿੰਘ ਪਟਿਆਲੇ ਵਾਲਾ ਭੀ 
ਆਪਣੀ ਫੋਜ ਨਾਲ ਆ ਪੁੱਜਾ ਜਿਸ ਦੇ ਕਮਾਨ-ਅਫਸਤ ਹਿੰਮਤ ਸਿੰਘ ਅਤੇ ਬੈਨ ਸਿੰਘ 
ਸਨ । 











130 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਜੈਨ ਖ਼ਾਨ ਬਾਹਰ ਹੀ ਘੇਰ ਲਿਆ ਗਿਆ 

13 ਜਨਵਰੀ ਸੰਨ 1764 ਸ਼ੁੱਕਰਵਾਰ ਨੂੰ ਦਲ ਖਾਲਸਾ ਸਰਹੰਦ ਵੱਲ ਨੂੰ ਉੱਲਰ 
ਪਿਆ । ਇਸ ਵੇਲੇ ਜੈਨ ਖ਼ਾਨ ਫੌਜ ਲੈ ਕੇ ਚੜ੍ਹਦੇ ਵੱਲ ਉਂਗ੍ਰਾਹੀ ਕਰਨ ਚੜ੍ਹਿਆ ਹੋਇਆ 
ਸੀ ਅਤੇ ਪਿੰਡਾਂ ਨੂੰ ਲੁੱਟ ਰਿਹਾ ਸੀ। ਸਰਦਾਰ ਜੱਸਾ ਸਿੰਘ ਨੇ ਸੋਚਿਆ ਕਿ ਹੁਣ ਚੂੰਕਿ ਜੋਨ 
ਖ਼ਾਨ ਸਰਹੰਦੋਂ ਬਾਹਰ ਆਇਆ ਹੋਇਆ ਹੈ ਇਸ ਲਈ ਜਿਵੇਂ ਹੋ ਸਕੇ ਇਸ ਨੂੰ ਬਾਹਰ 
ਹੀ ਘੋਰ ਲੈਣਾ ਚਾਹੀਦਾ ਹੈ ਅਤੇ ਸਰਹੰਦ ਦੇ ਕਿਲੋ ਤਕ ਨਹੀਂ ਪਹੁੰਚਣ ਦੇਣਾ ਚਾਹੀਦਾ 
ਤਾਕਿ ਲੜਾਈ ਲੰਬੀ ਨਾ ਹੋ ਜਾਏ । ਇਹ ਗੱਲ ਸਭ ਸਰਦਾਰਾਂ ਨੂੰ ਬੜੀ ਚੰਗੀ ਲੱਗੀ ਅਤੇ 
ਜੈਨ ਖ਼ਾਨ ਦਾ ਅੱਗਾ ਰੋਕਣ ਲਈ ਸਰਹੰਦ ਸ਼ਹਿਰ ਤੋਂ ਅੱਗੇ ਲੰਘ ਕੇ ਬੁੱਢਾ ਦਲ ਨੇ 
ਸਰਦਾਰ ਜੱਸਾ ਸਿੰਘ ਦੀ ਕਮਾਨ ਹੇਠ ਬਸੀ ਤੋਂ ਚੜ੍ਹਦੇ ਵੱਲ ਭਾਜ਼ਨਪੁਰ ਜਾ ਡੇਰਾ 
ਲਾਇਆ ਅਤੇ ਤਰੁਣਾ ਦਲ ਨੇ ਦੱਖਣ-ਚੜ੍ਹਦੇ ਨੂੰ ਮਨਹੇੜੇ ਤਕ ਦਾ ਪਾਸਾ ਜਾ ਮ੍ਰੱਲਿਆ 
ਤਾਕਿ ਕਿਸੇ ਪਾਸਿਉ ਦੀ ਭੀ ਜੈਨ ਖਾਨ ਨਿਕਲ ਕੇ ਸਰਹੰਦ ਨਾ ਜਾ ਵੜੇ । ਸਾਰੀ ਰਾਤ 
ਸਿੰਘ ਘੋੜਿਆਂ ਪਰ ਤਿਆਰ ਬਰ ਤਿਆਰ ਰਹੇ । ਉਧਰ ਜੈਨ ਖਾਨ ਨੂੰ ਭੀ ਪਤਾ ਲੱਗ 
ਗਿਆਂ ਅਤੇ ਉਸ ਨੇ ਭੀ ਸਾਰੀ ਰਾਤ ਖੜੇ ਹੀ ਗੁਜ਼ਾਰੀ । 

ਕੁਝ ਕੁ ਤੜਕੇ ਮੂੰਹ-ਹਨ੍ਹੇਰੇ ਹੀ 14 ਜਨਵਰੀ ਸੰਨ 1764 ਨੂੰ ਜੈਨ ਖਾਨ ਮਨਹੇੜੇ 
ਵੱਲੋਂ ਚੁਪ ਚਾਪ ਸਵਾਰ ਹੋ ਕੇ ਥੋੜੇ ਜਿਹੇ ਬੰਦਿਆਂ ਨਾਲ ਅੱਖ ਬਚਾ ਕੇ ਸਰਹੰਦ ਪਹੁੰਚਣ 
ਦੀ ਨੀਅਤ ਨਾਲ ਉਠ ਤੁਰਿਆ । ਤੋਪ, ਜੌਬੂਰੇ ਰਹਿਕਲੇ ਸਭ ਕੁਛ ਉਸ ਨੇ ਵਹੀਰ ਨਾਲ 
ਕਰ ਦਿੱਤੇ ਅਤੇ ਧੈਂਸੇ ਨਗਾਰੇ ਭੀ ਉਨ੍ਹਾਂ ਨਾਲ ਦੇ ਦਿੱਤੇ ਅਤੇ ਬਜਾਉਣ ਲਈ ਕਹਿ ਦਿੱਤਾ । 
ਤਦਬੀਰ ਇਹ ਸੀ ਕਿ ਨਗਾਰਿਆਂ ਦੀ ਆਵਾਜ਼ ਸੁਣ ਕੇ ਖਾਲਸੇ ਦਾ ਸਾਰਾ ਧਿਆਨ ਉਧਰ 
ਹੋ ਜਾਏਗਾ ਅਤੇ ਉਹ ਸਾਮਾਨ ਲੁੱਟਣ ਵਿਚ ਰੁਝ ਜਾਣਗੇ, ਇਤਨੇ ਨੂੰ ਮੈਂ ਸ਼ੂਟ ਕਰ ਕੇ 
ਸਰਹੰਦ ਜਾ ਵੜਾਂਗਾ ਅਤੇ ਅੰਦਰ ਬੈਠ ਕੇ ਟਾਕਰੇ ਲਈ ਡਟ ਜਾਵਾਂਗਾ 
ਜ਼ੈਨ ਖ਼ਾਨ ਮਾਰਿਆ ਗਿਆ 

ਪਰ ਸਰਦਾਰ ਜੱਸਾ ਸਿੰਘ ਨੇ ਭੀ ਇਹ ਸਡੇ ਪੈਂਤੜੇ ਸੋਚੇ ਹੋਏ ਸਨ ਅਤੇ ਸਾਰੀ ਪਾਸੀਂ 
ਮੋਹਰਖੇ ਰੱਖੋ ਹੋਏ ਸਨ । ਧੈਂਸਿਆਂ ਦੀ ਆਵਾਜ ਸੁਣ ਕੇ ਤਰੂਣਾ ਦਲ ਵਾਲੇ ਮਝੈਲ ਵਹੀਰ 
ਵੱਲ ਹੋ ਗਏ । ਜਦ ਮੋਹਰਖਿਆਂ ਨੇ ਆ ਕੇ ਸਰਦਾਰ ਜੱਸਾ ਸਿੰਘ ਨੂੰ ਖ਼ਬਰ ਦਿੱਤੀ ਤਾਂ ਉਹ 
ਚੋਕਸ ਹੋ ਗਏ । ਜੈਨ ਖਾਨ ਨੇ ਕੁਝ ਫੌਜ ਤਾਂ ਸਿੰਘਾਂ ਦੇ ਦਸਤਿਆਂ ਨਾਲ ਲੜਨ ਲਾ ਦਿੱਤੀ 
ਅਤੇ ਆਪ ਸ਼ਹਿਰ ਵੱਲ ਨੂੰ ਧਾਈ ਕਰ ਦਿੱਤੀ । ਪਰ ਉਧਰ ਡੀ ਅੱਗਾ ਖਾਲਸੇ ਨੇ ਰੋਕਿਆ 
ਹੋਇਆ ਸੀ ਅਤੇ ਉਨ੍ਹਾਂ ਨੇ ਬੰਦੂਕਾਂ ਦੀ ਵਾੜ ਝਾੜ ਦਿੱਤੀ । ਇਸ ਨਾਲ ਜੈਨ ਖ਼ਾਨ ਜ਼ਖਮੀ 
ਹੋ ਕੇ ਭੋਇੰ ਤੇ ਡਿਗ ਪਿਆ। ਹੁਣ ਉਸ ਦੇ ਸਾਥੀਆਂ ਵਿਚ ਰੋਲਾ ਪੈ ਗਿਆ। “ਬਰ ਕੁਨ, 
ਬਰ ਕੁਨ” (ਚੁੱਕ ਲਓ, ਚੁੱਕ ਲਓ) ਦੀਆਂ ਆਵਾਜਾਂ ਸੁਣ ਕੇ ਸਿੰਘ ਸਮਝ ਗਏ ਕਿ ਇਥੇ 
ਜੈਨ ਖ਼ਾਨ ਡਿਗ ਪਿਆ ਹੋਇਆ ਹੈ ਅਤੇ ਬਹੁਤ ਸਾਰੇ ਸਿੰਘ ਆ ਪੁੱਜੇ । ਮਾੜੀ ਵਾਲੇ ਤਾਰਾ 
ਸਿੰਘ ਨੇ ਅੱਗੇ ਹੋ ਕੇ ਜੈਨ ਖ਼ਾਨ ਦਾ ਸਿਰ ਲਾਹ ਦਿੱਤਾ । ਜੈਨ ਖ਼ਾਨ ਦੇ ਮਾਰੇ ਜਾਣ ਦੀ 








ਖਾਲਸੇ ਨੇ ਸਰਹੰਦ ਫ਼ਤਿਹ ਕਰ ਲਈ 131 
ਦੇਰ ਸੀ ਕਿ ਉਸ ਦੀ ਫ਼ੌਜ ਭੱਜ ਨਿਕਲੀ । 
[ਪ੍ਰਾਚੀਨ ਪੰਲ ਪਰਕਾਸ਼, 498-502. ਉਮਦਾੜੂ ਤਵਾਰੀਖ, ਦਫ਼ਤਰ 1,161. 
ਦਫਤਰ ਦੂਸਰਾ, 11. ਤਜ਼ਕੈਰਾ ਖਾਨਦਾਨ ਫੂਲਕਿਆ, 171 
ਇਸ ਦਿਨ 4 ਮੱਘਰ ਸੰਮਤ 1820 ਬਿਕਰਮੀ, 14 ਜਨਵਰੀ, ਸੰਨ 1764 ਸੀ, 
ਅਤੇ ਪਾਣੀਪਤ ਵਿਚ ਅਹਿਮਦਸ਼ਾਹ ਦੁੱਰਾਨੀ ਦੀ ਮਰਾਠਿਆਂ ਪਰ ਜਿੱਤ ਦੀ ਤੀਸਰੀ 
ਬਰਸੀ । ਐਨ ਉਸੇ ਦਿਨ ਤਿੰਨ ਵਰ੍ਹਿਆਂ ਪਿਛੋਂ ਸਿੰਘਾਂ ਨੇ ਸਤਲੁਜੋਂ ਦੱਖਣ ਨੂੰ ਸਾਰੇ ਇਲਾਕੇ 
ਵਿਚੋਂ ਦੁੱਰਾਨੀ ਹਕੂਮਤ ਦਾ ਅੱਡਾ ਉਠਾ ਦਿੱਤਾ ਜੋ ਮੁੜ ਫਿਰ ਕਾਇਮ ਨਾ ਕੀਤਾ ਜਾ 
ਸਕਿਆ। ਅਜੇ ਪੂਰੇ ਦੋ ਸਾਲ ਨਹੀਂ ਸਨ ਹੋਏ ਕਿ ਖਾਲਸੇ ਨੇ ਘੱਲੂ-ਘਾਰੇ ਦਾ ਬਦਲਾ 
ਸਰਹੰਦ ਫ਼ਤਿਹ ਕਰ ਕੇ ਦੁੱਰਾਨੀਆਂ ਕੋਲੋਂ ਲੈ ਲਿਆ। ਅਸਲ ਵਿਚ ਦੁੱਰਾਨੀਆਂ ਨੇ 
ਘੱਲੂ-ਘਾਰੇ ਵਿਚ ਜੋ ਬਾਣ ਸਿੰਘਾਂ ਨੂੰ ਲਾਇਆ ਸੀ, ਉਸ ਨੇ ਇਨ੍ਹਾਂ ਦਾ ਅਜੇਹਾ ਰੋਸ 
ਜਗਾਇਆ---ਜਈ ਬਾਣ ਲਾਰੈ ਤਬੈ ਰੋਸ ਜਾਗੀ----ਕਿ ਇਨ੍ਹਾਂ ਨੇ ਮੁੜ ਦੁੱਰਾਨੀਆਂ ਨੂੰ 
ਸੁਖ ਦੀ ਨੀਂਦ ਨਹੀਂ ਸੋਣ ਦਿੱਤਾ ਅਤੇ ਮਾਲਵੇ ਵਿਚੋਂ ਉਨ੍ਹਾਂ ਦੀ ਹਕੁਮਤ ਖ਼ਤਮ ਕਰਕੇ ਹੀ 
ਸਾਹ ਲਿਆ ਅਤੇ ਸਰਹੰਦ ਦੀ ਜਿੱਤ ਤੋਂ ਐਨ ਸਵਾ ਸਾਲ ਪਿਛੋਂ ਲਾਹੌਰ ਉੱਤੇ ਭੀ ਪੱਕੀ 
ਤਰ੍ਹਾਂ ਕਬਜ਼ਾ ਕਰ ਕੇ ਸਦਾ ਲਈ ਪੰਜਾਬ ਨੂੰ ਦੁੱਰਾਨੀਆਂ ਪਾਸੋਂ ਆਜ਼ਾਦ ਕਰ ਲਿਆ। 
ਸਰਹੰਦ ਵਿਚ ਖੋਤਿਆਂ ਨਾਲ ਹਲ ਵਾਹੁਣਾ 
ਸਰਹੰਦ ਦੀ ਜੋ ਹੁਣ ਤਬਾਹੀ ਹੋਈ ਉਸ ਦਾ ਅੰਦਾਜ਼ਾ ਕਈ ਮੀਲਾਂ ਵਿਚ ਢੱਠੀਆਂ 
ਗੜ੍ਹੀਆਂ, ਉੱਜੜੀਆਂ ਹਵੇਲੀਆਂ ਅਤੇ ਬਰਬਾਦ ਹੋਏਂ ਮਕਾਨਾਂ ਦੇ ਖਿੱਲਰੇ ਪਏ ਢੋਰਾਂ ਤੋਂ 
ਹੀ ਲਾਇਆ ਜਾ ਸਕਦਾ ਹੈ, ਜੋ ਇਸ ਗੱਲ ਦਾ ਪਰਤੱਖ ਸਬੂਤ ਹਨ ਕਿ ਅਤਿੱਆਜ਼ਾਰ 
ਦਾ ਬਦਲਾ ਲੈਣ ਲਈ ਜਦ ਰੱਬ ਦੀ ਲਾਠੀ ਵਰ੍ਹਦੀ ਹੈ ਤਾਂ ਬੜੇ ਬੜੇ ਕਿਲਿਆਂ ਅਤੇ 
ਮੁਨਾਰਿਆਂ ਵਾਲੇ ਘੁੱਗ ਵਸਦੇ ਸ਼ਹਿਰ ਭੀ ਮਿੱਟੀ ਅਤੇ ਸੁਆਰ ਦਾ ਢੇਰ ਹੋ ਜਾਂਦੇ ਹਨ ਅਤੇ 
ਸੁੰਦਰ ਬਾਗ ਸ਼ਗੀਝਿਆਂ ਅਤੇ ਗੁਲਜ਼ਾਰਾਂ ਵਿਚ ਖੋਤਿਆਂ ਨਾਲ ਹਲ ਵਗ ਜਾਂਦੇ ਸਨ। 
ਜਿਸ ਵੇਲੇ ਸ਼ਹਿਰ ਦੀ ਤਬਾਹ ਹੋ ਚਹੀ ਸੀ ਤਾਂ ਕਿਸੇ ਨੇ ਪੰਥ ਦੇ ਜੱਬੇਦਾਰ ਸਰਦਾਰ 
ਜੱਸਾ ਸਿੰਘ ਆਹਲੂਵਾਲੀਏ ਨੂੰ ਜਾ ਆਖਿਆ ਕਿ ਖਾਲਸੇ ਵਿਚ ਇਹ ਆਮ ਪ੍ਰਸਿੱਧ ਹੈ ਕਿ 
ਗੁਰੂ ਗੋਬਿੰਦ ਸਿੰਘ ਜੀ ਨੇ ਫ਼ਰਮਾਇਆ ਸੀ ਕਿ ਸਰਹੰਦ ਦੀ ਇੱਟ ਇੱਟ ਉਖੜ ਜਾਏਗੀ 
ਅਤੇ ਇਥੇ ਖੋਤਿਆਂ ਦੇ ਹਲ ਵਗਣਰੈ । ਇਸ ਗੱਲ ਦੀ ਭਾਵੇਂ ਕੋਈ ਪੱਕੀ ੜਸਦੀਕ ਤਾਂ 
ਨਹੀਂ ਸੀ ਕਰ ਸਕਦਾ, ਪਰ ਸਰਦਾਰ ਜੱਸਾ ਸਿੰਘ ਇਕ ਸ਼ਰਧਾਵਾਨ ਸਿੱਖ ਸਨ, ਉਨ੍ਹਾਂ ਨੇ 
ਕਿਹਾ ਕਿ ਜੇ ਕਿਧਰੇ ਸਚਮੁਚ ਹੀ ਸਤਿਗੁਰੂ ਦੇ ਇਹ ਬਚਨ ਕਿਸੇ ਵੇਲੇ ਹੋਏ ਸਨ ਤਾਂ 
ਇਨ੍ਹਾਂ ਨੂੰ ਪੂਰਾ ਕਰ ਦੇਣਾ ਜ਼ਾਹੀਦਾ ਹੈ। ਸੋ ਬਹੁੜ ਸਾਰੇ ਖੋਤੇ ਮੰਗਾ ਲਏ ਗਏ ਅਤੇ ਉਨ੍ਹਾਂ 
ਨੂੰ ਹਲਾਂ ਅੱਗੇ ਜੋੜ ਕੇ ਸਰਦਾਰ ਜੱਸਾ ਸਿੰਘ ਅਤੇ ਦੂਸਰੇ ਬੜੇ ਬੜੇ ਸਭ ਸਰਦਾਰਾਂ ਨੇ ਹਲ 
ਫੇਰਨ ਦੀ ਰੀਤ ਪੂਰੀ ਕਰ ਦਿੱਤੀ । (ਪ੍ਰਾਨ ਪੰਥ ਪ੍ਰਕਾ9, 502] 
ਇੱਟ ਇੱਟ ਉਖੜਣ ਵਾਲੀ ਗੱਲ ਝੀ ਪੂਰੀ ਹੋ ਗਈ । ਸ਼ਹਿਰ ਦੇ ਬੜੇ ਬੜੇ ਮਕਾ;: 





122 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਤਾਂ ਇਸੇ ਵੇਲੋਂ ਹੀ ਢਹਿ ਢੇਰੀਂ ਹੋ ਗਏ ਅਤੇ ਕੁਝ ਲੋਕਾਂ ਦੇ ਇੱਥੋਂ ਉੱਜੜ ਕੇ ਬਾਹਰ ਚਲੈ 
ਜਾਣ ਨਾਲ ਡਿਗ ਪਏ । ਇਸ ਵੇਲੇ ਤੋਂ ਇਹ ਰਵਾਜ ਭੀ ਪੈ ਗਿਆ ਕਿ ਸਰਹੰਦ ਵਿਚ ਦੀ 
ਲੰਘਦਾ ਹੋਇਆ ਹਰ ਸਿੱਖ ਇੱਥੋ ਇਕ ਇੱਟ ਚੁੱਕ ਕੇ ਲੈ ਜਾਂਦਾ ਅਤੋ ਦੂਰ ਜਾਣ ਵਾਲਾ 
ਜਮੁਨਾ ਜਾਂ ਸਤਲੂਜ ਵਿਚ ਜਾਂ ਸੁੱਟਦਾ ਅੜੇ ਨੋੜੇ ਵਾਲਾ ਇਸ ਦੇ ਵਸੀਮੇ ਤੋਂ ਬਾਹਰ ਜਾ 
ਮਾਰਦਾ। ਇਹ ਰਵਾਜ ਹੁਣ ਤਕ ਭੀ ਪੁਰਾਣੇ ਸਿੰਘਾਂ ਵਿਚ ਦੇਖਿਆ ਜਾਂਦਾ ਹੈ। ਫੇਰ ਜਦ 
ਰੇਲ ਬਣੀ ਤਾਂ ਮਹਾਰਾਜਾ ਪਟਿਆਲਾ ਨੇ ਸੰਨ 1867 ਵਿਚ ਸਰਹੰਦ ਦਾ ਮਲਬਾਂ ਨਾਰਥ 
ਵੈਸਟਰਨ ਰੇਲਵੇ ਕੰਪਨੀ ਪਾਸ ਬੇਚ ਦਿੱਤਾ ਅਤੇ ਉਨ੍ਹਾਂ ਦੇ ਠੇਕੇਦਾਰਾਂ ਨੇ ਸਰਹੰਦ ਦੇ ਢਏ 
ਪਏ ਮਕਾਨਾਂ ਅਤੇ ਥੇਹਾਂ ਤੋਂ ਇੱਟਾਂ ਦਾ ਮਲਬਾ ਲਿਆ ਕੇ ਰੇਲ ਦੀ ਪਟੜੀ ਹੇਠ ਬਿਡਾ 
ਦਿੱਤਾ ਅਤੇ ਇਸ ਤਰ੍ਹਾਂ ਪੁਰਾਣੀ ਸਰਹੰਦ ਦੀ ਇੱਟ ਇੱਟ ਉਖੜ ਕੇ ਦੂਰ ਦੂਰ ਮੀਲਾਂ ਤਕ 
ਸਿੱਲਰ ਗਈ ਅਤੇ ਬਹੁਤ ਸਾਰੀ ਸਤਲੁਜੋਂ ਪਾਰ ਜਾ ਪਹੁੰਚੀ । 
ਸਰਹੰਦ ਦੇ ਇਲਾਕੇ ਵੰਡ ਲਏ ਗਏ 

ਸਰਹੰਦ ਦੀ ਫ਼ਤਿਹ ਨਾਲ ਇਸ ਫੋਜਦਾਰੀ ਦਾ ਸਾਰਾ ਇਲਾਕਾ ਦੁੱਰਾਨੀਆਂ ਦੇ ਜੂਲੇ 
ਹੇਠੋਂ ਨਿਕਲ ਕੇ ਸਿੰਘਾਂ ਦੇ ਕਬਜ਼ੇ ਵਿਚ ਆ ਗਿਆ । ਇਹ ਲਗ ਭਗ 220 ਮੀਲ 
ਲੰਬਾਈ ਵਿਚ ਅਤੇ 160 ਮੀਲ ਚੁੜਾਈ ਵਿਚ ਸੀ ਅਤੇ ਇਸ ਦੀਆਂ ਹੱਦਾਂ ਉੱਤਰ ਨੂੰ 
ਸਤਲੁਜ ਤੋਂ ਲੈ ਕੇ ਕਰਨਾਲ ਅਤੇ ਰੋਹਤਕ ਤਕ ਸਨ ਅਤੇ ਚੜਦੇ ਪਾਸਿਓ” ਜਮੁਨਾ ਤੋਂ 
ਬਹਾਵਲਪੁਰ ਦੇ ਇਲਾਕੇ ਤਕ ਸਨ। ਹੁਣ ਮਿਸਲਦਾਰ ਸਰਦਾਰ ਇਲਾਕੇ ਵਿਚ ਫਿਰ 
ਨਿਕਲੈ ਅਤੇ ਥਾਓ` ਬਾਈਂ ਆਪਣੀਆਂ ਆਪਣੀਆ ਮੋਰਾਂ ਜਮਾ ਲਈਆਂ। ਸੱਕਰਚੱਕੀਆਂ, 
ਨਕਈਆਂ, ਕਨ੍ਹਂਈਆਂ ਅਤੇ ਰਾਮਗੜ੍ਹੀਆਂ ਦਾ ਧਿਆਨ ਚੂੰਕਿ ਬਹੁਤ ਜਾਲੰਧਰ ਦੁਆਬ 
ਅਤੇ ਇਸ ਦੋ ਉੱਤਰ ਨੂੰ ਸੀ ਇਸ ਲਈ ਇਨ੍ਹਾਂ ਤੋਂ ਬਿਨਾਂ ਹੋਰ ਸਾਰਿਆਂ ਨੇ ਸਰਹੰਦ ਦੀ 
ਵੰਡ ਵਿਚੋਂ ਕੁਝ ਨਾ ਕੁਝ ਇਲਾਕਾ ਜਰੂਰ ਆਪਣੇ ਕਬਜੇ ਵਿਚ ਲੈ ਲਿਆ । ਸਿੱਖ ਸਰਦਾਰ 
ਅਤੇ ਉਨ੍ਹਾਂ ਦਾ ਭਾਈ ਬੰਦ ਅਤੇ ਸੰਗੀ ਘੋੜ-ਸਵਾਰ ਪਿੰਡੇ ਪਿੰਡ ਤੁਰ ਪਏ ਅਤੇ ਉਥੇ ਦੇ 
ਮੁਖੀ, ਚੋਧਰੀ ਜਾਂ ਲੰਬੜਦਾਰ ਪਾਸੋਂ ਨਜ਼ਰਾਨੇ ਵਜੋਂ ਸਵਾ ਰੁਪਇਆ, ਗੁੜ ਦੀ ਭੇਲੀ ਜਾਂ 
ਕੋਈ ਹੋਰ ਵਸਤ ਨਜ਼ਰ ਲੈ ਕੇ ਆਪਣੀ ਮੇਰ ਦਾ ਇਲਾਨ ਕਰ ਦਿੱਤਾ ਜਾਂਦਾ । ਦੂਸਰੇ 
ਸਰਦਾਰ ਇਸ ਪਿੰਡ ਨੂੰ ਨਾ ਛੇੜਦੇ ਅਤੇ ਕਿਸੇ ਹੋਰ ਪਿੰਡੋਂ ਜਾ ਨਜ਼ਰ ਲੈਂਦੇ ਅਤੇ ਮੇਰ ਜਾ 
ਜਮਾਉ'ਦੇ । ਉਨ੍ਹੀਵੀਂ ਸਦੀ ਦੇ ਅੱਧ ਵਿਚ ਕਨਿੰਘਮ ਆਪਣੀ “ਹਿਸਟਰੀ ਔਫ ਦੀ ਸਿਖਸ” 
ਵਿਚ ਲਿਖਦਾ ਹੈ ਕਿ ਲੋਕ ਹਾਲ ਤਕ ਦਸਦੇ ਹਨ ਕਿ (ਸਰਹੰਦ) ਦੀ ਲੜਾਈ ਜਿੱਤੀ 
ਜਾਣ ਪਿਛੋਂ ਝਟ ਪਟ ਕਿਵੇਂ ਸਿੰਘ ਇਧਰ ਉਧਰ ਖਿੱਲਰ ਗਏ ਅਤੇ ਕਿਵੇਂ ਹਰ ਘੋੜ-ਜ਼ੜ੍ਹਾ 
ਰਾਤ ਦਿਨ ਘੋੜੇ ਸਵਾਰ ਵਖ ਵਖ ਪਿੰਡਾਂ ਵਿਚ ਆਪਣੀ ਮੋਰ ਜਮਾਉਣ ਲਈ ਕਿਧਰੇ 
ਅਪਣੀ ਪੈਟੀ ਜਾ ਸੁਟਦਾ, ਕਿਧਰੇ, ਮਿਆਨ, ਕਿਧਰੇ ਆਪਣਾ ਕੋਈ ਕਪੜਾ ਜਾਂ ਕਾਠੀ 
ਦਾ ਕੋਈ ਹਿੱਸਾ। 

ਮਾਲਵੇ ਦਾ ਇਲਾਕਾ, ਪੰਜਾਹ-ਪਚਵੰਜਾ ਸਾਲ ਹੋਏ, ਅੱਗੇ ਬੰਦਾ ਸਿੰਘ ਨੋ ਫਤਿਹ 








ਖਾਲਸੈ ਨੇ ਸਰਹੰਦ ਫ਼ਤਿਹ ਕਰ ਲਈ 133 
ਕਰਕੇ ਇਥੇ ਸੁਤੰਤਰਤਾ ਦੀ ਜੋੜ ਜਗਾਈ ਸੀ ਜਿਸ ਨੂੰ ਸਰਦਾਰ ਜੱਸਾ ਸਿੰਘ ਦੀ ਅਗਵਾਈ 
ਵਿਚ ਹੁਣ ਖਾਲਸੇ ਨੇ ਫੇਰ ਪੂਰੇ ਜੋਬਨ ਵਿਚ ਜਗਾ ਦਿੱਤਾ ਅਤੇ ਪੰਜਾਬ ਦੇ ਇਸ ਹਿੱਸੇ ਨੂੰ 
ਦੁੱਰਾਨੀਆਂ ਦੀ ਪੰਜਾਲੀ ਹੇਠੋਂ ਕੱਢ ਕੇ ਹਿੰਦੁਸਤਾਨ ਦੀ ਆਜਾਦੀ ਦਾ ਪੱਕਾ ਮੂਢ ਬੱਧਾ । 

ਇਸ ਵੇਲੇ ਖਾਲਸੇ ਨੇ ਜਿੱਥੇ ਜਿੱਥੇ ਕਬਜੋ ਕੀਤੇ ਉਨ੍ਹਾਂ ਦਾ ਮਿਸਲਵਾਰ ਮੋਟਾ ਮੋਟਾ 
ਵਿਚ ਦਿੱਤਾ ਹੋਇਆ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਚੂੰਕਿ ਸੁਤੰਤਰਤਾ ਦੀ 
ਇਸ ਲੜਾਈ ਅਤੇ ਜਿੱਤ ਵਿਚ ਪੰਥ ਦਾ ਪਾਤਸ਼ਾਹ, ਸੁਲਤਾਨਲ-ਕੋਮ, ਅਤੋ ਖਾਲਸੇ ਦਾ 
ਮੁਖੀ ਸਰਦਾਰ ਸੀ ਅਤੇ ਸੁਭਾਵਕ ਤੋਰ ਤੇ ਬੜਾ ਸੰਤੋਖੀ ਸਿੰਘ ਸੀ ਇਸ ਲਈ ਉਸ ਨੇ ਇੱਥੇ 
ਆਪ ਕੋਈ ਇਲਾਕੇ ਨਹੀਂ ਮੱਲੇ । ਕੇਵਲ ਨਾਮ ਮਾਤਰ ਹੀ ਨਿਸ਼ਾਨੀ ਦੇ ਤੋਰ ਤੇ ਪੰਜ ਧਿੰਡ 
ਨਾਰਾਇਨਗੜ੍ਹ, ਭੜੋਗ, ਬਰਵਾਲੀਆਂ, ਜਗਰਾਉਂ ਅਤੇ ਫਤਿਹਫੜ੍ਹ ਪਰ ਆਪਣੀ ਮੇਰ 
ਰਖੀ । 
ਸ਼ਹਿਰ ਸਰਹੰਦ ਅਤੇ ਇਸ ਦੇ ਚੁਗਿਰਦੇ ਦੇ ਇਲਾਕੇ ਪਰ ਕਬਜ਼ਾ 
ਸਨ, ਸਿੰਘਾਂ ਦੇ ਦਿਲਾਂ ਵਿਚ ਸੁਭਾਵਕ ਤੋਰ ਤੇ ਹੀ ਇਸ ਲਈ ਘਿਰਣਾ ਹੋ ਰਈ ਹੋਈ 
ਸੀ। ਉਹ ਇਸ ਨੂੰ ਸ੍ਰਾਪਿਆ ਹੋਇਆ ਮੰਦ-ਭਾਗਾ ਥਾਂ ਸਮਝਦੇ ਸਨ ਅਤੇ ਇਸ ਦਾ ਨਾਉ” 
ਲੈਣਾ ਭੀ ਚੰਰਾਂ ਨਹੀਂ ਸੀ ਸਮਝਦੇ ਅਤੇ ਇਸ ਨੂੰ 'ਗੁਰੂ-ਮਾਰੀ” ਕਰਕੇ ਸਦਦੇ ਸਨ । ਇਸ 
ਲਈ ਦੇਸ ਦੀ ਵੰਡ ਵੇਲੇ ਕੋਈ ਸਰਦਾਰ ਭੀ ਇਸ ਨੂੰ ਲੈਣ ਨੂੰ ਤਿਆਰ ਨਹੀਂ ਸੀ। ਪਰ 
ਇਹ ਆਖਿਰ ਕਿਸੇ ਨਾ ਕਿਸੇ ਦੇ ਸਪੁਰਦ ਤਾਂ ਕਰਨਾ ਹੀ ਸੀ। ਸੋ ਸਲਾਹ ਇਹ ਹੋਈ ਕਿ 
ਸ਼ਹਿਰ ਦੇ ਉਸ ਇਕ ਮੁੱਹਲੇ ਫ਼ੋ ਲੋਕ, ਜੋ ਉਜਾੜਿਆ ਨਹੀਂ ਸੀ ਗਿਆ, ਜਿਸ ਸਰਦਾਰ 
ਦਾ ਪੱਲਾ ਫੜ ਲੈਣ, ਉਸ ਦੇ ਨਾਉਂ ਇਹ ਗੁਰੂ ਪੰਥ ਵੱਲੋਂ ਅਰਦਾਸ ਕਰ ਦਿੱਤਾ ਜਾਏ। 
ਉਸ ਨੂੰ ਕੋਈ ਦੋਸ਼ ਨਹੀਂ ਹੋਵੇਗਾ । ਸ਼ਹਿਰ ਦੇ ਲੋਕਾਂ ਨੇ ਭਾਈ ਬੁੱਢਾ ਸਿੰਘ ਦਾ ਪੱਲਾ ਫੜ 
ਲਿਆ। ਇਸ ਪਰ ਸਾਰਾ ਦਲ ਬੜਾ ਖੁਸ਼ ਹੋਇਆ । ਫ਼ਾਈਕੇ ਉੱਜ ਭੀ ਅਰਦਾਸ ਦੀ ਥਾਂ 
ਹੀ ਸਨ । ਇਸ ਪਰ ਭਾਈ ਬੁੱਢਾ ਲਿੰਘ ਭੀ ਇਸ ਨੂੰ ਰੱਖ ਕੋ ਬਹੁਤ ਖੁਸ਼ ਨਹੀਂ ਸਨ । ਇਸ 
ਲਈ ਉਨ੍ਹਾਂ ਨੇ ਪੰਝੀ ਹਜਾਰ ਰੁਪਿਆਂ'ਲੈ ਕੇ ਇਸ ਦਾ ਪ੍ਰਬੰਧ 22 ਸਾਵਨ, ਸੰਮਤ 1821 
ਬਿ. 2 ਅਗਸਤ, ਸੰਨ 1764, ਨੂੰ ਬਾਬਾ ਆਲਾ ਸਿੰਘ ਨੂੰ ਦੇ ਦਿੱਤਾ । ਦੋ ਵਰ੍ਹੇ ਪਿਛੋ 
ਮਹਾਰਾਜਾ ਅਮਰ ਸਿੰਘ ਨੇ ਭਾਈ ਬੁੱਢਾ ਸਿੰਘ ਨੂੰ ਬਾਰਾਂ ਪਿੰਡ ਆਦਮਪੁਰ, ਟੋਡਰਪੁਰ 
ਆਦਿ ਦੇ ਕੇ ਇਹ ਸ਼ਹਿਰ ਪੱਕੀ ਤਰਾਂ ਹੀ ਲੈ ਲਿਆ। 

ਮੁਕੱਦਮਾ ਚਹਾਰਮੀਆ, ਸੀ ?-8, 16201 

ਸਫਹੰਦ ਦੇ ਉਜਾੜੇ ਵੇਲੇ ਬਾਬਾ ਆਲਾ ਸਿੰਘ ਨੇ ਬੜੀ ਉਂਦਾਰਤਾ ਨਾਲ ਇਥੋਂ ਦੇ 
ਉੱਜੜੇ ਹੋਏ ਲੋਕਾ ਨੂੰ ਪਟਿਆਲੇ ਆ ਵਸਣ ਲਈ ਪ੍ਰੇਰਨਾ ਕੀਤੀ ਅਤੇ ਉਨ੍ਹਾਂ ਨੂੰ ਹਰ 
ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ । ਪਟਿਆਲੇ ਦੇ ਕਿਲੋ ਦੇ ਚੜ੍ਹਦੇ ਵੱਲ ਉਨ੍ਹਾਂ ਨੂੰ ਖੁਲ੍ਹੀ 


ਛਲ ਦੇ 





134 ਸਰਦਾੜ ਜੱਸਾ ਸਿੰਘ ਆਹਲੂਵਾਲੀਆ 
ਥਾਂ ਦਿੱਤੀ । ਉਨ੍ਹਾਂ ਦਾ ਸਮਾਨ ਆਦਿ ਲਿਆਉਣ ਲਈ ਗੱਡੈ ਅਤੇ ਊਠ ਭੇਜੇ ਅਤੇ ਸ਼ੁਰੂ 
ਸ਼ੁਰੂ ਵਿਚ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਅਤੇ ਗੁਰੂ ਕਾ ਲੰਗਰ ਲਾ ਦਿੱਤਾ, ਜਿਸ 
ਦੀ ਦੇਖ ਭਾਲ ਉਨ੍ਹਾਂ ਦੀ ਰਾਣੀ ਮਾਈ ਫ਼ਤਿਹ ਕੋਰ--ਪ੍ਰਸਿੱਧ ਮਾਈ ਫੱਤੋ--ਆਪ 
ਕਰਦੀ ਸੀ। ਇਹ ਆਬਾਦੀ ਸਰ਼ਹੰਦੀ ਮਹੱਲਾ ਦੇ ਨਾਉ” ਨਾਲ ਮਸ਼ਹੂਰ ਹੋਈ ਅਤੇ ਹੁਣ 
ਤਕ ਉਹੀ ਨਾਉ ਚਲਿਆ ਆ ਰਿਹਾ ਹੈ ਅਤੇ ਇਸ ਦੇ ਨਾਲ ਦੇ ਬਾਜ਼ਾਰ ਦਾ ਨਾਉ 
ਸਰਹੰਦੀ ਬਾਜਾਰ ਹੈ। 
ਮਲੇਰ ਕੋਟਲਾ ਅਤੇ ਰਾਇਕੋਟ ਛੱਡ ਦਿੱਤੇ ਗਏ 

ਇੱਥੇ ਇਕ ਗੱਲ ਖਾਸ ਤੌਰ ਤੇ ਜਿਕਰ ਕਰਨ ਵਾਲੀ ਹੈ। ਉਹ ਇਹ ਕਿ ਭਾਵੇਂ 
ਜਿੰਘਾਂ ਨੇ ਦੁੱਰਾਨੀਆਂ ਪਾਸੋ ਸਰਹੰਦ ਖੋਹ ਲਈ ਸੀ, ਪਰ ਸਿੰਘਾਂ ਦੀ ਇਹ ਮੁਹਿੰਮ ਕੇਵਲ 
ਰਾਜਸੀ ਮੁਹਿੰਮ ਸੀ ਜੋ ਦੇਸ ਨੂੰ ਗੈਰ-ਮੁਲਕੀ ਜਾਬਰਾਂ ਪਾਸੋਂ ਸੁਤੰਤਰ ਕਰਨ ਲਈ ਸੀ। 
ਇਹ ਮੁਸਲਮਾਨੀ ਹਕੂਮਤ ਜਾਂ ਮੁਸਲਮਾਨਾਂ ਦੇ ਵਿਰੁੱਧ ਉਨ੍ਹਾਂ ਦੇ ਮੁਸਲਮਾਨ ਹੋਣ ਕਰਕੇ 
ਉੱਕੀ ਹੀ ਨਹੀਂ ਸੀ । ਇਸ ਗੱਲ ਦੇ ਹੁੰਦੇ ਹੋਏ ਭੀ ਕਿ ਮਲੈਰ ਕੋਟਲੀਆਂ ਨੇ ਕਈ ਵਾਰੀ, 
ਅਤੇ ਖਾਸ ਕਰ ਘੱਲੂ-ਘਾਰੇ ਵੇਲੇ ਸਿੰਘਾਂ ਦਾ ਸਖ਼ਤ ਵਿਰੋਧ ਕੀਤਾ ਸੀ । ਸਿੰਘਾਂ ਨੇ ਮਲੇਰ 
ਕੋਟਲੇ ਦੇ ਇਲਾਕੇ ਨੂੰ ਨਹੀ ਛੇੜਿਆ । ਭਾਵੇਂ ਮਲੇਰਕੋਟਲੀਆਂ ਪਾਸ ਚੋਖੇ ਪਿੰਡ ਸਨ ਪਰ 
ਸਿੰਘਾਂ ਨੇ ਨਾ ਇਸ ਵੇਲੇ ਕੋਈ ਲਾਲਚ ਕੀਤਾ ਅਤੇ ਨਾ ਹੀ ਪੁਰਾਣਾ ਵੈਰ ਕੱਢਣ ਲਈ 
ਕੋਈ ਬਹਾਨਾ ਬਣਾਇਆ । ਉਨ੍ਹਾਂ ਨੂੰ ਯਾਦ ਸੀ ਕਿ ਜਿਸ ਵੇਲੋ ਵਜੀਰ ਖ਼ਾਨ ਨੇ ਸਰੰਹਦ 
ਵਿਚ ਸਾਹਿਬਜਾਦਿਆਂ ਨੂੰ ਕਤਲ ਕਰਨ ਦਾ ਗੁਕਮ ਦਿੱਤਾ ਸੀ ਤਾਂ ਉਥੇ ਬੈਠੇ ਸ਼ੇਰ ਮੁਹੰਮਦ 
ਖ਼ਾਨ ਮਲੇਰ- ਕੋਟਲੀਏ ਨੇ ਉਸ ਨੂੰ ਵਰਜਨ ਦਾ ਜਤਨ ਕੀਤਾ ਸੀ ਅਤੇ ਜਦ ਉਸ ਦੀ 
ਪੇਸ਼ ਨਾ ਗਈ ਤਾਂ ਉਹ ਹਾਹ ਦਾ ਨਾਹਰਾ ਮਾਰ ਕੇ ਉਥੋਂ ਉਠ ਕੇ ਚਲਾ ਗਿਆ ਸੀ। ਇਸ 
ਹਮਵਢਰਦੀ ਨੂੰ ਸਿੰਘਾਂ ਨੇ ਕਦੀ ਭੀ ਨਹੀਂ ਭੁਲਾਇਆਂ । ਇਥੇ ਤਕ ਕਿ ਸੰਨ 1947 ਵਿਚ 
ਹਿੰਦੁਸਤਾਨ ਦੀ ਵੰਡ ਵੇਲੇ ਦੀ ਹੁੱਲੜਬਾਜੀ ਵਿਚ ਭੀ ਖਾਲਸੈ ਨੇ ਮਲੇਰ-ਕੋਟਲੀਆਂ ਨੂੰ 
ਕੋਈ ਤੱਤੀ ਵਾਉ ਨਹੀਂ ਲੱਗਣ ਦਿੱਤੀ ਅਤੇ ਪਟਿਆਲੇ ਦੀ ਫੌਜ ਉਨ੍ਹਾਂ ਦੀ ਰਾਖੀ ਲਈ 
'ਮਲੇਰ-ਕੋਟਲੇ ਦੇ ਇਲਾਕੇ ਵਿਚ ਜਾ ਪਹੁੰਚੀ ਸੀ । 

ਇਸੇ ਤਰ੍ਹਾਂ ਹੀ ਰਾਇਕੋਟ ਦੇ ਰਾਇ ਇਲਿਆਸ ਵੱਲ, ਜੋ ਰਾਇ ਕਲ੍ਹਾ ਦੀ ਬੰਸ 
ਵਿਚੋਂ ਸੀ ਜਿਸ ਨੇ ਆਪਣਾ ਆਦਮੀ ਨੂਰੂ ਭੇਜ ਕੇ ਸਾਹਿਬਜਾਦਿਆਂ ਸਬੰਧੀ ਖਬਰ ਗੁਰੂ 
ਸਾਹਿਬ ਨੂੰ ਸਰਹੰਦੋ ਮੰਗਵਾ ਕੇ ਦਿੱਤੀ ਸੀ, ਕਿਸੇ ਭੀ ਮਿਸਲਦਾਰ ਸਰਦਾਰ ਨੇ ਕੈਰੀ ਅੱਖ 
ਨਹੀਂ ਕੀਤੀ ਅਤੇ ਜਗਰਾਉਂ ਦਾਂ ਇਲਾਕਾ ਮੁਸਲਮਾਨ ਹਾਕਮਾਂ ਪਾਸ ਪਹਿਲੇ ਵਾਂਝੂ ਹੀ 
ਟਿਕਿਆ ਰਿਹਾ। (ਪ੍ਰਾਚੀਨ ਪੰਥ, 509] 
“ਗੁਰੂ ਕੀ ਚਾਦਰ” 

ਸਰਹੰਦ ਦੀ ਲੁੱਟ ਵਿਚ ਸਿੰਘਾਂ ਨੂੰ ਕਾਫੀ ਧਨ ਹਥ ਲੱਗਾ । ਨੋ ਲੱਖ ਰੁਪਇਆ ਇਸ 
ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਹਿੱਸੇ ਆਇਆ । ਪਰ ਸਰਦਾਰ ਸੱਸਾ 








ਖਾਲਜੈ ਨੇ ਸਰਹੰਦ ਫੜਿਹ ਕਰ ਲਈ 135 
ਸਿੰਘ ਇਸ ਵਿਚੋਂ ਇਕ ਪੈਸਾ ਭੀ ਆਪਣੋ ਕੋਲ ਨਹੀਂ ਸਨ ਰਖਣਾ ਚਾਹੁੰਦੇ । ਉਨ੍ਹਾਂ ਨੂੰ ਪਤਾ 
ਸੀ ਕਿ ਘੱਲੂ-ਘਾਰੇ ਤੋਂ ਮੁੜਦਾ ਹੋਇਆ ਅਹਿਮਦ ਸ਼ਾਹ ਸੀ ਦਰਬਾਰ ਸਾਹਿਬ ਨੂੰ ਬਰੂਦ 
ਦੋ ਕੁੱਪਿਆਂ ਨਾਲ ਉੜਾ ਗਿਆ ਸੀ, ਬੁੰਗੇ ਢਾ ਦਿੱਤੇ ਸਨ ਅਤੇ ਸਰੋਵਰ ਗੰਦੇ ਮਲਬੇ ਅਤੇ 
ਮਨੁੱਖਾਂ ਅਤੇ ਡੰਗਰਾਂ ਦੀਆਂ ਹੱਡੀਆਂ ਆਦਿ ਨਾਲ ਪੂਰਿਆ ਗਿਆ ਸੀ । ਇਸ ਦੀ ਸੇਵਾ 
ਹਾਲੇ ਤਕ ਨਹੀਂ ਸੀ ਹੋ ਸਕੀ। ਇਸ ਲਈ ਸਰਦਾਰ ਜੱਸਾ ਸਿੰਘ ਨੇ ਇਕ ਦਿਨ ਸਰਬਤ 
ਖਾਲਸੇ ਨੂੰ ਇੱਕਠਾ ਕਰ ਕੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਦੀ ਗੱਲ ਤੋਰ ਦਿੱਤੀ, ਅਤੇ 
ਮਾਇਆ ਇੱਕਠੀ ਕਰਨ ਲਈ ਗੁਰੂ ਦੇ ਨਾਉੱ' ੜੇ ਇਕ ਚਾਦਰ ਬਿਛਾ ਦਿੱਤੀ, ਜਿਸ ਪਰ 
ਸਭੇ ਤੋਂ ਪਹਿਲਾਂ ਆਪਣੀ ਵੱਲੋਂ ਸਾਰੇ ਦਾ ਸਾਰਾ ਨੌ ਲੱਖ ਰੁਪਇਆ ਢੇਰੀ ਕਰ ਦਿੱਤਾ। 
ਇਹ ਚਾਦਰ 'ਗੁਰੂ ਕੀ ਚਾਦਰ” ਦੇ ਨਾਉ ਨਾਲ ਮਸ਼ਯੂਰ ਹੋਈ ਅਤੇ ਪੰਜ ਲੱਖ ਤੋਂ ਕੁਝ 
ਉੱਪਰ ਦੂਸਰੇ ਸਰਦਾਰਾਂ ਪਾਸੋਂ ਇੱਕਠਾ ਹੋਇਆ । ਇਹ ਸਾਰੀ ਰਕਮ ਭਾਈ ਦੇਸ ਰਾਜ 
ਬਿਧੀਚੰਦੀਏ ਦੇ ਹਵਾਲੇ ਕਰ ਦਿੱਤੀ ਗਈ ਤਾਕਿ ਦੜਬਾਰ ਸਾਹਿਬ ਦੀ ਸੇਵਾ ਤੇ ਲਾ 
ਦਿੱਤੀ ਜਾਏ। ਚੁਨਾਚਿ ਭਾਈ ਦੇਸ ਰਾਜ ਨੇ ਇਹ ਸੇਵਾ ਬੜੀ ਸ਼ਰਧਾ ਅਤੇ ਪੇਮ ਨਾਲ 
ਨਿੜਾਈ ਅਤੇ ਬਹੁਤ ਸਾਰੇ ਢੱਠੇ ਹੋਏ ਬੁੰਗੈ ਆਦਿ ਭੀ ਉਸਾਰ ਦਿੱਤੇ । 

[ਤਾਗੀਸ ਕਪੂਰਥਲਾ, 196-97. ਤਾਰੀਖਿ ਅੰਮ੍ਰਿਤਸਰ ] 





ਜਵਾਹਰ /ਸੱਘ ਭਰਤਪਰੀਏ ਦਾ ਸਹ/ਇਤਾ 





ਭਰਤਪੁਰੀਏ ਜਵਾਹਰ ਸਿੰਘ ਦੇ ਵਕੀਲ ਖਾਲਸੇ ਪਾਸ ਆਏ (ਫਰਵਰੀ ਸੰਨ 1764) 

ਸਰਦਾਰ ਜੱਸਾ ਸਿੰਘ ਅਜੇ ਸਰਹੰਦ ਦੇ ਇਲਾਕੇ ਦੀ ਵੰਡ ਅਤੇ ਪਰਬੰਧ ਵਿਚ ਰੁੱਝਾ 
ਹੋਇਆ ਸੀ ਕਿ ਭਰਤਪੁਰੀਏ ਜਾਟ ਰਾਜਾ ਜਵਾਹਰ ਸਿੰਘ ਦੇ ਵਕੀਲ ਆਏ ਅਤੇ ਬੇਨਤੀ 
ਕੀਤੀ ਕਿ ਨਜੀਬੁੱਦੋਲਾ ਰੋਹੇਲਾ ਸਾਡੇ ਇਲਾਕੇ ਵਿਚ ਊਧਮ ਮਚਾ ਰਿਹਾ ਹੈ, ਰਾਜਾ ਸੂਰਜ 
ਮੱਲ--ਜਫਾਹਰ ਸਿੰਘ ਦਾ ਪਿਤਾ--ਨਜੀਬੁੱਦੋਲਾ ਨਾਲ ਲੜਦਾ ਹੋਇਆ 25 ਦਸੰਬਰ 
1763 ਨੂੰ ਮਾਰਿਆ ਗਿਆ ਹੈ, ਜਵਾਹਰ ਸਿੰਘ ਦਾ ਰਾਜ ਅਜੇ ਨਵਾਂ ਨਵਾਂ ਹੀ ਹੈ, ਇਸ 
ਲਈ ਕਿਰਪਾ ਕਰਕੇ ਉੱਸ ਦੀ ਸਹਾਇਤਾ ਕੀਤੀ ਜਾਏ । ਨਜੀਬੁੱਦੋਲਾ ਹਿੰਦੁਸਤਾਨ ਵਿਚ 
ਅਹਿਮਦ ਸ਼ਾਹ ਦੁੱਰਾਨੀ ਦਾ ਇਕ ਬੜਾ ਵੱਡਾ ਹਮਾਇਤੀ ਅਤੇ ਹੱਥ-ਠੌਕਾ ਸੀ ਅਤੇ ਸਿੰਘ 
ਹੁਣੇ ਹੀ ਅਹਿਮਦ ਸਾਹ ਦੇ ਪੰਜਾਬ ਵਿਚ ਇਕ ਵੱਡੇ ਬੰਮ੍ਹ ਜੈਨ ਖਾਨ ਨੂੰ ਫਾ ਕੇ ਹਟੇ ਸਨ 
ਜਿਸ ਨਾਲ ਮਾਲਵੇ ਵਿਚੋ ਦੁੱਰਾਨੀ ਰਾਜ ਦਾ ਗੜ੍ਹ ਟੁੱਟ ਗਿਆ ਸੀ। ਇਸ ਲਈ ਖਾਲਸਾ 
ਜੀ ਨੇ ਦੇਸ ਦੇ ਵੈਰੀਆਂ ਦੇ ਹਥ ਨੋਕੇ ਨਜੀਬ ਨੂੰ ਭੀ ਇਕ ਸੱਟ ਮਾਰਨ ਲਈ ਜਵਾਹਰ ਸਿੰਘ 
ਭਰਤਪੁਰੀਏ ਦੀ ਸਹਾਇਤਾ ਕਰਨੀ ਪਰਵਾਨ ਕਰ ਲਈ । ਇਸ ਦੇ ਖਾਲਸਾ ਜੀ ਨੂੰ ਭੀ 
ਕਈ ਫਾਇਦੇ ਸਨ। ਇਕ ਤਾਂ ਇਹ ਕਿ ਇਸ ਤਰ੍ਹਾਂ ਦੇਸ ਵਿਚ ਦੁੱਰਾਨੀਆਂ ਦਾ ਜੋਰ ਘਟ 
ਜਾਵੇਗਾ ਅਤੇ ਅੱਗੇ ਨੂੰ ਜੇਦ ਭੀ ਕਦੀ ਅਹਿਮਦ ਸ਼ਾਹ ਆਇਆ ਤਾਂ ਉਸ ਦੋ ਇੱਥੇ ਪੈਰ 
ਨਹੀਂ ਜੰਮ ਸਕਣਗੇ, ਦੂਸਰੇ ਸਰਹੰਦ ਦੀ ਜਿੱਤ ਤੋਂ ਬਾਅਦ ਉਨ੍ਹਾਂ ਦਾ ਹੋਰ ਬੋਲ ਬਾਲਾ ਹੋ 
ਜਾਏਗਾ ਅਤੇ ਪੰਜਾਬ ਤੋਂ ਬਾਹਰ ਭੀ ਰੁਹਬ ਜੰਮ ਜਾਏਗਾ। ਇਸ ਦੇ ਨਾਲ ਹੀ ਮਾਇਆ 
ਦੇ ਕੁਝ ਗੱਫੇ ਭੀ ਲੱਭ ਪੈਣਗੇ ਜਿਸ ਨਾਲ ਉਹ ਪੰਜਾਬ ਵਿਚ ਆਪਣੇ ਅੱਡੇ ਹੋਰ ਜਿਆਦਾ 
ਪੱਕੇ ਕਰ ਸਕਣਗੇ । 

ਸਰਦਾਰ ਜੱਸਾ ਸਿੰਘ ਨੇ ਸੋਚਿਆ ਕਿ ਭਰਤਪੁਰੀਏ ਜਟ ਦੀ ਸਭ ਤੋਂ ਵੱਧ ਸਹਾਇਤਾ 
ਇਸ ਤਰ੍ਹਾਂ ਹੀ ਹੋ ਸਕਦੀ ਹੈ ਕਿ ਨਜੀਬੁੱਦੋਲੇ ਨੂੰ ਭਰਤਪੁਰੋਂ ਫੋਜ ਹਟਾ ਲੈਣ ਲਈ ਮਜਬੂਰ 
ਕਰ ਦਿੱਤਾ ਜਾਏ ਅਤੇ ਇਸ ਦਾ ਵਧੀਆਂ ਢੰਗ ਇਹ ਹੈ ਕਿ ਨਜੀਬੁੱਦੋਲਾ ਦੇ ਆਪਣੇ ਇਲਾਕੇ 
ਉੱਤੇ ਹੱਲਾ ਕਰ ਦਿੱਤਾ ਜਾਏ । ਇਸ ਨਾਲ ਉਸ ਨੂੰ ਘਬਰਾਹਟ ਪੈ ਜਾਏਗੀ ਅਤੇ ਉਹ ਬਾਹਰਲੀ 
ਜਵਾਹਰ ਸਿੰਘ ਦੇ ਵਿਰੁੱਧ ਮੁਹਿੰਮ ਛਡ ਕੇ ਆਪਣੇ ਘਰ ਦੀ ਰਾਖੀ ਲਈ ਭੱਜਾ ਆਏਗਾ । 

















ਜਵਾਹਰ ਸਿੰਘ ਭਰਤਪੁਰੀਏ ਦੀ ਸਹਾਇੜਾ 137 
ਉੱਤੇ, ਜਿਥੇ ਕਿ ਨਜੀਬੁੱਦੋਲਾ ਦਾ ਇਲਾਕਾ ਸੀ, ਹੱਲਾ ਕਰਨ ਦੀ ਤਿਆਰੀ ਕਰ ਲਈ 
ਅਤੇ ਪਾਰਲੀਆਂ ਮਿਸਲਾਂ ਦੇ ਸਰਦਾਰ ਚੜ੍ਹਤ ਸਿੰਘ ਸੁਕਰਰੱਕੀਆ, ਝੰਡਾ ਸਿੰਘ, ਗੰਡਾ 
ਸਿੰਘ ਭੰਗੀਆਂ, ਸਰਦਾਰ ਤਾਰਾ ਸਿੰਘ ਨੈਬਾ ਡੱਲੇਵਾਲੀਆ ਅਤੇ ਨਕਈਆਂ ਆਦਿ ਨੂੰ 
ਛੁੱਟੀ ਦੇ ਦਿੱਤੀ ਕਿ ਉਹ ਜਾ ਕੇ ਆਪੋ ਆਪਣੇ ਇਲਾਕਿਆਂ ਦੀ ਸਾਰ ਲੈਣ। 
ਗੰਗ-ਦੁਆਬ ਤੇ ਹੱਲਾ 

ਫਰਵਰੀ ਸੰਨ 1764 ਦੇ ਤੀਸਫੇ ਹਫਤੇ ਸਰਦਾਰ ਜੱਸਾ ਸਿੰਘ ਦੀ ਕਮਾਨ ਹੋਠਾਂ 
ਸਰਦਾਰ ਖੁਸ਼ਹਾਲ ਸਿੰਘ, ਕਹੋੜਾ ਸਿੰਘ, ਬਘੇਲ ਸਿੰਘ, ਤਾਰਾ ਸਿੰਘ ਗੈਬਾ, ਗੁਰਬਖਸ਼ 
ਸਿੰਘ, ਭੰਗਾ ਸਿੰਘ, ਕਰਮ ਸਿੰਘ, ਰਾਇ ਸਿੰਘ ਆਦਿ ਨੇ ਜਾਲੀ ਹਜਾਰ ਘੋੜ-ਸਵਾਰਾਂ 
ਨਾਲ ਬੂੜੀਏ ਦੇ ਪੱਤਣੋ ਜਮੁਨਾ ਪਾਰ ਕੀਤੀ ਅਤੇ 20 ਫਰਵਰੀ ਨੂੰ ਸਹਾਰਨਪੁਰ ਜਾ 
ਮਾਰਿਆ। ਇਥੋਂ ਵਖ ਵਖ ਥਾਵਾਂ ਮਿਥ ਕੇ ਮਿਸਲਦਾਰ ਸਰਦਾਰ ਆਪਣੇਂ ਆਪਣੇ ਨਿਸ਼ਾਨੇ 
ਵੱਲ ਨੂੰ ਹੋ ਪਏ। ਇਹ ਖਬਰ ਪੁੱਜਦੇ ਸਾਰ ਨਜੀਬੁੱਦੋਲਾ ਨੂੰ ਹੱਥਾਂ ਪੈਰਾਂ ਦੀ ਪੈ ਗਈ । 
ਆਪਣੀ ਵੱਲੋਂ ਤਾਂ ਉਹ ਹੋਰ ਥਾਂ ਫਤਿਹ ਕਰਨ ਗਿਆ ਸੀ, ਪਰ ਪਿੱਛੋਂ ਚੋਰਾਂ ਨੂੰ ਮੋਰ ਪੈ ਗਏ 
ਅਤੇ ਪੁਰਾਣੇ ਇਲਾਕੇ ਭੀ ਗੁਆ ਬੈਠਾ । ਉਹ ਵਾਹੇ ਦਾਹੀ ਭੱਜਾ ਘਰ ਨੂੰ ਆਇਆ ੧ ਪਰ 
ਇਥੇ ਉਸ ਦੇ ਭਾ ਦੀ ਬਣ ਗਈ । ਜੇ ਉਹ ਇਕ ਥਾਂ ਵੱਲ ਜਾਏ ਤਾਂ ਪਿਛੋਂ ਸਿੰਘ ਦੂਸਰੇ 
ਸ਼ਹਿਰ ਉੱਤੇ ਜਾ ਪੈਣ । ਜੇ ਉਧਰ ਨੂੰ ਮੁੜੇ ਤਾਂ ਉਹ ਤੀਸਰੇ ਥਾਂ ਤੇ ਹੱਲਾ ਕਰ ਦੇਣ । ਇਸ 
ਦਿਓਬੰਦ, ਮੁਜੱਫਰਨਗਰ, ਜੁਆਲਾਪੁਰ, ਕਨਖਲ, ਲਢੋਰਾ, ਨਜੀਬਾਬਾਦ ਆਦਿ ਤੇ 
ਝਪਟਾਂ ਮਾਰ ਮਾਰ ਕੇ ਨਜੀਸੁੱਦੋਲਾ ਨੂੰ ਹੈਰਾਨ ਅਤੇ ਵੈਰਾਨ ਕਰ ਦਿੱਤਾ । ਹੁਣ ਉਸ ਵਾਸਤੇ 
ਬਚਾਉ ਦਾ ਕੋਈ ਰਾਹ ਨਟੀਂ ਸੀ ਦਿਸਦਾ । ਇਸ ਲਈ ਉਸ ਨੇ ਖਾਲਸਾ ਜੀ ਪਾਸ ਵਕੀਲ 
ਭੇਜੇ ਅਤੇ ਗਿਆਰਾਂ ਲੱਥ ਰੁਪਇਆ ਨਜਰਾਨਾ ਭੇਟ ਕੀਤਾ। ਹੁਣ ਤਕ ਖਾਲਸੇ ਦਾ 
ਮਤਲਬ ਖੂਫਾ ਹੋ ਚੁੱਕਾ ਸੀ । ਜਵਾਹਰ ਸਿੰਘ ਦੀ ਖਲਾਸੀ ਹੋ ਗਈ ਸੀ, ਨਜੀਬੁੱਦੋਲਾ ਦਾ 
ਲੱਕ ਤੋੜਿਆ ਜਾ ਚੁੱਕਾ ਸੀ, ਸਿੰਘਾਂ ਦਾ ਹਰ ਪਾਸੇ ਬੋਲ ਬਾਲਾ ਸੀ ਅਤੇ ਉਨ੍ਹਾਂ ਨੇ 
ਗਿਆਰਾਂ ਲੱਖ ਦਾ ਨਜਰਾਨਾ ਲੈਂ ਕੈ ਨਜੀਬ ਦੀ ਧੋਣ ਨਿਵਾ ਦਿੱਤੀ । ਇਸ ਵੇਲੇ ਇਸ ਤੋਂ 
ਵੱਧ ਜੋਨ ਕੋਈ ਪਰਯੋਜ਼ਨ ਨੈ ਹੀਂ ਨਹੀਂ ਸੀ । ਇਸ ਲਈ ਸਰਦਾਰ ਜੱਸਾ ਸਿੰਘ ਨੇ ਸਣੇ ਦਲ 


ਖ਼ਾਲਸਾ ਦੇ ਵਤਨਾਂ ਵੱਲ ਵਾਗਾਂ ਮੋੜ ਲਈਆਂ ਅਤੇ ਫਰਵਰੀ ਦੇ ਅੰਤ ਵਿਚ ਖੈਰੀਂ ਮਿਹਰੀ . 


ਪੰਜਾਬ ਵਾਪਸ ਆਂ ਗਏ । ਰ੍ 
[ਨੂਰੁਦੀਨ (ਰਸੀਦ), ਨਜਾਝਿੱਦੋਲਾ, 77. ਤ/ਹਮਾਸ-ਨਾਨਾ (ਰਾਓ), 113; 

ਗੰਡਾ ਸਿੰਘ, ਅਹਿਮਦ ਸ਼ਾਹ ਦੁੱਰਾਨਨ, 293] 
ਖਾਲਸਾ ਜੀ ਫੇਰ ਜਵਾਹਰ ਸਿੰਘ ਦੀ ਮਦਦ ਤੇ (ਦਸੰਬਰ 1764-ਫਰਵਰੀ 1765) 


[ 
॥ 


138 ਸਰਦਾਰ ਜੱਸਾ ਸਿੰਘ ਆਜ਼ਲੂਵਾਲੀਆ 
ਸੁਖਾਲੇ ਹੀ ਖਲਾਸੀ ਹੋ ਜਾਣ ਪੁਰ ਉਸ ਦਾ ਹੋਸਲਾ ਵਧ ਗਿਆ ਅਤੇ ਖਾਲਸਾ ਜੀ ਨਾਲ 
ਭਰੋਸੇ ਜੋਗ ਮਿਤਰਾਨਾ ਸੰਬੰਧ ਕਾਇਮ ਹੋ ਗਏ । ਉਹ ਨਜੀਬ ਪਾਸੋਂ ਆਪਣੇ ਪਿਉ ਦਾ 
ਬਦਲਾ ਲੈਣਾ ਚਾਹੁੰਦਾ ਸੀ । ਇਸ ਲਈ ਉਸ ਨੋ ਮਲਹਾਰ ਰਾਓ ਹੋਲਕਰ ਨਾਲ ਗੀਢ ਤੁਪ 
ਕਰ ਲਈ ਅਤੇ ਖਾਲਸਾ ਜੀ ਨੂੰ ਭੀ ਸਹਾਇਤਾ ਲਈ ਲਿਖਿਆ । ਨਜੀਬੁੱਦੋਲਾ ਇਸ ਵੇਲੇ 
ਵਕੀਲਿ-ਮੁਤਲਿਕ ਅਰਥਾਤ ਕੁੱਲੀ-ਕਾਰ-ਮੁਖਤਾਰ ਸੀ। ਇਸ ਲਈ ਜਵਾਹਰ ਸਿੰਘ ਨੇ 
ਦਿੱਲੀ ਉੱਤੇ ਧਾਵਾ ਬੋਲ ਦਿੱਤਾ ਅਤੇ 15-16 ਨਵੰਬਰ 1764 ਨੂੰ ਨਜੀਬ ਨਾਲ ਪਹਿਲੀਆਂ 
ਟੱਕਰਾਂ ਹੋਈਆ । ਇਸ ਵੇਲੇ ਮਲਹਾਰ ਰਾਓ ਹੋਲਕਰ ਤਮਾਸ਼ਾ ਵੇਖਦਾ ਰਿਹਾ ਅਤੇ 
ਜਵਾਹਰ ਸਿੰਘ ਦੀ ਕੋਈ ਖਾਸ ਮਦਦ ਨਾ ਕੀਤੀ । ਇਸ ਲਈ ਉਸ ਨੂੰ ਮਰਾਨਿਆਂ ਉੱਤੇ 
ਕੋਈ ਬਹੁਤੀ ਆਸ ਨਾ ਰਹੀ । ਸਰਦਾਰ ਜੱਸਾ ਸਿੰਘ ਆਹਲੂਵਾਲੀਏ ਭੀ ਦਲ ਖਾਲਸਾ ਦੇ 
ਪੰਦਰਾਂ ਹਜ਼ਾਰ ਨਾਲ ਦਸੰਬਰ ਸੰਨ 1764 ਦੇ ਆਖਰੀ ਜਾਂ ਜਨਵਰੀ 1765 ਦੇ ਪਹਿਲੇ 
ਦਿਨੀਂ ਦਿੱਲੀ ਜਾ ਪਹੁੰਚੇ । 

ਜਦ ਖਾਲਸਾ ਜੀ ਬਰਾੜੀ ਘਾਟ ਤੇ ਪੁੱਜੇ ਤਾਂ ਜਵਾਹਰ ਸਿੰਘ ਜਮੁਨਾ ਪਾਰ ਕਰ ਕੇ 
ਉਨ੍ਹਾਂ ਨੂੰ ਮਿਲਣ ਆਇਆ । ਖਾਲਸਾ ਜੀ ਦਾ ਦੀਵਾਨ ਸਜ ਰਿਹਾ ਸੀ । ਜਵਾਹਰ ਸਿੰਘ ਦੇ 
ਨਾਲ ਹੀ ਇਕ ਨਫਰ ਉੱਸ ਦਾ ਹੁੱਕਾ ਚੁੱਕੀ ਆ ਗਿਆ । ਸਿੰਘਾਂ ਨੇ ਉਸ ਨੂੰ ਬਾਹਰ ਹੀ 
ਰੋਕ ਦਿੱਤਾ । ਗੱਲ-ਬਾਤ ਪਿਛੋਂ ਅਰਦਾਸੀਏ ਸਿੰਘ ਨੇ ਅਰਦਾਸ ਵਿਚ ਇਹ ਸਬਦ ਆਖੇ 
<ਹੇ ਸਤਿਗੁਰੂ, ਸੂਰਜ ਮੱਲ ਦਾ ਪੁੱਤਰ ਜਵਾਹਰ ਸਿੰਘ ਗੁਰੂ ਨਾਨਕ ਦਾ ਸ਼ਰਧਾਲੂ 
ਖਾਲਸਾ ਜੀ ਦੀ ਸ਼ਰਣ ਆਇਆ ਹੈ ਆਪ ਦੀ ਕਿਰਪਾ ਨਾਲ ਆਪਣੇ ਪਿਓ ਦਾ ਬਦਲਾ 
ਲੈਣਾ ਚਾਹੁੰਦਾ ਹੈ,” ਆਦਿ । ਜਵਾਹਰ ਸਿੰਘ ਖਾਲਸਾ ਬੀ ਦੇ ਦੀਵਾਨਾਂ ਦੇ ਢੰਗ ਅਤੇ 
ਰਹੁ-ਰੀਤਿ ਤੋਂ ਉੱਕਾ ਹੀ ਨਾ-ਵਾਕਿਫ਼ ਸੀ । ਉਹ ਪਹਿਲੀ ਵਾਰੀ ਹੀ ਸਿੱਖਾਂ ਦੇ ਦੀਵਾਨ 
ਵਿਚ ਆਇਆ ਸੀ । ਉਸ ਨੂੰ ਪਤਾ ਨਹੀਂ ਸੀ ਇਥੈ ਰਾਓ ਰੰਕ, ਬਾਦਸ਼ਾਹ ਅਤੇ ਗਰੀਬ, 
ਸਭ ਬਰਾਬਰ ਹੁੰਦੇ ਹਨ । ਉਹ ਆਪਣੇ ਦਰਬਾਰਾਂ ਦਾ ਹੀ ਵਾਕਫ ਸੀ ਜਿਥੇ ਸਭ ਲੋਕ 
ਰਾਜਿਆਂ ਦੇ ਆਉਣ ਵੇਲੇ ਹੱਥ ਜੋੜ ਕੇ ਸਿਰ ਨੀਵੇਂ ਕਰ ਕੇ ਖੜੇ ਹੋ ਕੇ ਉਨ੍ਹਾਂ ਨੂੰ ਨਮਸਕਾਰ 
ਕਰਦੇ ਸਨ । ਪਰ ਗੁਰੂ-ਖਾਲਸੈ ਦੇ ਦੀਵਾਨ ਵਿਚ ਆਉਣ ਵਾਲਾ ਹਰ ਕੋਈ ਆਪ ਹੱਥ 
ਜੋੜ ਕੇ ਨਿੰਮ੍ਰਤਾ ਨਾਲ ਆਉਂਦਾ ਹੈ ਅਤੇ ਗੁਰੂ ਰੱਥ ਸਾਹਿਬ ਨੂੰ ਮੱਥਾ ਟੇਕ ਕੇ ਸੱਜੇ ਖੱਬੇ 
ਬੈਠੀ ਸੰਗਤ ਨੂੰ ਬੜੀ ਅਧੀਨਗੀ ਨਾਲ ਫ਼ਤਿਹ ਬਲਾਉਂਦਾ ਹੈ ਅਤੇ ਜਿਥੇ ਥਾਂ ਮਿਲ 
ਜਾਏ, ਬੈਠ ਜਾਂਦਾ ਹੈ। ਜਵਾਹਰ ਸਿੰਘ ਵਾਸਤੇ ਇਹ ਸਭ ਕੁਝ ਅਨੋਖਾ ਸੀ । ਉੱਸ ਨੂੰ ਪਤਾ 
ਨਹੀਂ ਸੀ ਕਿ ਖਾਲਸੇ ਦੀ ਰਹਿਤ ਵਿਚ ਤਮਾਕੂ ਦੀ ਸਖਤ ਮਨਾਹੀ ਹੈ ਅਤੇ ਉਨ੍ਹਾਂ ਦੇ 
ਦੀਵਾਨਾਂ ਵਿਚ ਹੁੱਕਾ ਨਾਲ ਲਿਜਾਣਾ ਇਕ ਬੜੀ ਭਾਰੀ ਅਵੱਗਿਆ ਹੈ। ਇਸ ਲਈ 
ਖਾਲਸੇ ਵੱਲੋਂ ਉਸ ਦੇ ਹੁਕਈ ਨੂੰ ਰੋਕਣਾ ਉੱਸ ਨੂੰ ਕੁਝ ਚੰਗਾ ਨਾਂ ਲੱਗ' ਅਤੇ ਅਰਦਾਸ ਦੇ 
ਸ਼ਬਦ ਵੀ ਕੁਝ ਜੱਚੇ ਨਾ । ਭਾਵੇਂ ਇਹ ਸਭ ਕੁਝ ਉਸ ਦੀ ਆਪਣੀ ਨਾਵਾਕਵੀ ਦੇ ਕਾਰਣ 








ਜਵਾਹਰ ਸਿੰਘ #ਰਤਪੁਤੀਏ ਦੀ ਮਹਾਇਤਾ 139 
ਸੀ, ਪਰ ਉਸ ਨੂੰ ਇਸ ਵੇਲੈ ਖਾਲਸਾ ਜੀ ਦੀ ਸਹੀਇਤਾ ਦੀ ਲੋੜ ਸੀ, ਇਸ ਲਈ ਉਸ 
ਨੇ ਕੋਈ ਗੱਲ ਵਧਾਈ ਨਹੀਂ ! 

ਫੈਸਲਾ ਇਹ ਹੋਇਆਂ ਕਿ ਖਾਲਸਾ ਜੀ ਉੱਤਰ ਵੱਲੋਂ ਸਬਜੀ ਮੰਡੀ ਦੇ ਪਾਸਿਓ” 
ਸ਼ਹਿਰ ਉੱਤੋ ਹੱਲਾ ਕਰਿਆ ਕਰਨ ਅਤੇ ਨਜੀਬ ਦਾ ਇਲਾਕਾ ਭੀ ਉਜਾੜਨ ਤਾਕਿ ਉਸ 
ਨੂੰ ਓਧਰ ਦਾ ਭੀ ਵਿਕਰ ਪੈ ਜਾਵੇ । ਸਿੰਘਾਂ ਦੇ ਨਿੱਤ ਦੇ ਹੱਲਿਆਂ ਨੇ ਨਜੀਬ ਨੂੰ ਕਾਫ਼ੀ ਜਿੱਚ 
ਕੀਤਾ, ਪਰ ਉਨ੍ਹਾਂ ਪਾਸ ਕੋਈ ਤੋਪਾਂ ਨਹੀਂ ਸਨ, ਇਸ ਲਈ ਉਹ ਦਿੱਲੀ ਉੱਤੇ ਕੋਈ 
ਬਹੁਤਾ ਅਸਰ ਨਾ ਕਰ ਸਕੇ । 4 ਫਰਵਰੀ 1765 ਨੂੰ ਖਾਲਸਾ ਜੀ ਅਤੇ ਨਜੀਸ਼ੁੱਦੋਲਾ ਦੇ 
ਰ਼ੂਹੇਲਿਆਂ ਨੂੰ ਹਾਰ ਕੋ ਪਿੱਛੇ ਹਟਨਾ ਪੈ ਗਿਆ ( (ਕਾਨੂਨਰੀ, ਜਾਟਸ, 1761 
ਇਤਨੇ ਨੂੰ ਖਬਰਾਂ ਆਉਂਣੀਆਂ ਸ਼ੁਰੂ ਹੋ ਗਈਆਂ ਕਿ ਨਜੀਬੁੱਦੋਲਾ ਦੇ ਸੱਦੇ ਉੱਤੇ 
ਅਹਿਮਦ ਸ਼ਾਹ ਦੁੱਰਾਨੀ ਪੰਜਾਬ ਵਿਚ ਆ ਪੁੱਜਾ ਹੈ। ਇਸ ਗੱਲ ਨੇ ਮਰਾਨਿਆਂ ਨੂੰ ਫਿਕਰ 
ਪਾ ਦਿੱਤਾ। ਮਲਹਾਰ ਰਾਓ ਅੱਗੇ ਹੀ ਨਜੀਬ ਨੂੰ ਬਹੁਤਾ ਨੁਕਸਾਨ ਨਹੀਂ ਸੀ ਪੁੱਜਣ ਦੇਣਾ 
ਚਾਹੁੰਦਾ । ਉਸ ਦੇ ਨਾਲ ਇਮਾਦੁਲ-ਮੁਲਕ ਗਾਜੀ-ਉ-ਦੀਨ ਭੀ, ਜੋ ਸੂਰਜ ਮੱਲ ਦੇ ਵੇਲੇ 
ਤੋਂ ਭਰਤਪੁਰ ਵਿਚ ਪਨਾਹਗੀਰ ਸੀ, ਇਕ ਸੁਰ ਹੋ ਗਿਆ ਅਤੇ ਅੰਦਰੋਂ ਅੰਦਰੀ ਨਜੀਬੁੱਦੋਲਾ 
ਨਾਲ ਸੁਲਾਹ ਦੀ ਗੱਲ ਗਿਣ-ਮਿਥ ਲਈ । ਜਵਾਹਰ ਸਿੰਘ ਸੁਲਾਹ ਦੇ ਹੱਕ ਵਿਚ ਨਹੀਂ 
ਸੀ। ਪਰ ਜਦ ਮਲਹਾਰ ਅਤੇ ਇਮਾਦ ਵੈਰੀ ਨਾਲ ਰਲ ਗਏ ਤਾਂ ਅੰਤ ਮਜਬੂਰ ਹੋ ਕੇ ਉਸ 
ਨੂੰ ਭੀ ਇਹ ਸੁਲਾਹ ਦੀ ਗੱਲ ਪਰਵਾਨ ਕਰਨੀ ਪੈ ਰਈ । ਇਹ ਹੀ ਨਹੀਂ ਬਲਕਿ ਸ਼ੂਰਜ 
ਮੱਲ ਦੇ ਵੇਲੇ ਦੇ ਕੁਝ ਪੁਰਾਣੇ ਸਰਦਾਰ ਭੀ ਜਵਾਹਰ ਸਿੰਘ ਦੇ ਵਿਰੁੱਧ ਸਨ ਅਤੇ ਅੰਦਰ 
ਖਾਨਿਉ ਉਸ ਦੀ ਹਾਰ ਚਾਹੁੰਦੇ ਸਨ । ਖਾਲਸਾ ਜੀ ਨੂੰ ਇਸ ਘਸੋਰ ਮਸੋਰੇ ਦਾ ਪਤਾ ਉਦੋਂ 
ਲੱਗਾ ਕਿ ਜਦੋਂ ਸਾਰੀ ਗੱਲ ਪੂਰੀ ਤਰ੍ਹਾਂ ਸਿਰੇ ਚੜ੍ਹ ਰਈ ਅਤੇ 16 ਫਰਵਰੀ ਨੂੰ ਜਵਾਹਰ 
ਸਿੰਘ ਦਿੱਲਿਓ” ਡੇਰਾ ਡੰਡ' ਚੁੱਕ ਕੇ ਭਰਤਪੁਰ ਨੂੰ ਤੁਰ ਰਿਆ । 
[ਨੂਰੁਦੀਨ (ਰਸ਼ੀਦ), 77-108; ਸਰਕਾਰ, ਛਾਲ ਔਫ ਦੀ ਗਲ ਐਂਪਹੰਟਨ, ਦੂਸਰੀ, 459-68, 
ਕਾਣੂਨਗੋ, /ਹਸ਼ਟਨੀ ਅੱਛੇ ਦੀ ਜਾਣਸ, 174-1791 
ਹੁਣ ਖਾਲਸੇ ਲਈ ਏਕੋ ਠਹਿਰਣ ਦਾ ਕੋਈ ਮਤਲਬ ਹੀ ਨਹੀਂ ਸੀ । ਉਧਰ ਅਹਿਮਦ 
ਸ਼ਾਹ ਪੰਜਾਬ ਵਿਚ ਆ ਪੁੱਜਾ ਹੋਇਆ ਸੀ ਅਤੇ ਖਾਲਸਾ ਜੀ ਦਾ ਉਥੇ ਪਹੁੰਚਣਾ ਅਤਿ 
ਜੜੂਰੀ ਸੀ। ਇਸ ਲਈ ਉਹ ਰਵਾਂ ਰਵੀਂ ਪੰਜਾਬ ਨੂੰ ਮੁੜ ਗਏ । 














ਲਾਹੋਰ ਵਿਚ ਖਾਲਸੇ ਦੀ ਈਨ ਮੰਨੀ ਗਈ 

ਜਿਸ ਵੇਲੇ ਫਰਵਰੀ ਸੰਨ 1764 ਵਿਚ ਸਰਦਾਰ ਜੱਸਾ ਸਿੰਘ ਬੁੱਢਾ ਦਲ ਸਮੇਤ 
ਭਰਤਪੁਰੀਏ ਦੀ ਸਹਾਇਤਾ ਲਈ ਨਜੀਬ ਖ਼ਾਨ ਰੋਹੇਲੇ ਦੇ ਇਲਾਕੇ ਸਹਾਰਨਪੁਰ ਵੱਲ ਨੂੰ 
ਰਿਆ ਸੀ ਤਾਂ ਤਰੁਣਾ ਦਲ ਦੇ ਸਰਦਾਰ ਜਾਲੰਧਰ ਬਾਰੀ ਅਤੇ ਰਚਨਾ ਦੁਆਬਿਆਂ ਨੂੰ ਮੁੜ 
ਗਏ ਸਨ ਤਾਂ ਕਿ ਓਧਰ ਆਪਣੀਆਂ ਮੱਲਾਂ ਦਾ ਧਿਆਨ ਰਖ ਸਕਣ । ਇਨ੍ਹਾਂ ਦੇ ਜਾਲੰਧਰ 
ਦੁਆਬੇ ਵਿਚ ਪੁੱਜਣ ਦੀ ਦੇਰ ਸੀ ਕਿ ਉਥੇ ਦਾ ਫੋਜਦਾਰ ਸਆਦਤ ਦਾਨ ਸਰਹੰਦ ਵਿਚ 
ਜੈਨ ਖ਼ਾਨ ਦੀ ਹਾਰ ਅਤੇ ਮੋਤ ਤੋਂ ਡਰਿਆ ਹੋਇਆ ਚੁਪ ਕਰਕੇ ਖਿਸਕ ਗਿਆਂ। ਇਸ 
ਤਰਾਂ ਇਹ ਦੁਆਬਾ ਸੋਖੇ ਹੀ ਪੂਰੀ ਤਰਾਂ ਖਾਲਸੇ ਦੇ ਹੱਥ ਆ ਗਿਆ। 

ਹੁਣ ਖਾਲਸਾ ਜੀ ਲਾਹੋਰ ਵੱਲ ਨੂੰ ਵਗੇ। ਇਸ ਵੇਲੇ ਇਥੇ ਕਾਬੁਲੀ ਮੱਲ ਹਾਕਮ 
ਸੀ। ਖਾਲਸੇ ਦੀ ਪਹਿਲੀ ਦੱਕਰ ਇਥੇ ਉਂਬੈਦ ਖ਼ਾਨ ਨਾਲ ਹੋ ਪਈ ਜੋ ਇਥੇ ਕਲਾਨੌਰ 
ਆਇਆ ਹੋਇਆ ਸੀਂ। ਇਸ ਵਿਚ ਉਬੈਦ ਖ਼ਾਨ ਮਾਰਿਆ ਗਿਆ। ਹੁਣ ਸਿੰਘ ਕਾਬੁਲ਼ੀ 
ਮੱਲ ਦੇ ਦੁਆਲੇ ਹੋ ਗਏ ਅਤੇ ਲਾਹੋਠ ਦੇ ਕਸਾਈਆਂ ਨੂੰ ਸਜਾ ਦੇਣ ਲਈ ਕਿਹਾ, ਜਿਨ੍ਹਾਂ 
ਨੇ ਪਿੱਛੇ ਜਿਹੇ ਖੁਲ੍ਹਮ ਖੁਲ੍ਹਾ ਸ਼ਹਿਰ ਵਿਚ ਤੀਹ ਗਊਆਂ ਮਾਰੀਆਂ ਸਨ ਅਤੇ ਇੱਥੇ ਦੇ 
ਹਿੰਦੂਆਂ ਦੇ ਦਿਲ ਦੁਖਾਏ ਸਨ। ਕਾਬਲੀ ਮੱਲ ਨੇ ਉੱਤਰ ਦਿੱਤਾ ਕਿ ਮੈਂ ਦੀਨਦਾਰ 
(ਮੁਸਲਮਾਨ) ਅਹਿਮਦ ਸ਼ਾਹ ਬਾਦਸ਼ਾਹ ਦਾ ਨੌਕਰ ਹਾਂ। ਗਊ-ਬਧ ਬੰਦ ਕਰਨ ਨਾਲ 
ਉਹ ਗੁੱਸੇ ਹੋਵੇਗਾ । ਪਰ ਲਾਹੋਰ ਦੀਆਂ ਕੰਧਾਂ ਪਾਸ ਖੜੋਤੋ ਖਾਲਸਾ ਜੀ ਨੂੰ ਭੀ ਗੁੱਸੇ ਕਰ 
ਸਕਣਾ ਔਖਾ ਸੀ। ਇਸ ਲਈ ਸ਼ਹਿਰ ਦੇ ਪਤਵੰਤਿਆਂ ਦੀ ਪਰਵਾਨਗੀ ਲੈ ਕੇ ਦੋ ਤਿੰਨ 
ਕਸਾਈਆਂ ਦੇ ਹੱਥ ਅਤੇ ਨੱਕ ਵਢਵਾ ਦਿੱਤੇ । ਇਸ ਦੇ ਨਾਲ ਹੀ ਕਾਬੁਲੀ ਮੱਲ ਨੇ ਖਾਲਸਾ 
ਜੀ ਨੂੰ ਨਜਰਾਨਾ ਦੇਣਾ ਮੰਨ ਲਿਆ ਅਤੇ ਸਰਦਾਰ ਹਰੀ ਸਿੰਘ ਦਾ ਵਕੀਲ ਟੇਕ ਚੰਦ 
ਆਪਣੈ ਪਾਸ ਰੱਖ ਲਿਆ ਅਤੇ ਦਸ ਰੁਪਏ ਰੋਜ ਉਸ ਨੂੰ ਦੇਣੇ ਕਰ ਲਏ । ਇਸ ਤਰਾਂ 
ਲਾਹੋਰ ਦੀ ਰਾਜਧਾਨੀ ਵਿਚ ਪਹਿਲੀ ਵਾਰੀ ਖ਼ਾਲਸੇ ਦੀ ਈਨ ਮੰਨੇ ਜਾਣ ਦਾ ਮੁੱਢ ਬੱਝ 
ਜਿਆ! 

ਲਾਹੋਰੋਂ ਨਾਲ ਹੀ ਅੱਠ ਕੁ ਮੀਲ ਤੇ ਲਹਿੰਦੇ ਵੱਲ ਨਿਆਜ ਬੇਗ਼ ਵਿਚ ਸਰਦਾਰ 








ਪੰਜਾਬ ਵਿਚ ਸਿੰਘਾ ਦਾ ਬੋਲ ਬਾਲਾ 141 
ਸੋਭਾ ਸਿੰਘ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਉਥੇ ਉਹ ਜਗਾਤ ਉੰਗ੍ਹਾਹ ਰਿਹਾ ਸੀ 
ਜਿਸ ਨਾਲ ਲਾਹੋਰ ਦੇ ਵਪਾਰੀਆਂ ਨੂੰ ਤਕਲੀਫ਼ ਹੋ ਰਹੀ ਸੀ । ਕਾਬੁਲੀ ਮੱਲ ਨੇ ਸਰਦਾਰ 
ਸੋਭਾ ਸਿੰਘ ਦਾ ਇਕ ਆਦਮੀ ਲਾਹੌਰ ਬਿਠਾ ਦਿੱਤਾ ਤਾਂ ਕਿ ਇਥੇ ਜਗਾਤ ਦਾ ਆਪਣਾ 
ਹਿੱਸਾ ਲੈ ਲਵੇ। ਇਸ ਨਾਲ ਲਾਹੋਰੀਆਂ ਨੂੰ ਜਰਾ ਸੁਖ ਹੋ ਗਿਆ। ਇਸ ਤਰਾਂ ਝਨਾਂ 
ਦਰਿਆ ਤੋਂ ਚੜ੍ਹਦੀ ਵੱਲ ਦੁੱਰਾਨੀਆਂ ਦੀ ਹਕੂਮਤ ਕੇਵਲ ਲਾਹੋਰ ਸ਼ਹਿਰ ਅਤੇ ਕਿਲੇ ਤਕ 
ਹੀ ਰਹਿ ਗਈ । ਸਾਰਾ ਇਲਾਕਾ ਖਾਲਸਾ ਜੀ ਨੇ ਸਾਂਭ ਲਿਆ । ਝਨਾਂ ਤੋਂ ਲਹਿੰਦੇ ਨੂੰ 
ਜਿਹਲਮ ਤਕ ਅਤੇ ਦੱਖਣ-ਲਹਿੰਦੇ ਨੂੰ ਮੁਲਤਾਨ ਵੱਲੋਂ ਜੋ ਕੁਝ ਉਨ੍ਹਾਂ ਦਾ ਅਸਰ ਸੀ ਉਸ 
ਦਾ ਅੰਤ ਸਰਦਾਰ ਚੜ੍ਹਤ ਸਿੰਘ ਅਤੇ ਭੰਗੀ ਸਰਦਾਰਾਂ ਨੇ ਸੰਨ 1764 ਦੀਆਂ ਗਰਮੀਆਂ ਵਿਚ 
ਕਰ ਦਿੱਤਾ । 

[ਅਲੀ-ਉ-ਦੀਨ, ਇਬਰਤ ਨਆ, 234-35; 
ਕਨ੍ਹਈਆ ਲਾਲ 84. ਸਰਕਾਰ, ਫਾਲ਼, ਦੂਸਰੀ, 494] 


ਸਰਦਾਰ ਚੜ੍ਹਤ ਸਿੰਘ ਦਾ ਰੋਹਤਾਸ ਪਰ ਕਬਜ਼ਾ 

ਸਰਦਾਰ ਚੜ੍ਹਤ ਸਿੰਘ ਨੂੰ ਸਰਹੰਦ ਤੋਂ ਮੁੜਨ ਪਰ ਪਤਾ ਲੱਗਾ ਕਿ ਖਾਲਸਾ ਜੀ ਦੇ 
ਉਧਰ ਗਏ ਹੋਏ ਹੋਣ ਵੇਲੇ ਰੋਹਤਾਸ ਦੇ ਫੌਜਦਾਰ ਸਰਬੁਲੰਦ ਖ਼ਾਨ ਨੇ ਜਿਹਲਮ ਨਦੀ ਟੱਪ 
ਕੇ ਗੁਜਰਾਤ ਦੇ ਇਲਾਕੇ ਉੱਤੇ ਕਬਜਾ ਕਰ ਲਿਆ ਹੈ ਅਤੇ ਚੋਧਰੀਆਂ ਅਤੇ ਕਾਨੂਗੋਇਆਂ 
ਨੂੰ ਕੈਦ ਕਰ ਦਿੱਤਾ ਹੈ । ਚੋਧਰੀ ਰਹਿਮਤ ਖ਼ਾਨ ਅਤੇ ਦੀਵਾਨ ਸ਼ਿਵਨਾਥ ਨੂੰ ਇਹ ਊਜ ਲਾ 
ਕੇ ਜਾਨੋ ਮਰਵਾ ਦਿੱਤਾ ਸੀ ਕਿ ਇਨ੍ਹਾਂ ਦੇ ਸੱਦੇ ਤੇ ਖਾਲਸਿਆਂ ਨੇ ਗੁਜਰਾਤ ਉੱਤੇ ਕਬਜ਼ਾ 
ਕੀਤਾ ਸੀ। ਇਸ ਲਈ ਹੁਣ ਖਾਲਸੇ ਵਾਸਤੇ ਜਰੂਰੀ ਸੀ ਕਿ ਗੁਜਰਾਤ ਸਰਬੁਲੰਦ ਖ਼ਾਨ 
ਪਾਸੋਂ ਖਾਲੀ ਕਰਾਈ ਜਾਏ, ਕੈਦ ਵਿਚ ਪਏ ਹੋਏ ਕਾਨੂਰੀ ਅਤੇ ਚੋਧਰੀ ਛੁਡਾਏ ਜਾਣ ਅਤੇ 
ਬੇਗੁਨਾਹਾਂ ਦੀ ਮੋਤ ਲਈ ਪੁੱਛ ਪਰਤੀਤ ਕੀਤੀ ਜਾਏ । ਇਹ ਧਾਰ ਕੇ ਸਰਦਾਰ ਚੜ੍ਹਤ 
ਸਿੰਘ ਅਤੇ ਗੁਜਰ ਸਿੰਘ ਭੰਗੀ ਨੇ ਰੋਹਤਾਸ ਦਾ ਕਿਲਾ ਜਾ ਘੇਰਿਆ । ਚਾਰ ਮਹੀਨੇ ਘੇਰਾ 
ਪਿਆ ਰਿਹਾ ਅਤੇ ਕਿਲਾ ਸਰ ਨਾ ਹੋਇਆ । ਹੁਣ ਸਰਦਾਰਾਂ ਨੇ ਸਲਾਹ ਕਰਕੇ ਘੇਰਾ ਚੁੱਕ 
ਕੇ ਪਿੱਛੇ ਹਟ ਤੁਰਨ ਦਾ ਬਹਾਨਾ ਕੀਤਾ । ਜਦ ਸਰਬੁਲੰਦ ਖਾਨ ਸਿੰਘਾਂ ਦੇ ਪਿੱਛੇ ਪੈਣ ਲਈ , 
ਕਿਲੇ ਤੋਂ ਬਾਹਰ ਨਿਕਲ ਆਇਆ ਤਾਂ ਸਰਦਾਰ ਅਚਾਨਕ ਇਕ ਦਮ ਪਿੱਛੇ ਨੂੰ ਮੁੜ ਪਏ 
ਅਤੇ ਖ਼ਾਨ ਨੂੰ ਘੇਰੇ ਵਿਚ ਲੈ ਲਿਆ ਅਤੇ ਜਿਉੱਦਾ ਹੀ ਫੜ ਲਿਆ । ਪਰ ਸਰਦਾਰ ਚੜ੍ਹਤ 
ਸਿੰਘ ਨੇ ਉਸ ਨੂੰ ਬੜੀ ਇੱਜਤ ਨਾਲ ਰਖਿਆ ਅਤੇ ਉਸ ਨੂੰ ਹਰ ਪ੍ਰਕਾਰ ਦੀ ਸਹੂਲਤ 
ਦਿੱਤੀ । ਇਹ ਦੇਖ ਕੇ ਸਰਬੁਲੰਦ ਖਾਨ ਇਤਨਾ ਪ੍ਰਸੰਨ ਸੀ ਕਿ ਉਸ ਨੇ ਸਰਦਾਰ ਚੜ੍ਹਤ 
ਸਿੰਘ ਨੂੰ ਕਿਹਾ ਕਿ ਜੇ ਤੂੰ ਬਾਦਸ਼ਾਹ ਬਣ ਜਾਏਂ ਤਾਂ ਮੈਂ ਤੇਰਾ ਫੋਜਦਾਰ ਬਣ ਕੇ ਸੇਵਾ ਕਰਨ 
ਨੂੰ ਤਿਆਰ ਹਾਂ। ਸਰਦਾਰ ਚੜ੍ਹਤ ਸਿੰਘ ਨੇ ਉੱਤਰ ਦਿੱਤਾ ਕਿ ਬਾਦਸ਼ਾਹੀ ਤਾਂ ਸਤਿਗੁਰੁ 
ਨੇ ਖਾਲਸੇ ਨੂੰ ਅੱਗੇ ਬਖਸ਼ੀ ਹੋਈ ਹੈ, ਅਸੀਂ ਤਾਂ ਤੈਨੂੰ ਇਸ ਕਰਕੇ ਕੈਦ ਵਿਚ ਰਖਣਾ 
ਚਾਹੁੰਦੇ ਹਾਂ ਕਿ ਦੁਨੀਆਂ ਨੂੰ ਪਤਾ ਲੱਗ ਜਾਏ ਕਿ ਚੜ੍ਹਤ ਸਿੰਘ ਨੇ ਅਹਿਮਦ ਸ਼ਾਹ 








142 ਸਰਦਾਡ ਜੱਸਾ ਸਿੰਘ ਆਹਲੂਵਾਲੀਆ 





ਸਰਦਾਰ ਚੜ੍ਹਤ ਸਿੰਘ ਸੁੱਕਰਚੱਕੀਆ 


ਨ ੬. 


੬੪" ਤੁਲ ਦਰ 2 





_ ਪੰਜਾਬ ਵਿਚ ਸਿੰਘਾਂ ਦਾ ਬੋਲ ਬਾਲਾ 143 
ਬਾਵਸ਼ਾਹ ਦੇ ਚਾਚੇ ਨੂੰ ਭੀ ਫੜ ਰਖਿਆ ਹੈ ।” ਇਹ ਸੁਣ ਕੇ ਸਰਬੁਲੰਦ ਖ਼ਾਨ ਨੇ ਕਿਹਾ ਕਿ 
ਮੈਨੂੰ ਛਡ ਦੇਣ ਵਿਚ ਤੇਰੀ ਹੋਰ ਭੀ ਜਿਆਦਾ ਸੋਭਾ ਹੋਵੇਗੀ ਕਿ ਚੜ੍ਹਤ ਸਿੰਘ ਨੇ ਅਹਿਮਦ 
ਸ਼ਾਹ ਬਾਦਸ਼ਾਹ ਦੇ ਚਾਚੇ ਨੂੰ ਛੜ ਲਿਆ ਸੀ ਅਤੇ ਫੇਰ ਛਡ ਦਿੱਤਾ । ਇਹ ਗੱਲ ਸਰਦਾਰ 
ਚੜ੍ਹਤ ਸਿੰਘ ਦੇ ਦਿਲ ਲੱਗ ਗਈ ਅਤੇ ਉਸ ਨੇ ਸਰਬੁਲੰਦ ਖ਼ਾਨ ਨੂੰ ਬੜੇ ਸਤਕਾਰ ਨਾਲ 
ਵਿਦਾ ਕਰ ਦਿੱਤਾ । 

ਇਸ ਜਿੱਤ ਨਾਲ ਜਿਹਲਮ ਅਤੇ ਸਿੰਧ ਦੇ ਵਿਚਕਾਰ ਦਾ ਸਾਰਾ ਇਲਾਕਾ ਖਾਲਸੇ 
ਦਿ ਦਿਤੀ ਸਿ 
[ਫਣੈਸ਼ ਦਾਸ, ਫਾਹਾ ਬਾਗਿ ਪੰਜਾਬ, 131; ਉੰਮਦਾਤੁ-ਤਵਾੀਖ, ਦੂਸਰੀ 12; 
੍ _ਪ੍ਰਾਜੰਨਪੰਥ ਪ੍ਕਾਸ਼ 496-98 ] 

ਸਿੰਘ ਮੁਲਤਾਨ ਅਤੇ ਡੇਰਿਆਂ ਤਕ ਜਾ ਪੁੱਜੇ `. ਰੰ 
ਰ੍ (ਜੇ ਵੇ ਸਰਦਾਰ ਜਤ ਤਰਨ 
- ਰੋਹਡਾਸ ਵਿਚ ਰੁੱਝੇ ਹੋਏ ਸਨ, ਸਰਦਾਰ ਹਰੀ ਸਿੰਘ ਭੰਗੀ, ਉਨ੍ਹਾਂ ਦੇ ਪੁੱਤਰ ਝੰਡਾ ਸਿੰਘ 
ਮੁਲਤਾਨ ਮਾਰ ਕੇ ਸਿੰਧੋ ਪਾਰ ਡੇਰਿਆਂ (ਡੇਰਾ ਇਸਮਾਈਲ ਖ਼ਾਨ ਅਤੇ ਡੇਰਾ ਗਾਜੀ ਖਾਨ) 
ਤਕ ਜਾ ਪੁੱਜੋ । ਜੂਨ 1765 ਵਿਚ ਸਮਾਪਤ ਹੋਏ “ਜੰਗ ਨਾਮੇ” ਦਾਕਰੜਾ ਕਾਜੀ ਨੂਰ 
ਮੁਹੰਮਦ ਗੁੰਜਾਬੇ ਵਾਲਾ ਲਿਖਦਾ-ਹੈ ਕਿ “ਕਾਫ਼ਰ ਸਿੱਖ, ਲਾਹੋਰ ਅਤੇ ਮੁਲਤਾਨ ਦੇ 
“ਇਲਾਕੇ ਫਿਚ ਪੁੱਜ ਗਏ ਹਨ । ਲਾਧ਼ੋਰ ਤੋਂ ਲੈ ਕੇ ਡੇਰਿਆਂ ਤਕ ਜਾ ਹੱਲੇ-ਕੀਤੇ ਹਨ. ਰਾ 


ਰਿ ਦਿ ਤਿਉ ਤਕ 
= > . 38, ਸਰ 


ਅਹਿਅਹੱਏ ਤੋਈਵਾਂ 
ਦੁੱਰਾਨੰ ਦਾ ਸ਼ੱਤਵਾਂ ਹੱਲਾ ਅਤੇ ਖਾਲਸਾ ਜੰ 





ਸਿੰਘਾਂ ਵਿਰੁੱਧ ਜਹਾਦ ਦੀ ਤਿਆਰੀ 

ਜੰਦ ਅਫ਼ਗਾਨਿਸਤਾਨ ਵਿਚ ਅਹਿਮਦ ਸ਼ਾਹ ਬਾਦਸ਼ਾਹ ਨੂੰ ਪਤਾ ਲੱਗਾ ਕਿ ਖਾਲਸਾ 
ਜੀ ਨੇ ਪੰਜਾਬ ਵਿਚੋਂ ਦੁੱਰਾਨੀਆਂ ਦੀ ਸਫ਼ ਵਲ੍ਹੋਟ ਛੱਡੀ ਹੈ, ਜੈਨ ਖ਼ਾਨ ਨੂੰ ਮਾਰ ਕੇ ਸਰਹੰਦ 
ਪਰ ਕਬਜ਼ਾ ਕਰ ਲਿਆ ਹੈ, ਜਾਲੰਧਰੋਂ ਸਆਦਤ ਖ਼ਾਨ ਡਰਦਾ ਮਾਰਾ ਭੱਜ ਗਿਆਂ ਹੈ, 
ਲਾਹੋਰ ਵਿਚ ਕਾਬੁਲੀ ਮੱਲ ਨੇ ਖਾਲਸਾ ਜੀ ਦੀ ਈਨ ਮੰਨ ਲਈ ਹੈ, ਜਹਾਨ ਖਾਨ ਅਤੇ 
ਸਰਬੁਲੰਦ ਖ਼ਾਨ ਸਿਆਲਕੋਟ ਅਤੇ ਰੋਹਤਾਸ ਵਿਚ ਸਿੰਘਾਂ ਪਾਸੋਂ ਮਾਰ ਖਾ ਕੇ ਦੌੜ ਗਏ 
ਹਨ ਅਤੇ ਹੁਣ ਸਿੰਘਾਂ ਨੇ ਮੁਲਤਾਨ ਜਾਂ ਮਾਰਿਆ ਹੈ ਅਤੇ ਸਿੰਧ ਦਰਿਆ ਪਾਰ`ਕਰ ਕੇ 
ਡੇਰਿਆਂ (ਡੇਰਾ ਗਾਜੀ ਖ਼ਾਨ ਅਤੇ ਡੇਰਾ ਇਸਮਾਈਲ਼ ਖਾਨ) ਨੂੰ ਜਾ ਹੱਥ ਲਾਇਆ 
ਹੈ--ਜਿਥੈ ਕਿ ਸਿੱਧੀ ਅਫਗਾਨਿਸਤਾਨ ਦੀ ਹੱਦ ਲਗਦੀ ਸੀ---ਤਾਂ ਉਹ ਬੜਾ 
ਘਬ੍ਰਾਇਆ । ਇਸ ਖਿਆਲ ਨਾਲ ਕਿ ਉਸ ਦੇ ਬੜੇ ਬੜੇ ਨਾਮੀ ਅਤੇ ਸੂਰਬੀਰ ਜਰਨੈਲ 
ਖ਼ਾਨ ਆਦਿ ਸਿੰਘਾਂ ਅੱਗੇ ਟਿਕ ਨਹੀਂ ਸਕੇ, ਸ਼ਾਹ ਨੇ ਕਲਾਤ ਦੇ ਬਲੋਚ ਹਾਕਮ ਮੀਰ 
ਨਸੀਰ ਖ਼ਾਨ ਨੂੰ ਲਿਖਿਆ ਕਿ ਉਹ ਹੱਜ ਲਈ ਮੱਕੇ ਜਾਣ ਦਾ ਖਿਆਲ ਛੱਡ ਕੇ ਆਪਣੀ 
ਪੂਰੀ ਫੌਜ ਲੈ ਕੇ ਸਿੰਘਾਂ ਵਿਰੁੱਧ ਜਹਾਦ ਲਈ ਪੰਜਾਬ ਵਿਚ ਉਸ ਦੇ ਨਾਲ ਸ਼ਾਮਲ ਹੋਵੇ । 

ਉਧਰ ਮੀਰ ਨਸੀਰ ਖ਼ਾਨ ਨੇ ਭੀ ਮੁਲਤਾਨ ਅਤੇ ਡੇਰਿਆਂ ਵਿਚ ਖਾਲਸਾ ਜੀ ਦੇ 
ਹੱਲਿਆਂ ਦੀਆਂ ਖਬਰਾਂ,ਸੁਣ ਲਈਆਂ ਸਨ । ਉਸ ਨੂੰ ਆਪਣੇ ਇਲਾਕੇ ਦਾ ਫਿਕਰ ਪੈ 
ਗਿਆ ਸੀ ਜੋ ਡੇਰਾ ਗਾਜ਼ੀ ਖ਼ਾਨ ਤੋਂ ਲਹਿੰਦੇ ਨੂੰ ਬਹੁਤੀ ਦੂਰ ਨਹੀਂ ਸੀ । ਉੱਜ ਮੁਲਤਾਨ ਭੀ 
ਪੀਰਾਂ ਵਕੀਰਾਂ ਦੀਆਂ ਖਾਨਕਾਹਾਂ, ਜ਼ਿਆਰਤ-ਗਾਹਾਂ ਅਤੇ ਮਕਬਰਿਆਂ ਦੀ ਥਾਂ ਸੀ। ਇਸ 
ਲਈ ਮੀਰ ਨਸੀਰ ਖ਼ਾਨ ਨੇ ਸਿੰਘਾਂ ਦੇ ਵਿਰੁੱਧ ਜਹਾਦ ਕਰਨ ਦੀ ਤਜਵੀਜ਼ ਮੁਲਾਣਿਆਂ 
ਅਹਿਮਦਸ਼ਾਹ ਪਾਸੋਂ ਆਗਿਆ ਲੈ ਲੈਣ ਦੀ ਸਲਾਹ ਦਿੱਤੀ । 
ਅਹਿਮਦ ਸ਼ਾਹ ਅਤੇ ਮੀਰ ਨਸੀਰ ਖ਼ਾਨ ਦੀ ਪੰਜਾਬ ਪਰ ਚੜ੍ਹਾਈ 


ਦੁੱਰਾਨੀ ਦਾ ਸੱਤਵਾਂ ਹੱਲਾਂ ਅਤੇ ਖਾਲਸਾ ਜੀ 145 
ਸੰਨ 1764 ਵਿਚ ਸਿੰਘਾਂ ਦੇ ਵਿਰੁੱਧ ਜਹਾਦ ਦਾ ਨਿਸ਼ਚਾ ਕਰ ਕੇ ਪੰਜਾਬ ਤੇ ਆ ਚੜ੍ਹੇ ਅਤੇ 
ਐਮਨਾਬਾਦ ਦੇ ਲਾਗੈ ਅਠਾਰਾਂ ਹਜ਼ਾਰ ਢੱਰਾਨੀਆਂ ਅਤੇ ਬਾਰਾਂ ਹਜ਼ਾਰ ਬਲੋਚਾਂ ਦੀਆਂ 
ਦੋਨੋਂ ਫੋਜਾਂ ਇਕੱਠੀਆਂ ਹੋ ਗਈਆਂ। ਰ੍ 

ਗੁੰਜਾਬੇ ਦਾ ਕਾਜੀ ਨੂਰ ਮੁਹੰਮਦ ਭੀ ਮੀਰ ਨਸੀਰ ਖ਼ਾਨ ਦੇ ਲਸ਼ਕਰ ਵਿਚ ਆ 
ਰਲਿਆ ਅਤੇ ਬੇਨਤੀ ਕੀਤੀ ਕਿ ਇਸ ਧਰਮ-ਜੁਧ ਤੋਂ ਮੁੜਨ ਪਰ ਜਦ ਅਹਿਮਦ ਸ਼ਾਹ 
ਥਾਂ ਕਾਜ਼ੀ ਬਣਾ ਦੇਣਾ ਅਤੇ ਮੈਂ ਤੁਹਾਡੇ ਨਾਲ ਚਲਾਂਗਾ ਅਤੇ ਇਸ ਜੰਗ ਦਾ ਹਾਲ ਲਿਖ 
ਕੇ ਪੇਸ਼ ਕਰਾਂਗਾ । ਨਸੀਰ ਖ਼ਾਨ ਨੇ ਇਹ ਗੱਲ ਪਰਵਾਨ ਕਰ ਲਈ ਅਤੇ ਇਸ ਤਰ੍ਹਾਂ ਇਸ 
ਜਹਾਦ ਦਾ “ਜੰਗਨਾਮਾ” ਲਿਖਿਆ ਗਿਆ ਹੈ ਜਿਸ ਦੇ ਆਧਾਰ ਤੇ ਇਹ ਅਧਿਆਇ 
ਲਿਖਿਆ ਗਿਆ ਹੈ । ਅਹਿਮਦਸ਼ਾਹ ਦੇ ਇਸ ਹੱਲੇ ਦਾ ਇਸ ਵਿਸਥਾਰ ਨਾਲ ਹਾਲ ਹੋਰ 
ਕਿਧਰੇ ਨਹੀਂ ਮਿਲਦਾ । 

ਇਸ ਵੇਲੇ ਕੇਂਦਰੀ ਪੰਜਾਬ ਲਗਭਗ ਸਿੰਘਾਂ ਤੋਂ ਖਾਲੀ ਪਿਆ ਸੀ । ਜਿਵੇਂ ਪਿੱਛੋ 
ਲਿਖਿਆ ਗਿਆ ਹੈ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬੁੱਢਾ ਦਲ ਦੇ ਪੰਦਰਾਂ 
ਹਜ਼ਾਰ ਸਿੰਘਾਂ ਨਾਲ ਭਰਤਪੁਰੀਏ ਜਾਟ ਦੀ ਸਹਾਇਤਾ ਲਈ ਦਿੱਲੀ ਵੱਲ ਸੀ । ਭੰਗੀ 
ਸਰਦਾਰ ਸਾਂਦਲ ਬਾਰ ਦੇ ਇਲਾਕੇ ਵੱਲ ਗਏ ਹੋਏ ਸਨ । ਇਕੱਲਾ ਸਰਦਾਰ ਚੜ੍ਹਤ ਸਿੰਘ 
ਹੀ ਉਸ ਵੇਲੇ ਰਚਨਾ ਅਤੇ ਬਾਰੀ ਦੁਆਬ ਵਿਚ ਸੀ। ਉਹ ਭੀ ਸਿਆਲਕੋਟ ਰਿਆ 
ਹੋਇਆ ਸੀ । ਸ਼ਾਹ ਦੇ ਆਉਦੇ ਹੋਣ ਦੀ ਖਬਰ ਮਿਲਦੇ ਸਾਰ ਉਸ ਨੇ ਲਾਹੋਰ ਵੱਲ ਨੂੰ 
ਧਾਈ ਕਰ ਦਿੱਤੀ । 

ਇਸ ਲਈ ਜਿਸ ਵੇਲੇ ਅਹਿਮਦ ਸ਼ਾਹ ਬੇ-ਰੋਕ-ਟੋਕ ਨਵੰਬਰ ਦੇ ਤੀਸਰੇ ਚੋਥੇ ਹਫ਼ਤੇ 
ਲਾਹੌਰ ਆ ਪੁੱਜਾ ਤਾਂ ਉਸ ਦਾ ਟਾਕਰਾ ਕਰਨ ਵਾਲਾ ਓਥੇ ਕੋਈ ਭੀ ਨਹੀਂ ਸੀ । ਸ਼ਾਹ ਸੋਚਾਂ 
ਵਿਚ ਪੈ ਗਿਆਂ ਅਤੇ ਇਕ ਮਜਲਸ ਕਰ ਕੇ ਆਪਣੇ ਸਰਦਾਰਾਂ ਦੀ ਸਲਾਹ ਪੁੱਛੀ ਕਿ ਇਸ 
ਹਾਲਤ ਵਿਚ ਕੀ ਕਰਨਾ ਚਾਹੀਦਾ ਹੈ । 
ਸਰਦਾਰ ਚੜ੍ਹਤ ਸਿੰਘ ਦਾ ਹੱਲਾ 

ਦੂਸਰੇ ਦਿਨ ਸਵੇਰੈ ਹੀ ਆਮ ਰਵਾਜ ਅਨੁਸਾਰ ਵੱਡੇ ਵੱਡੇ ਅਫਗਾਨ ਸਰਦਾਰ 
ਬਾਦਸ਼ਾਹ ਦੀ ਸੇਵਾ ਵਿਚ ਹਾਜ਼ਰ ਸਨ ਕਿ ਮੁਰ੍ਹੈਲ ਗਾਰਦ ਵੱਲੋਂ ਇਕ ਤੇਜ਼ ਘੋੜ-ਚੜ੍ਹਾ 
ਭੱਜਾ ਆਇਆ ਅਤੇ ਸੁਨੋਹਾ ਦਿੱਤਾ ਕਿ ਸਿੱਖਾਂ ਦਾ ਇਕ ਲਸ਼ਕਰ ਦੁੱਰਾਨੀ ਫ਼ੋਜ ਪਰ ਆ 
ਪਿਆ ਹੈ ਅਤੇ ਉਨ੍ਹਾਂ ਨੇ ਅਗਲੀ ਗਾਰਦ ਦੇ ਗਾਜ਼ੀਆਂ ਦਾ ਬੁਰਾ ਹਾਲ ਕਰ ਦਿੱਤਾ ਹੈ ਅਤੇ 
ਜੇ ਸ਼ਾਹ ਛੇਤੀ ਹੀ ਸਹਾਇਤਾ ਲਈ ਨਾ ਪੁੱਜਾ ਤਾਂ ਸੰਸਾਰ ਵਿਚ ਹਨੇਰ ਆ ਜਾਵੇਗਾ । 

ਸਿੰਘਾਂ ਦੇ ਇਸ ਲਸ਼ਕਰ ਦਾ ਆਗੂ ਸਰਦਾਰ ਚੜ੍ਹਤ ਸਿੰਘ ਸੀ ਜੋ ਅਚਾਨਕ ਹੀ 
ਬਲੋਚ ਗਾਜੀਆਂ ਦੇ ਹਜੋਲ (ਅਗਾਊ” ਦਸਤੇ) ਉੱਤੇ ਜਾ ਪਿਆ ਸੀ, ਜਿਸ ਦੀ ਕਮਾਨ 
ਗਹਿਰਾਮ ਖ਼ਾਨ ਮਗਸੀ ਅਤੇ ਅਹਿਮਦ ਖਾਨ ਬਲੀਦੀ ਦੇ ਹੱਥ ਸੀ। ਸਰਦਾਰ ਚੜ੍ਹਤ 


੧. (੨. ਚੀ ੧੧੯੬੪ 


 & ਬੀ 
ਹੈ ਮਾ$। ਰੱ 
ਰ `ਮ/ਜਿਜਜਲੂ ਓਂ 
ਕੀ 7੩ ਮਾਨਤੀਲ 
੧੧6 


ਦਿ 
ਰੀ 
ਗ= ਮ. ਦਲਜਿ '£ ਗਜ? ੜੇ ਵਾ ੮ਿ ਦਿਸੇ ਤਾਜ 
੫ 


_ ੯ 


146. ਜਾ ਸਰਦ ਜੱਜ ਸੰਪ ਆਰਝੂਵਾਲੀਆ 

ਸੰ ਦਾ ਹੱਲਾ ਇਤਨਾ ਤਜ ਅਤੇ ਸੜ, ਕਿ ਅਹਿਮਦ ਮਨ ਮਤ ਉਸ ਦਾ ਪਰ 
ਆਪਣ ਰਲ ਦੀ ਸਹਾਇਤਾ ਲਈ ਪੱਜੇ। ਮਲਾਰ ਵਿਚ ਨਸੀਂ ਘੜਾ 
ਮਾਰਿਆ ਗਿਆ ਅਤੇ, ਉਹ ਭੋਿੰ ਤੇ ਡਿਗ ਪਿਆ। ਐਨਇਸ ਵੈੜ ਜੋ ਕਿਧਰੇ ਮੀਰ 
ਨਸੀਰ ਖਾਨ ਦੇ ਦੋ. ਬੰਦੂਕਾਂ ਵਾਲੇ ਨੌਕਰ ਹੱਲ, ਕਰਨ ਵਾਲੇ ਸਿੰਘਾਂ ਪੁਰ ਗੋਲੀ ਨਾ ਆ 
ਦਾਗਦੇ ਤਾਂ ਉਸ ਦਾ ਰੱਬ ਹੀ ਰਾਖਾ ਸੀ ਜਾਤ ਤਕ ਗਹਿ, ਗੌਰ ਲੜਾਈ ਹੁੰਦੀ ਰਹੀ ਅਤ 
ਹਨੇਰਾ ਧੈ ਜਾਣ ਪਜ਼ ਹੀ ਮੁੱਕੀ । ਸਿੰਘਾਂ ਦਾ ਜੁੱਲਾ ਕਕ੍ਰੰਨ ਦਾ ਆਪੁਣਾਂ ਹੀਂ ਢੰਗ (ਸੀ ਕਿ 
ਪਹਿਲਾਂ. ਇਕ-ਜੱਥਾ ਜ਼ਰਾ ਕੁ ਹਟਵੇਂ ਟਿਕਾਣੇ ਤੋਂ ਗੋਲੀਆਂ ਦੀ ਵਾੜੇ ਾੜਦਾਂ ਅਤੇ ਫੇਂਰ 
ਬੰਦੂਕਾਂ ਭਰਨ ਲਈ ਪਿੱਛੇ ਹਣ ਜਾਂਦ । ਇਤਣੋ ਨੂੰ,ਇਕ ਹੋਰ ਜਥਾ ਸਰੇ ਪਾਸਿਉਂ 
ਛਲਕ ਮਾਰ ਦਿੰਦਾ। ਇਸ ਤਰ੍ਹਾਂ ਤਿੰਨ ਜਾਰ ਜੱਥੇ ਵਾਰੋ ਵਾਰੀ ਸਾਰਿਆਂ ਪਾਸਿਆਂ ਤੋਂ 
ਗੋਲੀਆਂ ਦਾ ਮੀਂਹ ਵਰ੍ਹਾਈ,ਰਖਦੇ ਅਤੇ ਵੈਰੀ ਨੂੰ ਕਿਸੇ ਕਿਸੇ ਪਾਸੇ ਭੀ ਨਾਂ ਮੂੰਹ ਮੋੜਨ 


ਦਿੰਦੇ, ਨਾ ਦਮ ਲੈਣ। ਆਪ ਤਾਂ ਜਰਾ ਦਮ ਲੈ ਲੈਚੋਂ ਸਨ ਪਰ ਵੈਰੀ ਦੀ ਜਿਦ ਨਕ ਵਿ 















(1 


ਬਾਦਸ਼ਾਰ ਨੇ ਉਜ.ਦੀ. ਦਲੇਰੀ ਪਰ ਉਸਨੂੰ ਵਈ ਦਿੱਤੀ ਤੇ ਨਾਲੇ ਉਸ ਨੂੰ ਰੋਕ 
ਗੋਤ ਸਟ ਵੱ ਮਕਰ ਕੈਨ. ਆਪਣੀ ਜਨ ਪਰ 
-ਵਿਚ ਨਾਂ ਪਾਂਵੈ। . “ ਜੰਗਨਾਮਾ, 80-97] 
ਤੀਹਾਂ ਸਿੰਘਾਂ ਦੀ ਅੰਮ੍ਰਿਤਸਰ ਵਿਚ ਕੁਰਬਾਨੀ `` ਸਦ 
`. ਇਸ ਤਰ੍ਹਾਂ ਸਰਦਾਰ ਚੜ੍ਹਤ ਸਿੰਘ ਅਹਿਮਦ ਸਾਹ ਨਾਲ ਇਕ ਟੈਂਕਰ ਲੈ ਕੇ ਦੂਸਰੇ 
ਮੋਕੇ ਦੀ ਤਾੜ ਵਿਚ ਇੱਕਲ-ਵਾਂਝੇ ਹੋ ਗਿਆ1 ਸ਼ਾਹ ਨੂੰ ਕਿਸੇ ਨੇ ਖਬਰ ਦਿੱਤੀ ਕਿਸਿੰਘ 
ਅੰਮ੍ਰਿਤਸਰ ਵਲ ਨੂੰ ਚਲੇ ਗਏ ਹਨ (ਸਹ ਲੁਈ ਸਾਹੂ ਉਧਰ ਨੰ ਤੁਰ ਪਿਆ। ਤਿੰਨ ਦਿਨ 
ਅਤੇ ਤਿੰਨ ਰਾੜਾਂ ਰਾਹ ਵਿਚ ਲੱਗ ਗਈਆਂ ਅਤੇ ਚੌਥੀ ਰਾਤੇ (0 ਨਵੰਬਰ, ਸੰਨ 1764 
ਨੰ) ਅੰਮ੍ਰਿਤਸਰ ਪਹੁੰਚਾ । ਰਾਹ ਵਿਚ ਸਿੰਘ ਆ ਟਕਰੁਦੂ, ਹੋਣੇ ਹਨੰ। ਪਹਿਲੀ ਦਸੰਬਰ ਨੂੰ 
ਜਦ ਅਹਿਮਦ ਸ਼ਾਹ੍‌ਸੀ ਦਰਬਾਰ ਸਾਹਿਬੂ ਪਾ ਤਾਂ ਉਸ ਨੰ ਕਰੇ ਕੌਈ ਸੰਘ ਨੱਜੇਰੀ 
`ਨਾ ਪਿਆ। ਉਹ ਬਹੁਤੇ ਇਥੇ ਨਹੀਂ ਆਏ ਹੋਣੇ । ਜਦ ਸ਼ਾਹ ਪਰਕਰਮਂ ਵਿਚ ਗਿਆ ਤਾਂ 
.ਬੁੰਗਿਆਂ ਵਿਚੋਂ ਤੀਹ ਸਿੰਘ ਨਿਕਲੇ ਅਤੇ ਸਰਾ ਦੀ ਫੋਜ,ਪ੍ਰ ਟੁਟ ਪਏ ਜਿਸ ਦੀ ਗਿੱਛੱਤੀ 
ਬਰ ਸੀ-ਅਲਾ' ਹਜ ਨੰਗੀ ਚ ਮਦ 
 , ਸੋ ਲਸ਼ੁਕਰਿ, ਸ਼ਹਿ ਥਰ ਭੱ. ਕ੍ਸੰਦ' ਰ ਹੂ 
__ਅਜ਼ਾਂ ਕਾਂਫਰਾਂ, .ਗੀਝ ਕਸ.ਰਾਂ ਨਾ ਦੀਦ ਨ 
-.ਮਗਰ ਸੰਦ ਕਸ਼ ਦੂਰ ,ਨਿਸ਼ਾਰ, ਆਦਰ” ਨਿਤ 
ਬਿਮਾਂਦਹ ਕਿ ਖ਼ੁਦ ਰਾ ਸਰੀਸਾਂਦ ਯੂੱ/ 











71 





, ਲਿਹ 





:ਟ!ਰੀਮ ” - 


ਦੂਰਾਨੀ ਦਾ ਸੱਤਵਾਂ ਹੱਲਾ ਅਤੇ ਖਾਲਸਾ ਜੀ 147 
ਕਿ ਕਰਦੰਦ ਸੰ ਰਾ ਫ਼ਿਦਾ ਸਰ ਗੁੂ ੧ 
_ ਕੱ ਲਾਹਨਤ 'ਖਵਦਾ ਬਰਾ ਗੁਰੂ ਐਸੜ-ਰ/। £:,- ”'। 
- ਤੂ 'ਦੀਦੱਦ? ਸ਼ਾਓ-'ਨਿਕੇਂ .ਲਾਮ “ਰਾ ' 
ਮੱ `ਰਮਾਂ ਲੱਸ਼ਕ/ਰੈ ਦਨਨੈ ਇਸ਼ਲਾਮ_ ਰਾ / 
` ਪੂ ਆਮਦੰਫ ਆ: ਹਸੀਂ'ਅਜ਼ ਹਿਸਾਰ _ ' 
““ ਕਿ ਸੀ ਤਨੰ-ਭੱਚੱਦ ਆਂ ਸਗਾਂ ਦਰ ,ਸ਼ਮਾਰ? ਵੀ 
ਨ ਕੱਰਦੇੰਦਾਂ'ਯੰਕੰ ਜੱਠਾਂ“ਇ ਤੰਡਸ` ਝਾਕ ... . ` ੮ 
_ਨਾਸ਼ੋਫੇ ਐ ਕਤਲ ਵਾ ਨਾ ਬੀਮ ਅਜ਼ ਹਲਾਕ/ 
` ਛ.ਆਂ ਗ਼ਾਜਆਂ ਦੂ ਦਰ-ਆਫੀਖਤੰਦ !` - . 
ਦੱਰੋਂ- ਆਵ/ਸਤਨ - ਖ਼ੂਨੀ ਖ਼ੁਦ. ਗੰਖ਼ਤੱਦ / . ' 
` ਠਮਾ “ਕਤਲ ' 'ਗੇਸ਼ਤਾਦ` ਸਗਹਾ -ਲਈ!` ` 
ਬਿਰਫ਼ਤਦ ਦਰ ਅੱਸਫ਼ਲੁ-ਸਾ/ਛਲਾਂ/ '..'. 
ਰ੍ ਉਇ 97-10] 
[ਚ ਮਰ ਯਾਰੀ ਸਰੇ ਵਰ) ਚੜ (ਤਰ ਪੁੱ ਤਾਂ ਕੋਈ 
`-  ` ' ਕਰ ਉਥੇ ਨਜਰ:ਲਾਂ ਆਇਆ । ਪਰ ਕੁਝ ਥੋੜੇ ਜਿਹੇ ਬੰਦੇ ਗਹੀ (ਛੰਗੇ) ਵਿਚ 
੍ :_ “ਟਿਕੇ ਹੋਏ ਸਨ ਕਿ ਆਪਣਾ ਖ਼ੂਨ ਡੋਹਲ ਦੇਣ ਅਤੇ ਜਿਨ੍ਹਾਂ ਨੇ ਆਪੁਣੇ ਆਮੂ ਨੂੰ ਗਰ 
ਲਾ ਤੋ ਕੁਰਬਾਨ ਕਰ.ਦਿੱਤਾ । ਜਦ ਉਨ੍ਹਾਂ ਨੇ ਬਾਦਸ਼ਾਹ ਅਤੇ ਇਸਲਾਮੀ, ਲਸ਼ਕਰ 
-.ਦੇਖਿਆ ਤਾਂ ਉਗ੍‌ ਸਾਰੇ ਬੁੰਗੇ ਵਿਚੋ ਨਿਕਲ ਪਏ । ਉਹ ਮਾਰੇ ਗਿਣਤੀ ਵਿਚ ਤੀਹ 
_. ਸਨ! ਉਹ ਜਰਾ ਭਰ ਭੀ ਡਰੇ ਅਤੇ ਘਬਰਾਏ ਨਹੀਂ । । ਉਨ੍ਹਾਂਨੂੰ ਨਾਂ ਕਤਲ ਹੋਣ ਦਾ 
ਡਰ ਬੀ, ਨਾਂ ਨਾ ਮੋਤ ਦਾ ਡੈ। ਉਹ ਗਾਜੀਆਂ ਨਾਲ ਜੁਟ ਪਏ ਅਤੇ ਉਲਝਣ; ਵਿਚ 
ਆਪਣਾ ਲੂ ੋਹਲ ਧਏ। ਇਸ ਤਰਾਂ ਉਹ ਰੋਹ ਸੰਘ) ਕਤਨ'ਗਏ 
` ਅਤੇ ਜਤਵੇ ਨਰਕ ਨੂੰ ਚਲੇ ਗਏ! ਇਮ 
ਰਹ ਹੈ ਜੀ ਨੂਰ ਪੁਰੰਮਦ ਦਾ ਅੱਖੀਂ ਡਿਠਾ ਇਆਂਨ ਗਿ ਦਰਬਾਰ ਸਾਹਿਬ ਦੀ 
“' ,ਰਕਰਮਾਂ ਵਿਚ ਕਿਵੇਂ ਕੇਵਲ 3 30 ਸਿੰਘ ਆਪੰਣੀ ਥੋੜੀ ਜਿੰਹੀ ਗਿਠੇਤੀ ਦੀ ਪਰਵਾਹ ਨਾ 
ਹਾਲ ਤਖਤ ਦੋ ਬਹੇ 'ਚਂ ਨਿਕਲ ਤੋਂ ਅਹਿਮਦ ਸਾਹ ੀਂ-30 ਹਜਾਰ 
ਜਪ ਟਕੇ ਕੇ ਦੇ 
ਅਜ ਜਾਂ ਵਾਰ ਰੋਇ । ਇਹ ਡਾਂਈ ਗੁਰਬੰਖਸ ਸਿੰਘ ਸਹੀਦ ਦਾ ਜੱਥਾ ਸੀ ਜ 
._ ਪਹਲੀ, ਦਬ, ਸੰਨ 1764, ਰਿ 
`ਗਿਆ। _. 
`'ਅਜਿਮਦ ਸਰ ਦੱਥੀ ਲੂ 
ਇਦਾ ਵਿ ਰਿ ਡਰ, ਰਬ 





146 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਨਾਂ ਦਿਸੇ। ਇਸ ਲਈ ਉਹ ਲਾਹੌਰ ਨੂੰ ਮੁੜ ਗਿਆ । ਇਥੇ ਉਸ ਨੇ ਆਪਣੇ ਸ੍ਰਦਾਰਾਂ ਨੂੰ 
ਪੁੱਛਿਆ ਕਿ ਸਿੰਘ ਖੜ੍ਹਵੀਂ ਲੜਾਈ ਲਈ ਤਾਂ ਲਭਦੇ ਹੀ ਨਹੀਂ। ਇਸ ਲਈ ਕੀ ਕੀਤਾ 
ਜਾਏ । ਮੀਰ ਨਸੀਰ ਖ਼ਾਨ ਨੇ ਕਿਹਾ ਕਿ ਇਸ ਵੇਲੇ ਦਿੱਲੀ ਵਿਚ ਨਜੀਬੁੱਦੋਲਾ ਨੂੰ ਘੇਰਾ 
ਪਿਆ ਹੋਇਆ ਹੈ, ਇਸ ਲਈ ਸਾਨੂੰ ਸਰਹੰਦ ਜਾ ਕੋ ਉਸ ਸਬੰਧੀ ਖਬਰ ਦੀ ਉਡੀਕ 
' ਕਰਨੀ ਚਾਹੀਦੀ ਹੈ, ਜਿਵੇਂ ਉਥੋਂ ਖਬਰ ਆਏਗੀ, ਕਰ ਲਵਾਂਗੇ । ਹਜ਼ੂਰ ਦੇ ਪੁੱਜ ਜਾਣ ਦੀ 
, ਖਬਰ ਸੁਣ ਕੇ ਹੀ ਨਜੀਬ ਦੇ ਵੈਰੀ ਭੱਜ ਜਾਣਗੇ ਅਤੇ ਉਸ ਦੀ ਖਲਾਸੀ ਹੋ ਜਾਏਗੀ । 
' ਇਹ ਗੱਲ ਸਾਰਿਆਂ ਨੂੰ ਚੰਗੀ ਲੱਗੀ। 
ਹੁਣ ਸ਼ਾਹ ਬਟਾਲੇ ਪੁੱਜਾ ਅਤੇ ਸਾਰਾ ਇਲਾਕਾ ਲੁੱਟ ਮਾਰਿਆ। ਗੰਨੇ, ਗੁੜ, 
ਗਊਂ-ਮਾਸ ਅਤੇ ਤਿਲਾਂ ਨਾਲ, ਕੀ ਸਰਦਾਰ, ਸਪਾਹੀ ਅਤੇ ਨੌਕਰ ਨੌਕਰਾਣੀਆਂ, ਰੱਜ 
ਰੱਜ ਕੇ ਸਭ ਦੇ ਮੂੰਹ ਫਿਰ ਗਏ। ਦੁੱਰਾਨੀਆਂ ਨੇ ਇਥੇ ਅਜਿਹੀ ਲੁੱਟ ਮਚਾਈ ਅਤੇ 
ਉਜਾੜਾ ਕੀਤਾ ਕਿ ਲੋਕਾਂ ਵਿਚ ਇਹ ਅਖਾਣ ਚਲ ਪਿਆ ਕਿ : 
ਖਾਧਾ ਪੰਤਾ ਲਾਹੇ ਦਾ 
ਲਹਿੰਦਾ ਅਹਿਮਦ ਸ਼ਾਹੇ ਦਾ / 
ਇਥੋਂ ਦੁੱਰਾਨੀ ਬਿਆਸਾ ਪਾਰ ਕਰ ਕੇ ਹੋਸ਼ਿਆਰਪੁਰ ਦੇ ਜ਼ਿਲੇ ਵਿਚ ਦਾਖ਼ਲ ਹੋਏ । 
ਇਥੈ ਇਕ ਦਿਨ ਸਿੰਘਾਂ ਨੇ ਫੇਰ ਆ ਝਪਟ ਮਾਰੀ ਅਤੇ ਜਹਾਨ ਖਾਨ ਨੂੰ ਅਫ਼ਰਾ ਤਫ਼ਰੀ ਪਾ 
ਕੋ ਹਰਨ ਹੋ ਗਏ । ਸਤਲੁਜੋਂ ਪਾਰ ਹੋਣ ਪਰ ਸਿੰਘਾਂ ਨੇ ਸ਼ਾਹ ਨੂੰ ਅਜਿਹਾ ਜਿੱਚ ਕੀਤਾ ਕਿ 
ਉਹ ਸਰਹੰਦ ਠਹਿਰਣ ਦਾ ਖਿਆਲ ਛੱਡ ਕੇ ਸਿੱਧਾ ਕੁੰਜਪੁਰੇ ਨੂੰ ਹੋ ਪਿਆ ਤਾਕਿ ਨਜੀਬ 
ਦੀ ਸਹਾਇਤਾ ਦਾ ਪਰਬੰਧ ਕਰੇ ।। ਇਹ ਫਰਵਰੀ 1765 ਦੇ ਅੱਧ ਦੀ ਗੱਲ ਹੈ । 
[ਜੰਗਨਆ, 101-1131 
ਅਹਿਮਦ ਸ਼ਾਹ ਦਾ ਪਿੱਛੋਂ ਨੂੰ ਮੋੜਾ 
ਇਸ ਵੇਲੇ ਤਕ ਮਲਹਾਰ ਰਾਓ ਹੋਲਕਰ ਅੜੇ ਇਮਾਦੁਲ-ਮਲਕ ਗ਼ਾਜ਼ੀ-ਉਂ-ਦੀਨ 
ਰਾਹੀਂ ਨਜੀਬੁੱਦੋਲਾ ਅਤੇ ਜਵਾਹਰ ਸਿੰਘ ਵਿਚ ਸੁਲਹ ਹੋ ਚੁੱਕੀ ਸੀ । ਨਜੀਬ ਨੂੰ ਅਹਿਮਦ 
ਸ਼ਾਹ ਦੀ ਸਹਾਇਤਾ ਦੀ ਲੋੜ ਨਹੀਂ ਸੀ ਰਹੀ, ਇਸ ਲਈ ਸ਼ਾਹ ਦੇ ਅੱਗੇ ਜਾਣ ਦਾ ਹੁਣ 
ਕੋਈਂ ਮਤਲਬ ਨਹੀਂ ਸੀ । ਮੀਰ ਨਸੀਰ ਖ਼ਾਨ ਦਾ ਖਿਆਲ ਸੀ ਕਿ ਸ਼ਾਹ ਨੂੰ ਦਿੱਲੀ ਜਾ ਕੈ 
ਗਰਮੀ ਅਤੇ ਬਰਸਾਤ ਦਾ ਮੋਸਮ ਉਥੇ ਕਟਣਾ ਚਾਹੀਦਾ ਹੈ ਤਾਂਕਿ ਮੁਗਲ ਬਾਦਸ਼ਾਹ 
ਸ਼ਾਹ ਆਲਮ ਦੂਸਰੇ ਦੇ ਮਾਮਲੇ ਭੀ ਨਜਿੱਠੇ ਜਾ ਸਕਣ ਅਤੇ ਨਜੀਬੁੱਦੋਲਾ, ਮੁਗਲ 
ਨਾਲ ਲੈ ਕੇ ਸਿੰਘਾਂ ਵਿਰੁੱਧ ਚੜ੍ਹਾਈ ਕੀਤੀ ਜਾਏ ਅਤੇ ਉਨ੍ਹਾਂ ਦਾ ਖੁਰਾ ਖੋਜ ਮਿਟਾ ਦਿੱਤਾ 
ਜਾਏ । ਪਰ ਅਬਦਾਲੀ ਦੇ ਅਫ਼ਗਾਨ ਸਰਦਾਰਾਂ ਨੂੰ ਇਹ ਸਲਾਹ ਚੰਗੀ ਨਾ ਲੱਗੀ 1 ਉਨ੍ਹਾਂ 
ਨੂੰ ਸੰਨ 1757 ਅਤੇ 1760 ਦੇ ਤਜਰਬੇ ਬੜੇ ਕੋੜੇ ਸਨ । ਉਨ੍ਹਾਂ ਨੂੰ ਇਹ ਭੀ ਡਰ ਸੀ ਕਿ 
ਜੇ ਕਿਧਰੇ ਸੰਨ ਸਤਵੰਜੇਦੀ ਬੀਮਾਰੀ ਪੈ ਗਈ ਜਾਂ ਸੱਠ ਵਾਲੀ ਬਰਸਾਤ ਲੱਗ ਗਈ ਤਾਂ 








ਦੁੱਰਾਨੀ ਦਾ ਸੱਤਵਾਂ ਹੱਲਾ ਅਤੇ ਖ਼ਾਲਸਾ ਜੀ ਰਾ 








ਅਲ ਨ ਤਕ ਕਲ ਘਨ 9 ਮੋ 
ਘਾ, ਰਿ, ਨ ਨਮ ਸਕ 5: 
2. ਵੇ ਣਾ 
੪ ਦੇ ਕੇ 
ਹਕ ਟ੍‌ 
ਨ ਦ 
੍ ਕਰ ੬੮, ਡੇ 
€ ਦੇ 
੬੧੫੬. ਨਰ “< 
0 $ ਵੇ &- 
ਭੂ .੍ੱ ਨ ਤੱ 
ਤਰ ਦਾ 
3 ਵੱ ਨੇ 
੨ 


੨ 
ਪੱ 
2੧੧ 
੯੯ “ਬਕ, ” 





- 


ਬਾਬਾ ਆਲਾ ਸਿੰਘ ਪਟਿਆਲੇ ਵਾਲੇ 





੧੮4. 5140 ।ਡ£੬%” ੬ ਪੰ 


ਕਾ 
ਵਜ ੬੪ ਸਵ 








>1ਤਉ- -..._ -. ਸਰਦਾਰ ਜੱਸਾ ਸਿੰਘ ਆਹਲੂਵਾਲੀਆ 
,.ਬੈਅੰਤ ਘੋੜੇ ਅਤੇ ਊਠ ਮਰ ਜਾਣਗੇ ਅਤੇ ਵਾਪਸ ਮੁੜਨ ਵੇਲੇ ਲੁੱਟ ਦਾ ਮਾਲ ਸਭ । 
_ ਲੁੱਟਿਆ ਜਾਏਗਾ। ਅਹਿਮਦ ਸ਼ਾਹ ਦੇ ਭੀ ਇਹ ਗੱਲ ਦਿਲ ਲੱਗੀ ਅਤੇ ਉਸ ਨੇ 
ਅਫਗਾਨਿਸਤਾਨ ਨੂੰ ਮੁੜ ਜਾਣ ਦਾ ਹੁਕਮ ਦੇ ਦਿੱਤਾ 1 





[ਜੰਗਨਾਸਾ, 119-221 
: ਦੇ ਸਰਦਾਰ ਅਤੇ ਪੰਦਰਾਂ ਕੁ ਹਜਾਰ ਸ਼ਿੰਘ ਭੀ ਦਿੱਲੀਉ” ਜਵਾਹਰ ਸਿੰਘ ਦੇ ਭਰਤਪੁਰ ਨੂੰ 
_ ਮੁੜ ਜਾਣ ਪਰ ਵੇਹਲੇ ਹੋ ਕੇ ਪੰਜਾਬ ਵੱਲ ਨੂੰ ਕੂਰ ਕਰ ਰਹੇ ਸਨ। ਇਸ ਗੱਲ ਨੇ ਭੀ ` 
: ਅਹਿਮਦ ਸ਼ਾਹ ਦੇ ਵਾਪਸ ਮੁੜ ਪੈਣ ਦੇਂ ਫੈਸਲੇ ਨੂੰ ਪੱਕਾ ਕਰਨ ਵਿਚ ਮਦਦ ਕੀਤੀ ਹੋਣੀ 
: ਹੈ ਅਤੇ ਉਸ ਨੂੰ ਖਿਆਲ ਹੋਣਾ ਹੈ ਕਿ ਜੇ ਸਿੰਘਾਂ ਨਾਲ ਸਮਝੌਤੇ ਦੀ ਕੋਈ ਸਬੀਲ ਬਣ 
__ਸਕਦੀ ਹੈਵੇ ਤਾਂ ਬਣਾ ਲਈ ਜਾਵੇ । 
_ ਬਾਬਾ ਆਲਾ ਸਿੰਘ ਨੂੰ ਦੁੱਰਾਨੀ ਵੱਲੋਂ ਧੌਂਸੇ ਅਤੇ ਨਿਸ਼ਾਨ ਰ੍ 
੍ ਤਿੰਨਾਂ ਚਹੁੰ ਦਿਨਾਂ ਵਿਚ. ਅਹਿਮਦ ਸ਼ਾਹ ਕੁੰਜਪੁਰਿਓਂ ਮੁੜ ਕੇ ਸਰਰੰਦ ਪਹੁੰਚ ' 
`_ਗਿਆ। ਨੂਰ ਮੁਹੰਮਦ ਦੇ ਕਹਿਣ ਅਨੁਸਾਰ ਸ਼ਹਿਰ ਉੱਜੜਿਆ ਪਿਆ ਸੀ ਅਤੇ ਉਲੂ ਪਏ 
._ਬੋਲੇਦੇ ਸ਼ਨ । ਜੈਨ ਖਾਨ ਦੀ ਮੋੜ ਤੋਂ ਬਾਅਦ ਇਹ ਸ਼ਹਿਰ ਉਸ ਵੇਲੋ ਆਲਾ ਸਿੰਘ 
` ਪਟਿਆਲੇ ਵਾਲੇ ਦੇ ਤਹਿਤ ਵਿਚ ਸੀ । ਹੁਣੇ ਤਕ ਅਹਿਮਦ ਸ਼ਾਹ ਨੂੰ ਯਕੀਨ ਹੋ ਗਿਆ ਸੀ 
: ਕਿ ਸਰਹੰਦ ਵਿਚ ਕਿਸੀ ਸਿੱਖ ਤੋਂ ਬਜ਼ੈਰ ਕੋਈ ਭੀ ਹੋਰ ਹਾਕਮ ਟਿਕ ਨਹੀਂ ਸਕੇਗਾ ਅਤੇ. 
ਆਲਾਂ ਸਿੰਘ ਹੀ ਉੱਸ ਦੇ ਖਿਆਲ ਵਿਚ ਇਕ ਅਜਿਹਾ ਸਿੱਖ ਸਰਦਾਰ ਜੀ ਜਿਸ ਨੂੰ ਇਹ 
ਹਕੂਮਤ ਸੰਭਾਲੀ ਜਾ ਸਕਦੀ ਸੀ। ਉਹ ਖਾਲਸਾ ਜੀ ਵਿਚ ਇਕ ਸਿਰ-ਕੱਢ ਸਰਦਾਰ 
_ ਅਤੇ ਫੂਲਕੀਆਂ ਮਿਸਲ ਦਾ ਵੱਡਾ. ਆਗੂ ਸੀ । । ਇਸ ਕਰਕੇ ਅਹਿਮਦ ਸ਼ਾਂਹ ਨੇ ਸਰਦਾਰ 
ਆਲਾ ਸਿੰਘ ਨੂੰ ਸਰਹੰਦ ਸੱਦਿਆ, ਬੜਾ ਸਤਕਾਰ ਕੀਤਾ, ਖ਼ਿਲਅਤ ਅਤੇ ਰਾਜਗੀ ਦਾ 
ਖ਼ਿਤਾਬ ਦਿੱਤਾ ਅਤੇ ਰਾਜਰਮਂ ਦੀਆਂ ਨਿਸ਼ਾਨੀਆਂ ਧੌਸਾ ਅਤੇ ਝੰਡਾ--ਤਲਬ-ਓ-ਅਲਮ--- 
ਦਿੱਤੀਆਂ ਅਤੇ ਉਸ ਦੇ ਕਹਿੰਣ ਤੇ ਇਕ ਸਾਲ ਦਾ ਮਾਮਲਾ ਛੱਡ ਦਿੱਤਾ ਤਾਕਿ ਸ਼ਹਿਰ ਨੂੰ 
ਛੇੜੀ ਬਸਾਇਆ ਜਾ ਸਕੇ।, ਰ੍ :.. [ਜੰਗਨਆਾ, 125-281. 


`. ਬਾਲਸਾ ਜੀ ਚੋਂ ਹੱਲੇ 


ਬਾਹ ਦੀ ਇੱਛਾ ਸੀ ਕਿ ਜੇ ਢੂਸਜੇ ਸਿੰਘ ਸਰਦਾਰ ਭੀ ਆ ਮਿਲਣ ਤਾਂ ਉਨ੍ਹਾਂ ਨਾਲ 
ਭੀ ਗੱਲ ਮੁਕਾਂ ਲਵੇ। ਪਰ ਉਨ੍ਹਾਂ ਦਾਂ ਆਗੂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੀ 
_ ਜਿਸ ਨੂੰ ਕਿ ਪੁੰਥ ਨੇ ਸੁਲਤਾਨੁਲਕੋਮ ਦੀ ਪਦਵੀ ਦਿੱਤੀ ਹੋਈ ਸੀ. 'ਪੰਥ ਦਾ ਪਾਦਸ਼ਾਹ' 
ਕਿਸੇ ਜ਼ੈਰ-ਮੁਲੋਕੀ ਦੀ ਈਨ ਕਿਵੇਂ ਮੰਨ ਸਕਦਾਸੀ? ਪੰਥ ਨੂੰ ਰਾਜ਼ ਤਾਂ ਗੁਰੂ ਨੇ ਬਖਸ਼ਿਆ 
ਹੋਇਆ ਸੀ, ਉਨ੍ਹਾਂ ਦਾ 'ਪਾਦਸ਼ਾਹ” ਸੰਸਾਰੀ ਮਨੁੱਖਾਂ ਨੂੰ ਕਿਸ ਲਈਂ ਮਿਲੇ? ਉਧਰ ਦਿੱਲੀ 
ਵੱਲੋਂ ਮੁੜ ਕੇ ਖਾਲਸੇ ਨੋ ਗੁਰਮਤਾ ਕਰ ਲਿਆਂ ਕਿ ਅਹਿਮਦ ਸ਼ਾਹ ਰੋਜ਼ ਰੋਜ ਆ ਕੇ ਤੰਗ 
ਕਰਦਾ ਹੈ, ਐਤਕੀਂ ਇਸ ਨਾਲ ਦੇ ਹੱਥ ਕਰ ਕੇ ਫੇਖ ਲਓ । ਸੋ ਇਕ ਡਟਵੇਂ ਟਾਕਰੇ ਦੀ 


ਦੁੱਰਾਨੀ ਦਾ ਸੱਤਵਾਂ ਹੱਲਾ ਅਤੇ ਖਾਲਸਾ ਜੀ 151 
ਲਾਂ ਕਰਕ ਖਾਲਸੇ ਨ ਵਲਰ ਅਤੇ ਤਲਵਨ ਦੇ ਪੱਤਣ ਰੋਕ ਮਤ ਸ਼ਾਹ ਦੀ ਉਡੀਕ 
ਕਰਨ ਲੱਗੇ । 
ਵਰ ਅਹਿਮਦ ਜਾਹ ਭੀ ਸੰਘਾ ਨੰ ਚੰਗੀ ਤਤ੍ਂ ਜਾਣਦਾ ਸੀ। ਉਹ ਉਪਬਰੀਤਾ ਰੋਪਕ 
ਦੈ ਪੱਤਣੋਂ ਜਾ ਦਰਿਆ ਪਾਰ ਹੋਇਆ ਅਤੇ ਸਿੰਘਾਂ ਨੂੰ ਪਤਾ ਲੱਗਣ ਤੋਂ ਪਹਿਲਾਂ ਪਹਿਲਾਂ 
ਹੀ੍‌ ਸਾਰੀ ਵਹੀਰ ਨੂੰ ਭੀ ਪਾਰ ਲੰਘਾ ਲਿਆ ਅਤੇ ਉਥੇ ਹੀ ਡੇਰਾ ਪਾ ਦਿੱਤਾਂ ।ਜੁਣ-ਉਹ 
ਦੁਆਬੇ ਵਿਚ ਪੁੱਜ ਗ਼ਿਆ ਸੀ । ਅਗਲੇ ਦਿਨ ਉਹ ਥੋੜੀ ਦੂਰ ਹੀ ਗਿਆਂ ਸੀ ਕਿੱਖਾਂਲਸ਼ਾ 
`ਦਲ ਨੋ ਆ ਰਾਹ ਰੋਕਿਆ ਅਤੇ ਸ਼ਾਹ ਨੂੰ ਲੜਾਈ ਲਈ ਵੰਗਾਰਿਆ । ਜਦਂ ਸਾਹਾਂ ਨੂੰ ਕਿਸੇ 
ਨੇ ਆ ਕੇ ਦੱਸਿਆਂ ਤਾਂ ਬਾਦਸ਼ਾਹ ਨੇ ਗੁੱਸੇ ਵਿਚ ਆ ਕੇ ਕਿਹਾਂ ਕਿ ਹੈਂ! ਮੇਰੇ ਹੁੰਦੇ'ਹੀ ਇਨ੍ਹਾਂ 
ਸਿੰਘਾਂ ਨੇ ਭੁਜ਼ਾਲ ਲਿਆ ਦਿੱਤਾ ਹੈ। ਜਦ ਮੇਰਾ ਅਪਣਾ ਲਸ਼ਕਰ ਹੀ ਦੀਨ ਦੀ ਜੰਗ ਵਿਚ 
ਰਤ ਹੈ ਤਾਂ ਜੇ ਸਿੱਖ ਹੱਲੇ ਕਰਨ ਤਾਂ ਠੀਕ ਹੈ। ਦੁਨੀਆਂ ਸੀ ਅਖਦੀ-ਹ'ਕਿਹੱਰ 
ਥਾਂ ਕਾਵਰੁ ਮੇਰੇ ਲਸ਼ਕਰ ਤੇ ਹੱਲੇ ਕਰ ਰਹੇ ਹਨ । ਨ 
_ਪਹਿਲੇ ਢਿਨ ਦੀ ਲੜਾਈ ਹੀ 

ਇਹ 
. ਈਨ ਦੀ ਲੜਾਈ ਹੈ, ਕਰ਼ ਦਿਓ ਚੜ੍ਹਾਈ ਇਨ੍ਹਾਂ ਲਾਹਨਤੀ ਕਾਵਰਾਂ ਉਤੇ---ਕਿ`ਐ 
ਗਾਜ਼ੀਆਂ ਜੰਗਿ ਦੀਨ ਅਸਤ ਦੀ, ਬਿਤਾਜੀਦ ਬਰ ਕਫ਼ਰਾਨਿ ਲਈਂ। ਉੱਸ ਨੇ ਵੱਡੇ 
ਵਜ਼ੀਰ ਸ਼ਾਹ-ਵਲੀ ਖਾਨ, ਬਖਸ਼ੀ ਜਹਾਨ ਬਾਨ, ਅੰਜਲਾ ਖ਼ਾਨ, ਸ਼ਾਹ-ਪੈਸੰਦੇ ਖ਼ਾਨ ਅਤੇ 
ਹੈਡ ਨਾਮੀ ਸਰਦਾਰਾਂ ਨੂੰ ਸੱਜ ਪ੍‌ਭਦੀ ਫੋਜ ਦੀ ਬਮਾਨ ਵਿੱਤੀ'ਅਝੇ ਮੋਰ ਨਸੀਭ ਖਨ 
_ ਬੁਲੋਚ ਨੂੰ ਖੱਬੇ ਪਾਸੇ ਦੀ 1 
_`__ ਉਧਰ ਖਾਲਸੈ ਦੀ ਫੌਜ ਦਾ ਆਗੂ 'ਪੰਥ ਦਾ ਪਾਦਸ਼ਾਹ' ਸੰਰਦਾਰ-ਜੱਜਾਂ ਸਿੰਘ 
ਆਹਲੂਵਾਲੀਆ ਸੀ ਜੋ ਸਭ ਦੇ ਵਿਚਕਾਰ ਸੀ ਅਤੇ ਉਸ ਦੇਂ' ਨਾਲ ਜੱਸਾਂ ਸਿੰਘ (ਠੋਕਾ) 
ਰਾਮਗੜ੍ਹੀਆ ਸੀ । ਸੱਜੇ ਪਾਸੇ ਸਰਦਾਂਰ ਚੜ੍ਹਤ ਸਿੰਘ ਸੀ ਅਤੇ ਉਸ ਦੇ ਨਾਲ ਝੰਡਾ ਸਿੰਘ, 
ਲਹਿਣ' ਸਿੰਘ ਭੰਗੀ ਅਤੇ ਜੈ ਸਿੰਘ ਕਨ੍ਹਈਆ ਸੇਨ । । ਇਨ੍ਹਾਂ ਦੇ 'ਟਾਕਰੋਂ ਤੋਂ ਨਸੀਰ ਖ਼ਾਨ 
ਸੀ। ਸਰਦਾਰ ਜੱਸਾ ਸਿੰਘ ਦੇ ਖੱਬੇ ਸਰਦਾਰ ਹਰੀ ਸਿੰਘ ਲੰਬਾ, ਰਾਮਦਾਸ, ਗੁਲਾਬ 
ਮਿਸ ਬਚ ਚ ਬਦ “ਜਹਾਨ 
ਖ਼ਾਨ, ਆਦਿ ਸਨ । 

ਜਿ 
ਨੇ ਨਸੀਰ ਖਾਨ ਨੂੰ ਪਹਿਲੋਂ ਹੀ ਇਹ ਕਿਹਾ ਸੀ ਕਿ ਜਿਥੇ ਕਿਧਰੇ ਭੀ ਤੇਰੀ ਥਾਂ ਹੋਵੇ,,ਉਥੇ 
ਹੁਸ਼ਿਆਰ ਹੋ ਕੇ ਖੜਾ ਹੋਵੀਂ, ਮੇਰੀ ਇਹ ਨਸੀਹਤ ਸੁਣ ਲੋ, ਅਤੇ ਤੂੰ ਮੇਰੇ ਖੱਬੇ ਹੀ'ਰਹੀਂ 
ਅਤੇ ਆਪਣੀ ਥਾਂ ਤੋਂ ਅੱਗੇ ਨਾ ਵਧੀਂ। ਖਿਆਲ ਰਖੀਂ ਕਿ ਜੇ ਤੇਰੀ ਨਜੇਰ ਵੈਰੀ ਦੀਂ ਫ਼ੌਜ ਤੇ 
ਪੈ ਭੀ ਜਾਏ ਤਾਂ ਭੀ ਉਨ੍ਹਾਂ ਪਰ ਹੱਲਾ ਨਾ ਕਰੀਂ, ਆਪਣੇ ਥਾਂ ਹੀ ਖੜਾਂ ਰਹੀ ਅਤੇ ਇਥੋ ਧੈਰ 
ਭੀ ਅੱਗੇ ਨ ਪੁੱਟੀਂ ! "ਤਾਂ," 











152 ਸਰਦਾਰ ਜੱਸਾ ਸਿੰਘ ਆਹਲੂਵਾਲੀਆ 

ਜਦ ਲੜਾਈ ਸ਼ੁਰੂ ਹੋ ਪਈ ਤਾਂ ਸਰਦਾਰ ਹਰੀ ਸਿੰਘ ਨੇ ਅਫ਼ਗਾਨਾਂ ਦੇ ਸੱਜੇ ਪਾਸੇ 
ਹੱਲਾ ਕਰ ਕੇ ਜੋਰ ਪਾ ਲਿਆ । ਸ਼ਾਹ-ਵਲੀ ਖ਼ਾਨ, ਜਹਾਨ ਖਾਨ ਆਦਿ ਤੋਂ ਜਦ ਸਿੰਘ 
ਰੁਕਦੇ ਨਾ ਦਿਸੇ ਤਾਂ ਅਹਿਮਦ ਸ਼ਾਹ ਨੇ ਨਸੀਰ ਖ਼ਾਨ ਬਲੋਚ ਨੂੰ ਬੁਲਾ ਕੇ ਕਿਹਾ ਕਿ ਸਿੰਘਾਂ 
- ਨੇ ਸਾਡੇ ਸੱਜੇ ਪਾਸੇ ਜੋਰ ਪਾ ਲਿਆ। ਇਸ ਪਾਸੇ ਦੇ ਗਾਜ਼ੀ ਸਿੰਘਾਂ ਦੇ ਮਗਰ ਪੈ ਕੈ ਦੂਰ 
ਨਿਕਲ ਗਏ ਸਨ । ਇਹ ਪਾਸਾ ਖਾਲੀ ਹੋ ਗਿਆ ਦੇਖ ਕੇ ਸਿੰਘ ਮੁੜ ਕੇ ਆ ਪਏ ਸਨ । 
ਤੂੰ ਵੇਖਦਾ ਹੈਂ ਕਿ ਉਨ੍ਹਾਂ ਦਾ ਜੋਰ ਪੈ ਗਿਆ ਹੈ ਅਤੇ ਉਹ ਤਾਤਾਰੀ ਕਾਫ਼ਰਾਂ ਵਾਂਗ ਤੀਰਾਂ 
ਅਤੋ ਗੋਲੀਆਂ ਦਾ ਮੀਂਹ ਵਰ੍ਹਾ ਰਹੇ ਹਨ । ਕਦੇ ਸੱਜੇ ਦਲ ਹੱਲਾ ਕਰ ਦਿੰਦੇ ਹਨ ਅਤੇ ਕਦੇ 
ਖੱਬੇ ਵੱਲ । ਮੈਂ ਤਾਂ ਇਨ੍ਹਾਂ ਦੀ ਦਲੇਰੀ ਦੇਖ ਕੇ ਹੈਰਾਨ ਰਹਿ ਰਿਆ ਹਾਂ ! ਤੂੰ ਇਸ ਪਾਸੇ ਜਾਂ 
ਅਤੇ ਠਲ੍ਹ ਪਾ। ਪਰ ਦੇਖੀਂ ਸਿੰਘਾਂ ਨਾਲ ਜੰਗ ਵਿਚ ਸ਼ਤਾਬੀ ਨਾ ਕਰੀਂ ਅਤੇ ਤੈਨੂੰ ਕਸਮ ਹੈ 
ਕਿ ਆਪਣਾ ਪੈਂਤੜਾ ਛੱਡ ਕੇ ਅੱਗੇ ਨਾ ਵਧੀਂ । ਤੂੰ ਵੈਰੀ ਦੇ ਪਿੱਛੇ ਨਾ ਜਾਈਂ, ਉਹ ਆਪ 
`_ ਤੇਰੇ ਪਾਸ ਆਏਗਾ । ਇਹ ਵੈਰੀ ਬੜੇ ਡਾਢੇ ਹਨ ਅਤੇ ਜੰਗ ਦੇ ਮੈਦਾਨ ਵਿਚ ਅੱਗ ਵਾਂਗੂ 
ਭੜਕ ਪੈਂਦੇ ਹਨ। ਇਹ ਹੀ ਨਹੀਂ, ਬਲਕਿ ਇਨ੍ਹਾਂ ਦੇ ਪਿਉ ਦਾਦਿਆਂ ਦੀ ਭੀ ਇਹੋ 
ਆਦਤ ਸੀ ਕਿ ਇਕ ਦਮ ਮੈਦਾਨ ਵਿਚ ਛਾਲਾਂ ਮਾਰਦੇ ਆਉਦੇ ਅਤੇ ਇਕੱਲੇ ਇਕੱਲੋ ਹੀ 
ਵੈਰੀ ਦੀਆਂ ਫੌਜਾਂ ਉੱਤੇ ਟੁੱਟ ਪੈਂਦੇ। 

ਪਰ ਇਸ ਨਸੀਹਤ ਦੇ ਹੁੰਦੇ ਹੋਏ ਭੀ ਨਸੀਰ ਖ਼ਾਨ ਸਿੰਘਾਂ ਦੇ ਘੇਰੇ ਵਿਚ ਫਸ 
ਗਿਆ, ਸਿੰਘਾਂ ਨੇ ਹੋ ਰਹੀ ਲੜਾਈ ਵਿਚ ਜਰਾ ਕੁ ਪਿੱਛੇ ਹਟਣ ਦਾ ਬਹਾਨਾ ਕੀਤਾ । ਜਦ 
ਬਲੋਚੀ ਆਪਣੀ ਥਾਂ ਤੋਂ ਹਿੱਲ ਕੇ ਸਿੰਘਾਂ ਦੇ ਮਗਰ ਪਏ ਤਾਂ ਸਿੰਘਾਂ ਦੇ ਇਕ ਜੱਥੇ ਨੇ ਉਨ੍ਹਾਂ 
ਦੀ ਥਾਂ ਜਾਂ ਮੱਲੀ। ਇਸ ਤਰ੍ਹਾਂ ਨਸੀਰ ਖ਼ਾਨ ਸਿੰਘਾਂ ਘੇਰੇ ਵਿਚ ਆ ਗਿਆ ਅਤੇ ਸ਼ਾਹ 
ਨਾਲੋਂ ਕਟਿਆ ਗਿਆਂ ਪਰ ਛੇਤੀ ਹੀ ਰਾਤ ਧੈ ਗਈ ਅਤੇ ਨਸੀਰ ਖ਼ਾਨ ਬੜੀ ਮੁਸ਼ਕਲ 
ਨਾਲ ਜਾਨ ਬਚਾ ਸਕਿਆ। (ਜੰਗਨਾਮਾ, 128-561 

ਨੂਰ ਮੁਹੰਮਦ ਨੇ ਇਸ ਦਿਨ ਦੇ ਜੰਗ ਦਾ ਬੜੇ ਵਿਸਥਾਰ ਨਾਲ ਹਾਲ ਲਿਖਿਆ ਹੈ 
ਅਤੇ ਦੁੱਰਾਨੀਆਂ, ਖਾਸ ਕਰ ਬਲੋਚਾਂ, ਦੀ ਬਹਾਦੁਰੀ ਦੇ ਬੜੇ ਗੁਣ ਗਾਏ ਹਨ ਅਤੇ 
ਲਿਖਦਾ ਹੈ ਕਿ ਇਸ ਦਿਨ ਦੀ ਲੜਾਈ ਵਿਚ ਪੰਜ ਸੋ ਸਿੰਘਾਂ ਦੇ ਸਿਰ ਲੱਗੇ ਜਿਨ੍ਹਾ ਦੀ 
ਗਿਣਤੀ ਦਫਤਰ ਵਿਚ ਦਰਜ ਕੀਤੀ ਗਈਂ---ਇਸ ਵਿਚ ਨਸੀਰ ਖਾਨ ਦੀ ਫੌਜ ਦੇ ਮਾਰੇ 
ਸਿੰਘਾਂ ਦੀ ਗਿਣਤੀ 124 ਸੀ [ਜੰਗਨਆ, 154-551। ਦੁੱਰਾਨੀ ਦੀਆਂ ਦੋਨੋਂ ਫੌਜਾਂ ਢੀ 
ਲੜਾਕੀ ਨਫ਼ਰੀ ਤੀਹ ਹਜਾਰ ਸੀ, 18 ਹਜ਼ਾਰ ਅਫਗ਼ਾਨ ਅਤੇ 12 ਹਜਾਰ ਬਲੋਚ । ਜੇ 
ਮਾਰੇ ਗਏ ਸਿੰਘਾਂ ਦੀ ਇਹ ਗਿਣਤੀ ਠੀਕ ਡੀ ਹੋਵੇ ਤਾਂ ਭੀ ਸੱਠਾਂ ਅਫਜ਼ਾਨਾਂ ਅਤੇ ਬਲੋਚ 
ਸੂਰਮਿਆਂ ਨੇ ਰਲ ਕੇ ਸਵੇਰ ਤੋਂ ਲੈ ਕੇ ਰਾਤ ਤਕ ਸਾਰਾ ਜੋਰ ਲਾ ਕੇ ਔਸਤ ਇਕ ਸਿੰਘ 
ਸ਼ਹੀਦ ਕੀਤਾ ਅਤੇ ਇਸ ਨੂੰ ਉਹ ਆਪਣੀ ਬਹਾਦੁਰੀ ਅਤੇ ਜਿੱਤ ਕਹਿੰਦਾ ਹੈ । ਦੂਸਰੇ ਪਾਸੇ 
ਕਿਤਨੇ ਕੁ ਦੁੱਰਾਨੀ ਅਤੇ ਬਲੋਚ ਮਾਰੇ ਗਏ, ਇਨ੍ਹਾਂ ਦੀ ਗਿਣਤੀ ਨੂਰ ਮੁਹੰਮਦ ਨਹੀਂ 
ਦੱਸਦਾ, ਇਸ ਲਈ ਦੋਨਾਂ ਪਾਸਿਆਂ ਦਾ ਲੋਖਾ ਟਕਰਾਇਆ ਨਹੀਂ ਜਾ ਸਕਦਾ । ਹਾਂ ਇਨ੍ਹਾਂ 





ਦੁੱਟਾਨੀ ਦਾ ਸੱਤਵਾਂ ਹੱਲਾ ਅਤੇ ਖਾਲਸਾ ਜੀ 153 
ਦੇ ਮੋਇਆਂ ਦੀ ਗਿਣਤੀ ਸ਼ੜੀ ਜ਼ਿਆਦਾ ਅਤੇ ਭਿਆਨਕ ਹੋਣੀ ਹੈ ਜਿਸ ਦੀ ਟੋਹ ਉਸ 
ਜ਼ਿਕਰ ਤੋਂ ਲਗਦੀ ਹੈ ਜਿਸ ਵਿਚ ਨੂਰ ਮੁਹੰਮਦ ਨੇ ਝਨਾਂ ਦਰਿਆ ਦੇ ਹੜ੍ਹ ਵਿਚ ਰੁੜ੍ਹ 
ਅਫ਼ਗ਼ਾਨਾਂ ਅਤੇ ਬਲੋਚਾਂ ਦਾ ਕੀਤਾ ਹੈ ਅਤੇ ਕਹਿੰਦਾ ਹੈ ਇਸ ਦਿਨ ਪਿਓ ਨੋ ਆਪਣੀ ਜਾਨ 
ਬਚਾਉਣ ਲਈ ਪੁੱਤਰ ਦੀ ਜਾਨ ਦਾ ਖਿਆਲ ਨਹੀਂ ਕੀਤਾ, ਮਾਵਾਂ ਨੋ ਆਪਣੇ ਬੱਚੇ ਪਾਣੀ 
ਵਿਚ ਸੁੱਟ ਦਿੱਤੇ, ਮਰਦਾਂ ਨੇ ਜਨਾਨੀਆਂ ਨੂੰ ਬਚਾਉਣ ਦਾ ਜਤਨ ਨਹੀਂ ਕੀਤਾ ਅਤੇ 
ਭਿਆਨਕ ਹੜ੍ਹ ਵਿਚ ਇਤਨੇ ਬੰਦੇ ਰੁੜ੍ਹ ਗਏ ਕਿ ਜਿਤਨੇ ਸਿੱਖਾਂ ਨਾਲ ਲੜਾਈ ਵਿਚ ਨਹੀਂ 
ਸਨ ਮਰੇ । [ਜੰਗਨਸਾ, 170-171] 

ਨੂਰ ਮੁਰੰਮਦ ਨੇ ਦੁੱਰਾਨੀਆਂ ਅਤੇ ਬਲੋਚਾਂ ਦੇ ਗੁਣ ਤਾਂ ਗਾਉਣੇ ਹੀ ਸਨ ਕਿਉਕਿ 
ਉਹ ਮੀਰ ਨਸੀਰ ਖਾਨ ਕਲਾਤ ਵਾਲੇ ਨਾਲ ਇਸ ਮੁਹਿੰਮ ਤੇ ਆਇਆ ਹੀ ਉਨ੍ਹਾਂ ਦੀ 
ਬਹਾਦੁਰੀ ਦਾ ਹਾਲ ਲਿਖਣਾ ਸੀ । ਪਰ ਇੱਥੇ ਆ ਕੇ ਜੋ ਦਲੇਰੀ ਅਤੇ ਬਹਾਦੁਰੀ ਉਸ ਨੇ 
ਸਿੰਘਾਂ ਦੀ ਵੇਖੀ, ਉਸ ਨੇ ਨੂਰ ਮੁਹੰਮਦ ਦੇ ਦਿਲ ਉੱਤੇ ਅਜਿਹਾ ਡੂੰਘਾ ਅਤੇ ਪੱਕਾ ਅਸਰ 
ਕੀਤਾ ਕਿ ਉਹ ਅੱਸ਼ ਅੱਸ਼ ਕਰ ਉਠਿਆ, ਅਤੇ ਜੰਗਨਾਮਾ” ਲਿਖਣ ਵੋਲੇ ਸਿੰਘਾਂ ਨਾਲ 
ਇਸ ਪਹਿਲੇ ਦਿਨ ਦੀ ਲੜਾਈ ਤੋਂ ਬਾਅਦ ਅਠਵੰਜਾ ਬੰਦਾਂ ਦਾ ਇਕ ਪੂਹਾ ਅਧਿਆਇ 
ਨੰਬਰ 41 [ਪੰਨਾ 156-59] ਸਿੰਘਾਂ ਦੀ ਬਹਾਦੁਰੀ, ਦਲੇਰੀ ਅਤੇ ਕੋਮ ਲਈ ਕੁਰਬਾਨੀ 
ਦੇ ਜਜ਼ਬੇ ਪਰ ਲਿਖਿਆ ਹੈ ਜਿਸ ਦਾ ਸਿਰਲੇਖ ਹੀ “ਦਰ ਬਿਆਨਿ ਮਰਦਾਨਗੀ-ਇ 
ਸਗਾਂ ਵਕਤਿ ਜੰਗਿ ਦੀਨ ਵਾ ਮਰਦਾਨਗੀਂ-ਇ ਊਸ਼ਾਂ ਗੋਇਦ', ਉਸ ਨੇ ਮਨ ਪਰ ਹੋਏਂ 
ਹੋਏ ਅਮਿੱਟ ਅਸਰ ਦਾ ਸਪਸ਼ਟ ਸੂਚਕ ਹੈ। ਇਸ ਦੇ ਨਾਲ ਅਗਲੇ 42ਵੇਂ ਅਧਿਆਇ 
ਵਿਚ ਉਹ ਉਨ੍ਹਾਂ ਇਲਾਕਿਆਂ ਦਾ ਜ਼ਿਕਰ ਕਰਦਾ ਹੈ ਜਿੱਥੇ ਉਸ ਵੇਲੇ ਸਿੰਘਾਂ ਨੇ ਕਬਜ਼ੇ 
ਕੀਤੇ ਹੋਏ ਸਨ (ਪੰਨਾ 160-1611। ਇਹ ਠੀਕ ਹੈ ਕਿ ਨੂਰ ਮੁਹੰਮਦ ਸਿੰਘਾਂ ਨੂੰ 
“ਜੰਗਨਾਮੇ” ਵਿਚ ਥਾਂ ਥਾਂ ਪਰ ਮੰਦੇ ਬਚਨ ਬੋਲਦਾ ਹੈ ਅਤੇ ਉਨ੍ਹਾਂ ਲਈ ਕੁੱਤੇ, ਲਾਹਨੜੀ, 
ਗੰਦੇ, ਬੁਤ-ਪੂਜ, ਸੂਰ-ਖਾਣੋ ਆਦਿ_ਭੈੜੇ ਸ਼ਬਦ ਵਰਤਦਾ ਹੈ, ਪਰ ਜੇ ਅਜਿਹਾ ਕੱਟੜ 
ਵੈਰੀ ਉਨ੍ਹਾਂ ਹੀ ਲੋਕਾਂ ਦੀ ਸੋਭਾ ਵਿਚ ਕੁਝ ਕਹੇ ਤਾਂ ਉਸ ਦਾ ਮੁੱਲ ਇਤਿਹਾਸ ਦੇ 
ਵਿਦਿਆਰਥੀ ਦੀ ਨਜ਼ਰ ਵਿਚ ਬਹੁਤ ਜ਼ਿਆਦਾ ਹੁੰਦਾ ਹੈ। ਇਸੇ ਕਰਕੇ ਹੀ “ਜੰਗਨਾਮਾ 
ਗਾਲੀਆਂ ਦਾ ਇਕ ਕੋਸ਼ ਹੁੰਦਾ ਹੋਇਆ ਭੀ ਪੰਜਾਬ ਦੇ ਇਤਿਹਾਸ ਲਈ ਇਕ ਬਹੂ-ਮੁੱਲੀ 
ਪੁਸਤਕ ਹੈ । 
ਦੂਸਰੇ ਦਿਨ ਦੀ ਲੜਾਈ 

ਦੂਸਰੇ ਦਿਨ ਸੂਰਜ ਚੜ੍ਹਦੇ ਹੀ ਸ਼ਾਹ ਨੇ ਆਪਣੀ ਫੌਜ ਨੂੰ ਅੱਗੇ ਨੂੰ ਕੂਚ ਦਾ ਰੁਕਮ 
ਦਿੱਤਾ । ਪਰ ਉਹ ਅਜੇ ਦੋ ਤਿੰਨ ਕੋਹ ਹੀ ਗਏ ਸਨ ਕਿ ਅੱਗੋਂ ਸਿੰਘਾਂ ਨੇ ਆ ਹੱਲਾ ਕੀਤਾ 
ਅਤੇ ਸ਼ਾਹ ਦੀ ਫੌਜ ਨੂੰ ਅੱਗੋਂ ਅਤੇ ਸੱਜਿਓ' ਖਬਿਓ” ਰੋਕ ਲਿਆ। ਇਸ ਦਿਨ ਇਨ੍ਹਾਂ ਨੇ 
ਆਪਣੀ ਸੈਨਾ ਦੇ ਪਾਸੇ ਬਦਲ ਦਿੱਤੇ ਹੋਏ ਸਨ । ਸੱਜੇ ਵਾਲੇ ਖੱਬੇ ਅਤੋ ਖੱਬੇ ਵਾਲੇ ਸੱਜੇ ਕਰ 
ਦਿੱਤੇ ਸਨ। ਇਸੇ ਤਰ੍ਹਾਂ ਮੁਰ੍ਹੋਲ ਸੈਨਾ ਥੱਨੀ ਹੋ ਗਈ ਸੀ ਅਤੇ ਥੱਲੇ ਵਾਲੇ ਮੁਰ੍ਹੈਲ ਹੋ ਗਏ 


154 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਸਨ।' ਮਹ ਰ੍ 
ਹੱਲਾ ਕਰਨ ਵਾਲੇ ਸਿੰਘਾਂ ਦੇ ਦਸਤੇ ਛਾਲਾਂ ਮਾਰਦੇ ਆਏ ਅਤੇ ਲੜ੍ਹ ਛੋੜ 
ਦਿੱਤੀ । ਸ਼ਾਹ ਦਾ ਅੱਗੇ ਵਧਣਾ ਬੰਦ ਹੋ ਗਿਆ ਅਤੇ ਉਸ ਨੇ ਉਥੇ ਹੀਂ ਝੰਡੇ ਗੱਡ' ਦਿੱਤੇ 
ਅਤੇ ਖੜਾ ਹੋ ਗਿਆ। ਹੁਣ ਸ਼ਾਹ ਨੇ ਆਪਣੀ ਫੋਜ ਦੇ ਆਲੇ ਦੁਆਲੇ ਚੱਕਰ ਲਾਉਣਾ ਸ਼ੁਰੂ 
ਕੀਡਾ ਅਤੇ ਹਰ ਕਿਸੇ ਨੂੰ ਕਿਹਾ ਕਿ ਇਥੇ ਹੀ ਖੜੇ ਹੋ ਕੇ ਲੜੋ ਅਤੇ ਇਸ ਤੋਂ ਅੱਗੇ ਵਧ ਕੇ 
ਥਾਂ ਟੋਲਣ ਦੀ ਨਾ ਕਰੋਂ । ਨਸੀਰ ਖ਼ਾਨ ਕੋਲ ਜਾ ਕੇ ਸ਼ਾਹ ਨੇ ਕਿਹਾਂ ਕਿ ਬਲੋਚਾਂ ਦੀਂ ਫੌਂਜ 
ਮੇਰੀ ਬਾਂਹ ਹੈ, ਇਥੇ ਹੀ ਪਹਾੜ ਵਾਂਗੂ ਡਣੇ ਰਹੋ ਅਤੇ ਮੇਰੇ ਰਕਮ ਤੋ ਬਿਨਾਂ ਆਪਣੀਂ 
ਤੋਂ ਪੈਰ'ਭਰ-ਭੀ ਅੱਗੇ ਨਾਂ ਹੋਣਾ। 

੭ ਚੰਗਾ ਮੋਕਾ ਸਮਝ ਕੇ ਸ਼ਾਹ ਨੋ ਭੀ ਹੱਲਾ ਕਰਨ ਦਾ ਨੁਕਮ ਵਿੱਤਾਂ ਮਤੇ ਸਾਰੀ ਫੌਜ 
ਟੁੱਟ ਕੋ ਪੈ ਗਈ ।ਜਦ ਦੋ ਤਿੰਨ ਕੋਹ ਅੱਗੇ ਗਏ ਤਾਂ ਕੋਈ ਭੀ ਵੈਰੀ ਮੈਂਦਾਨ ਵਿਚ ਨਹੀਂ 
`ਸੀ ਦਿਸਦਾ । ਇਸ ਲਈ ਗਾਜੀ ਪਿਛਾਂਹ ਨੂੰ ਪਰਤ ਪਏ। ਉਨ੍ਹਾਂ ਦੇ ਪਿੱਠ ਮੋੜਨ ਦੀ ਢ੍ਰਿੱਲ 
`ਸੀ ਕਿ ਭਉ` ਕੇ ਪਿਛੋਂ ਸਿੰਘ ਫੋਰ ਆ ਪਏ ਅਤੇ ਸਾਰੇ ਪਾਸਿਆਂ ਤੋ ਹੱਲੋ ਕਰਨ ਆਰੰਭ 
_ਦਿੱਤੇ । ਹੁਣ ਅਹਿਮਦ ਸ਼ਾਹ ਆਪਣੀ ਫ਼ੌਜ ਦੇ ਗਿਰਦ ਫੇਰ ਚੁੱਕਰ ਲਾਉਣ ਲੱਗ ਪਿੰਆ, 
` ਅਤੇ-ਨਸੀਰ ਖ਼ਾਨ ਨੂੰ ਤਾਕੀਦ ਕੀਤੀ ਕਿ ਵੈਰੀ ਨੂੰ ਆਪਣੇ, ਸਾਹਮਣੇ ਵੇਖ ਕੇਂ ਡੀਂ ਅੱਗੇੱਨਾ 
ਵਧਣਾ ਅਤੇ.ਕਾਫ਼ ਪਹਾੜ ਵਾਂਗੂ ਆਪਣੀ ਥਾਂ ਪਰ ਡਟੋ ਰਹਿਣਾ। ਮੈਂ ਸਾਰੇ ਗਾਂਜੀਆੰ ਨੂੰ 
ਭੀ. ਇਹੋ ਗੱਲ ਆਖੀ ਹੈ । ਜਦ ਨਸੀਰ ਖਾਨ ਨੇ ਇਹ ਗੱਲ ਸੁਣੀਂ ਤਾਂ ਉੱਸ ਨੇ ਆਪਣੀ 
- ਥਾਉ ਹਿੱਲਣ ਚੰਗਾ ਨਾ ਸਮਝਿਆ ਅਤੇ ਮੁੜ ਕੇ ਜਿਥੇ ਖੜੋਤਾਂ ਸੀ ਉਥੇਂ ਹੀ ਖੜਾ ਰਿਹਾ। 
ਰਾ ਅਹਿਮਦ ਸ਼ਾਹ ਦਾ ਆਪਣੀ ਫੌਜ ਨੂੰ ਅੱਗੇ ਫ੍ਧਣ ਦਾ ਹੁਕਮ ਨਹੀਂ ਸੀ । ਇਸ 
- ਕਰਕੇ ਲੜਾਈ ਵਿਚ ਹੱਲੇ ਸਿੰਘ ਹੀ ਕਰਦੇ ਸਨ ਅਤੇ ਦੁੱਰਾਨੀ ਅਤੇ' ਬਲੋਚ ਸਿੰਰਫ 
ਆਪਣੀ ਰੱਖਿਆ ਹੀ ਕਰਦੇ ਰਹੇ ( ਇਸ ਤਰ੍ਹਾਂ ਸਾਰਾ ਦਿਨ ਲੜਾਈ ਹੁੰਦੀ' ਰਹੀ ਅਤੇਂ ਰਾਤ 


- ਨੂੰ ਸਭ-ਆਪੋ-ਆਪਣੀ ਟਿਕਾਣੀਂ ਮੁੜ ਗਏ [ਜੰਗੜ੍, 16164] ਇਸ ਦਿੰਨੰ ਦੀ 
- ਲੜਾਈ ਵਿਚ ਮਾਰੇ ਰਥ ਘਂ ਦੀ ਨੂਰ ਮੁਹੰਮਦ ਨੇ ਕੋਈ ਗਤੀ ਨਹੀਂ ਦਿੱਤੀ 
ਤੀਸਰੇ ਦਿਨ ਦੀ ਲੜਾਈ ਅਤੇ ਉਸ ਤੋਂ ਬਾਅਦ __ 


੪ ਤੀਸਰੇ ਦਿਲ ਦੀ ਲਬਾਈ.ਭੀ ਐਛੇ ਵਾਂਗ ਰੀ.ਸੀ ਕਿ ਸਰੋਂ ਜਢ ਅਖਰ 
ਪੰਜ ਛੇ ਕੋਹ ਹੀ ਡੇਰੋ ਤੋਂ ਅੱਗੇ ਗਿਆ ਸੀ ਕਿ ਸਿੰਘਾਂ ਨੇ ਜਾ ਹੱਲਾ ਕੀਤਾ ਅਤੇ ਰਾਂਹ ਰੋਕ 
ਦਿੱਤਾ । ਸਾਰਾ ਦਿਨ ਝਪਟਾਂ ਮਾਰ ਮਾਰ ਕੇ ਉਸ ਨੂੰ ਹੈਰਾਨ ਕਰ ਦਿੱਤਾ ਅਤੇ ਸੰਦਾਂ ੀ ਤਰ੍ਹਾ 
“ਸਮ ਨੂੰ ਹਰੇ ਪਏ ਭਰ ਨ ਮੁੜ ਗਏ । ਤੀਸਰੇ ਦਿਨ ਤੇ ਬਾਅਦ ੂਰ ਮਹ ਨ ਚੇ, 
- ਪੰਜਵੇਂ ਔਰ ਛੋਵੇਂ ਦਿਨਾਂ ਦੀਆਂ ਲੜਾਈਆਂ ਦਾ ਕੋਈ ਜਿਕਰ ਨਹੀਂ ਕੀਤਾਂ, ਅਤੇ ਸੱਤਵੇਂ 
ਦਿਨ ਬਿਆਸਾ ਦੇ ਦੱਖਣ ਨੂੰ ਸਿੰਘਾਂ ਦੇ ਹੱਲੇ ਦਾ ਜ਼ਿਕਰ ਜਾ ਕਰਦਾ ਹੈ।' ਪਰ 
'... ਨੂਰ ਮੁਹੰਮਦ ਦੇ 'ਜੰਗਨਾਮੇ” ਤੋਂ ਇਹ ਗੱਲ ਸਪਸ਼ਟ ਹੈ ਕਿ ਸਤਲੁਜ ਅਤੇ ਬਿਆਸਾ 
ਦੇ ਵਿਚਕਾਰ ਸਿੰਘਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਜੱਬੇਦਾਰੀ ਹੇਠ ਜੱਸਾ 


(ਨ, .734;੪00ਿ= ,80% 


ਦੁੱਰਾਨੀ ਦਾ: ਸੱਤਵਾਂ ਹੱਲਾ ਅੰਤੇ ਖਾਲਸਾ ਜੀ 155 
ਸਿੰਘ ਰਾਂਮਗੜ੍ਹੀਏ, ਜੈਂ ਸਿੰਘ ਕੰਨ੍ਹਲੀਏਂ ਅਤੇ ਧੱਰੀਂ-'ਸਿੰਘ ਭੰਗੀ ਅਤੇ ਹੋਰ ਸਰਦਾਰਾਂ.ਦੀ 
'ਅੰਗਵਾਈ ਵਿਚ ਫ਼ਾਂੇ ਮਾਰ ਮਾਰ ਕੈਂ ਅਹਿਮਦ ਸ਼ਾਹ ਨੂੰ-ਅਜਿਹਾ ਜ਼ਿੱਚ ਕੀਤਾ ਕਿ ਉਸਾਨੂੰ 
ਸਾਰੋ ਦੁਆਬੇ ਵਿਚ ਇਕ ਦਿਨ ਭੀ ਟਿਕ ਕੇ ਸਾਹ ਨਾ ਲੈਣਾ ਮਿਲਿਆ । ਉਹ ਅਰਿੰਮਦ 
ਸ਼ਾਹ ਜੋ ਸਿੰਘਾਂ ਦੀ ਜ਼ੈਰ-ਹਾਜਰੀ ਵਿਚ ਸ਼ੁਰੂ ਦਸੰਬਰ ਵਿਚੇ ਲਾਗੋਰੋਂ ਚਲਦਾ ਹੈ'ਅਤੇ ਕਈ 
ਕੋਈ ਦਿੰਨ ਰਿਆਂੜਕੀ ਅਤੇ ਦੁਆਬੇ ਵਿੱਚ ਟਿਕ ਟਿਕ ਕੇ ਆਰਾਮ ਨਾਲ ਸ਼ਹਿਰਾਂ ਅਤੇ 
੍ ਹਾਂ ਨੂੰ ਲੁੱਟਾਂ ਢਾਈਆਂ ਮਹੀਨਿਆਂ ਵਿਚ ਸਰਹੰਦ ਤਕ ਪੁੱਜਦਾ ਹੈ ਅਤੇ ਰਾਹ ਵਿਚ 
`ਗੰਠੇ, ਗੁੜ, ਤਿਲ ਅਤੇ ਗਾਈਆਂ ਦਾ'ਮਾਸ ਰੱਜ ਰੱਜ ਕੇ ਖਾਂਦਾ ਹੈ, ਜਦ ਸਿੰਘ ਦਿੱਲੀ 
`ਤਸਰਦਾਰ ਜੱਸਾ ਸਿੰਘ ਨਾਲ ਮੁੜ ਪੈਂਦੇ ਹਨ ਤਾਂ ਕੁੰਜਪੁਰੇ ਤੋਂ ਚੋਥੇ ਦਿਨ ਸਰਹੰਦਆ 
`ੈਜਦਾ ਹੈ ਅਤੇ ਵੇਰ ਸਰਹੰਦ ਤੀਸਰੇ ਦਿਨ ਰੋਪੜ ਆ ਜਾਂਦਾ ਹੈ । ਸਾਰੇ ਦੁਆਂਘ੍ਰੈ'ਵਿਚ 
ਸਿੰਘ ਕਿਧਰੇ ਉਸ ਨੂੰ ਇਕ ਵਿਨ ਭੀ ਫਲ ਨਹੀ ਵੱਦ ਅਤ ਸਾਂ ਦਿਲਾਂ ਵਚੰ ਉਸ ਨੂੰ 
, ਆਸਾਂ ਦੇ ਦੱਖਣੀ ਕੰਢੇ ਤਕ ਧੱਕ ਦਿੰਦੇ ਹਨ ।> ੍ 

` "ਉਹ ਗਾਜ਼ੀ ਸੂਰਮੇਂ, ਜੋ ਆਏ ਹੀ ਸਿੰਘਾਂ ਦੇ ਵਿਰੁੱਧ ਜਹਾਦ ਬੋਹੈਨਾਸਨ ਅਰੋਂਘਬਿਟ 
"ਨੰ ਕਿ ਇਨ੍ਹਾਂ ਦੀ ਜੜ੍ਹ ਪੁੱਟ ਦਿਆਂਗੇ, ਇਨ੍ਹਾਂ ਨੂੰ ਮਾਰੇ ਮੁਕਾਵਾਂਗੇ, 'ਇਨ੍ਹਾਂਦੀਆਂ 
'ਰ੍ਰਨੀਆ ਅਤੇ ਬੱਚੇ ਫੜ ਕੋ ਕੈਦੀ ਬਣਾ ਲਵਾਂਗੇ, ਅਤੇ ਮਾਂਫ ਮਾਰ ਕੇ ਇਨ੍ਹਾਂ ਦੀਆਂ 
“ਹੱਡੀਆਂ ਦਾ ਰੂੰ'ਬਣਾ ਦਿਆਂਗੀਂ 40, 41,781; ਜਦੇ ਸਿੰਘਾਂ ਨਾਲ ਵਾਹ ਪਿਆ ਤਾਂ 
_ਅਜਿਹੇ ਘਬਰਾਏ ਕਿ ਨੂਰ ਮੁਹੰਮਦ ਭੀ ਕਹਿ ਉਠਿਆਂ ਕਿ ਜੇ ਇਨ੍ਹਾਂ ਦੀ ਫ਼ੌਜ ਨੂੰ ਭਾਜੜ 
`ਤੀਂ ਹੇ ਜਾਏ, ਤਾਂ ਭੀ ਉੱਸ ਨੂੰ ਭਾਜੜ ਨਾ ਸਮਝੋ, ਇਹ ਇਨ੍ਹਾਂ ਦਾ ਲੜਾਈ ਦਾ ਇਕ ਦਾਉ 
“ਹੈ, ਇਨ੍ਹਾਂ ਤੋਂ ਬਚੇ, ਡਰੋ, ਦੋਬਾਰਾ ਡਰੋ [1571। ਉਹ ਅਹਿਮਦ ਸਾਹ ਜੋ ਇਹ ਕਹਿੰਦਾ 
`'ਜੀਂ ਕਿ ਸਿੰਘ ਤਾਂ ਕਿੱਧਰੇ ਵਿਸਦੇ ਹੀ ਨਹੀਂ, ਜੱਦ ਉਸ ਦਾ ਰਾਹ ਰੋਕਣ ਲੱਗ ਪਏ ਅਤੇ 
` ਅੱਗੋਂ, 'ਸੱਜਿਓ” ਖੱਬਿਓ' ਹੱਲੇ ਕਰਨ ਲੱਗ ਪਏਂ ਤਾਂ ਉਹੀ ਸ਼ਾਹ ਫ਼ੌਜ ਦੇ 'ਛੋਟੇ. ਵੱਡੇ 
` ਐਫੰਸਰਾਂ ਅਤੇ ਗਾਂਜੀਆਂ ਪਾਸ ਜਾ ਜਾਕੇ ਆਪ ਹੀ ਇਹ ਕਹਿਣ ਲੱਗ ਪਿਆਂ ਕਿਦੇਖਿਓ 
“ ਸਿੰਘਾਂਦੇ ਮਗਰ ਹੱਲਾ ਕਰਨ ਨਾ ਜਾਇੰਓ, ਆਪਣੇ ਪੈਂਤੜੇ ਨਾ ਛਡਿਓ, ਆਪਣੇ ਥਾਉ' 
ਤੇ ਹੀ ਖੜੇ ਰਹਿਓਂ, ਅਤੇ ਮੀਰ ਨੰਸੀਰੇਂ ਖ਼ਾਨ ਨੂੰ ਹਰ ਰੋਜ਼ ਮੁੜ ਮੁੜ ਤਕੀਦਾਂ ਕਰਦਾ ਹੈ 
' ਅੰਤੇ ਕਸਮਾਂ ਦੇ ਕੋ'ਵਾਸਤੇ ਪਾਉਦਾ ਹੈ ਕਿ ਦੇਖੀਂ ਆਪਣੇ ਬਾਉ' ਨਾ ਹਿੱਲੀਂ, ਆਪਣੇ ਹੈਰਾਂ 
`` ਉੱਤੇ ਕਾਂਫ਼ ਪਹਾੜ ਵਾਂਗੂ ਖੜੋਤਾ ਰਹੀਂ, ਜੇ ਸਿੰਘ ਸਾਹਮਣੇ ਭੀ ਦਿਸ ਪੈਣੇ ਤਾਂਡੀ-ਇਨ੍ਹਾ 
ਪਰ ਹੱਲਾ ਨਾ ਕਰੀਂ, ਇਨ੍ਹਾਂ ਦੇ ਪਿੱਛੇ ਨਾ ਪਵੀਂ, ਮੈਂ ਇਨ੍ਹਾਂ ਦੀ ਬਹਾਦੁਰੀ.ਅਤੇਂ ਦਲੇਰੀ ਨੂੰ 
_ ਦੇਖ ਕੇ ਹੈਰਾਨ ਹੋ ਰਿਹਾ ਹਾਂ, ਇਤਿਆਦਿ [129, 135-7, 157₹:16311ਐਸਲ 
_ ਵੰਝ ਤਾਵਂ ਕੋਈ ਸਾਹ ਹੋਵ ਜਾਂ ਕੰਗਾਲ, ਕੋਈ ਵੱਡਾ ਹੋਵੇ ਜਾਂ ਛੋਟਾ, ਕੋਈ ਗ਼ਰੀਬ ਹੋਵੇ 
` ਜਾੰਮਮੀਰ। ਜੋਂ ਭੀ ਕਿਸੇ ਦਾ ਬੁਰਾ ਸੋਚਦਾ ਹੈ, ਜੋ ਆਪਣੀ ਹਉਮੈ ਅਤੇ ਹੈਂਕੜ ਵਿਚ ਕਿਸੇ 
“ਦੇ' ਲਹੂ ਦਾ ਪਿਆਸਾ ਹੋਇਆ ਫਿਰਦਾ ਹੈ, ਜੋ ਕਿਸੇ'ਨੂੰ ਆਪਣਾ ਕੈਦੀ ਅਤੇ:ਗੁਲਾਮ 
' ਬਣਾਉਣਾ ਚਾਹੁੰਦਾ ਹੈ, ਜੋ ਨਿਰਦਈ ਅਤੇ ਅਤਿਆਚਾਰੀ ਹੈ, ਉਹ ਬਰੁਤਾ ਚਿਰ ਕਦੀ 














ਦਾ 


ਮਾ 


156 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਫਲਿਆ ਵੁਲਿਆ ਅਤੋ ਕਾਮਯਾਬ ਨਹੀਂ ਹੋਇਆ । ਗ਼ਰੂਰ ਦਾ ਸਿਰ ਆਖ਼ਿਰ ਨੀਵਾਂ ਹੁੰਦਾ 
ਹੈ, ਜੁਲਮ ਹਮੇਸ਼ਾ ਮੂੰਹ ਭਾਰ ਡਿਰਦਾ ਹੈ। ਇਹ ਰੱਬੀ ਕਾਨੂਨ ਹੈ । ਇਸ ਵਿਚ ਦੇਰ ਹੁੰਦੀ 
ਭਾਵੇਂ ਦਿਸੇ, ਪਰ ਹੈ ਇਹ ਅਟੱਲ । 
ਸ਼ਾਹ ਸਿੱਧਾ ਅਫ਼ਗਾਨਿਸਤਾਨ ਨੂੰ 

ਜਦ ਅਹਿਮਦ ਸ਼ਾਹ ਬਿਆਸਾਂ ਪਾਰ ਹੋ ਗਿਆ ਤਾਂ ਸਿੰਘਾਂ ਨੇ ਉੱਸ ਦਾ ਪਿੱਛਾ 
ਕਰਨਾ ਛੱਡ ਦਿੱਤਾ, ਅਤੇ ਸ਼ਾਹ ਰਵਾਂ ਰਵੀਂ ਕਿਧਰੇ ਨਹਿਰਨ ਤੋਂ ਬਿਨਾਂ ਤੇਜ਼ ਮੰਜ਼ਲਾਂ 
ਮਾਰਦਾ ਹੋਇਆ ਰਾਵੀਉ ਲੰਘ ਕੇ ਅੱਧ ਮਾਰਚ ਸੰਨ 1765 ਦੇ ਲਾਗੇ ਝਨਾਂ ਤੇ ਜਾਂ 
ਪੁੱਜ।। ਰੋਪੜੋਂ ਦਰਿਆ ਪਾਰ ਕਰਨ ਵੇਲੇ ਉੱਸ ਨੂੰ ਕਿਸੇ ਨੇ ਖਬਰ ਦਿੱਤੀ ਸੀ ਕਿ ਸਿੰਘ 
ਅੰਮ੍ਰਿਫੈਸਰ ਚੱਕ-ਗੁਜ਼ੂ ਵਿਚ ਸ਼ਾਹ ਨਾਲ ਲੜਨ ਲਈ ਇਕ ਤਕੜੀ ਫੋਜ ਜਮਾ ਕਰ ਰਹੇ 
ਹਨ । ਨੂਰ ਮੁਹੰਮਦ ਕਹਿੰਦਾ ਹੈ ਕਿ ਦੀਨੀ ਲੜਾਈ (ਗਜਾ) ਦੇ ਉਡੀਕਵਾਨ ਗਾਜੀਆਂ ਦੇ 
ਦਿਲ ਇਹ ਖਬਰ ਸੁਣ ਕੇ ਬੜੇ ਬੁਸ਼ ਹੋਏ ਅਤੇ ਸਾਹ ਨੇ ਹੁਕਮ ਦਿੱਤਾ ਕਿ ਆਪਣਾ 
ਲਸ਼ਕਰ ਚੱਕ-ਗੁਰੂ ਵੱਲ ਨੂੰ ਚੜ੍ਹ ਪਵੇ ਅਤੇ ਕਾਫ਼ਰਾਂ ਉੱਤੇ ਹੱਲਾ ਕਰ ਕੇ ਉਨ੍ਹਾਂ ਬਦਬਖ਼ਤਾਂ 
ਦੀਂ ਜੜ੍ਹ ਮੁਢੋਂ ਪੁਟ ਸੁੱਟੋ [18-291। ਪਰ ਸੱਤਾਂ ਦਿਨਾਂ ਦਿਆਂ ਦੁਆਬੇ ਵਿਚ ਸਿੰਘਾਂ ਦੇ 
ਹੱਲਿਆਂ ਨਾਲ ਬਾਦਸਾਹ ਅਹਿਮਦ ਸ਼ਾਹ ਨੂੰ ਅਜਿਹਾ ਤਜਰਬਾ ਹੋਇਆ ਕਿ ਉਸ ਨੇ 
ਅੰਮ੍ਰਿੜਸਰ ਵਿਚ ਜਾ ਕੇ ਲੜਾਈ ਕਰਨ ਦਾ ਖਿਆਲ ਹੀ ਛਡ ਦਿੱਤਾ ਅਤੇ ਲਾਹੋਰ ਠਹਿਰੇ 
ਬਿਨਾ ਹੀ ਰਾਵੀ ਪਾਰ ਕਰ ਗਿਆ [167-68]। 

ਝਨਾਂ ਦਰਿਆ ਦੇ ਛ਼ੋ ਨਾਲੇ ਤਾਂ ਸ਼ਾਹ ਦੀ ਫੌਜ ਸੌਖੇ ਹੀ ਲੰਘ ਗਈ ਪਰ ਅਖੀਰਲੇ 
ਦੋ ਨਾਲੇ ਬੜੇ ਡੂੰਘੇ ਅਤੇ ੜੇਜ ਵਗ! ਰਹੇ ਸਨ, ਜਿਲ੍ਹਾਂ ਵਿਚ ਬੇਅੰਤ ਫੌਜੀ, ਹਜ਼ਾਰਾਂ ਲੱਦੇ 
ਰੁੜ੍ਹ ਗਏ । ਉਦੋਂ ਇੰਜ ਜਾਪਦਾ ਸੀ ਜਿਵੇਂ ਕਿਆਮਤ ਦਾ ਦਿਨ ਆ ਪੁੱਜਾ ਹੈ। ਨੂਰ ਮੁਹੰਮਦ 
ਕਹਿੰਦਾ ਹੈ ਕਿ ਜਦ ਮੈਨੂੰ ਕਦੀ ਉਸ ਦਿਨ ਦਾ ਚੇਤਾ ਆ ਜਾਂਦਾ ਹੈ ਤਾਂ ਕਿਆਮਤ ਦੇ ਹੋਲ 
ਨਾਲ ਮੇਰਾ ਸਰੀਰ ਕੰਬਣ ਲੱਗ ਪੈਂਦਾ ਹੋ । ਉਸ ਦਿਨ ਦਰਿਆ ਵਿਚ ਇਤਨੇ ਬੰਦੇ, ਘੋੜੇ 
ਅਤੇ ਊਠ ਫੁੰਬ ਕੇ ਮਰ ਗਏਂ ਕਿ ਸਿੱਖਾਂ ਨਾਲ ਲੜਾਈ ਵਿਚ ਭੀ ਇਤਨੇ ਨਹੀਂ ਸਨ 
ਮਰੇ । ਜਿਹਲਮ ਦਰਿਆ ਪਾਰ ਕਰ ਕੇ ਰੋਹਤਾਸ ਦੇ ਪੜਾਉ ਤੋਂ ਮੀਰ ਨਸੀਰ ਖ਼ਾਨ ਤਾਂ 
ਬਲੋਚਿਸਤਾਨ ਨੂੰ ਚਲਾ ਗਿਆ ਅਤੇ ਅਹਿਮਦ ਸ਼ਾਹ ਅਫ਼ਜ਼ਾਨਿਸਤਾਨ ਨੂੰ ਮੁੜ ਗਿਆ 
[168-1761। 
ਸਿੰਘਾਂ ਦੀ ਮਰਦਾਨਗੀ ਦਾ ਬਿਆਨ 

ਪੰਜਾਬ ਦੇ ਇਤਿਹਾਸ ਦੇ ਦ੍ਰਿਸ਼ਟੀਕੋਨ ਤੋਂ “ਜੰਗਨਾਮੇ” ਵਿਚ ਕਾਜ਼ੀ ਨੂਰ ਮੁਹੰਮਦ ਦੇ 
ਦੋ ਬਿਆਨ 41-42 ਖਾਸ ਮਹੱਤਾ-ਪੁਰਨ ਹਨ ਕਿਉਕਿ ਇਨ੍ਹਾਂ ਵਿਚ ਜੋ ਕੁਝ ਭੀ ਉਸ ਨੇ 
ਲਿਖਿਆਂ ਹੈ ਉਹ ਉਸ ਨੇ ਸਭ ਕੁਝ ਨਵੰਬਰ ਸੰਨ 1764 ਅਤੇ ਮਾਰਚ ਸੰਨ ।765 
ਵਿਚਕਾਰ (1178 ਹਿਜਰੀ ਵਿਚ) ਅੱਖੀਂ ਡਿੱਠਾ ਸੀ ਅਤੇ ਸੰਨ 1178 ਹਿਜਰੀ ਵਿਚ ਹੀ 





ਦੁੱਰਾਨੀ ਦਾ ਸੱਤਵਾਂ ਹੱਲਾ ਅਤੇ ਖਾਲਸਾ ਜੀ 157 
ਲਿਖ ਲਿਆ ਸੀ ਜੋ 19 ਜੂਨ ਸੰਨ 1765 ਨੂੰ ਚੜ੍ਹਿਆ ਸੀ। ਇਸ ਵੇਲੇ ਤਕ ਖਾਲਸਾ ਜੀ 
ਨੇ ਲਾਹੋਰ ਉੱਤੇ ਭੀ ਪੱਕਾ ਕਬਜਾ ਕਰ ਲਿਆ ਸੀ ਜੋ 17 ਅਪ੍ਰੈਲ ਨੂੰ ਹੋ ਗਿਆ ਸੀ। 
ਉਪਰੋਕਤ ਦੋਨੋਂ ਬਿਆਨ ਸਿੰਘਾਂ ਦੀ ਮੈਦਾਨਿ ਜੰਗ ਵਿਚ ਬਹਾਦੁਰੀ ਅਤੇ ਉਨ੍ਹਾਂ ਦੇ ਪੰਜਾਬ 
ਵਿਚ ਕੀਤੇ ਹੋਏ ਕਬਜਿਆਂ ਸੰਬੰਧੀ ਹਨ ਜੋ ਲਾਹੋਰ ਪਰ ਕਬਜਾ ਹੋਣ ਤੋਂ ਪਹਿਲਾਂ ਸਨ । 

ਸਿੰਘਾਂ ਦੀ ਮਰਦਾਨਗੀ ਸੰਬੰਧੀ ਕਾਜੀ ਨੂਰ ਮੁਹੰਮਦ 41ਵੇਂ ਧਿਆਇ ਵਿਚ ਲਿਖਦਾ 
ਹੈ : 

“ਸਗਾਂ! (ਕੁੱਤਿਆਂ) ਨੂੰ “ਸਗ” (ਕੁੱਤੇ) ਨਾ ਕਹੋ ਕਿਉਕਿ ਇਹ ਸ਼ੇਰ ਹਨ 
ਅਤੇ ਮਰਦਾਨਗੀ ਦੇ ਮੈਦਾਨ ਵਿਚ ਸ਼ੇਰਾਂ ਵਾਂਗ ਦਲੇਰ ਹਨ। # ੬ 

ਰਣ ਦਾ ਉਹ ਸੂਰਮਾ ਜੋ ਲੜਾਈ ਵਿਚ ਸ਼ੇਰ ਵਾਂਗੂ ਬੁੱਕੈ ਕਿਵੇਂ “ਸਗੇ' ਹੋ' 
ਸਕਦਾ ਹੈ? ਜੇ ਤੈਨੂੰ ਲੜਾਈ ਦਾ ਕਸਬ ਸਿੱਖਣ ਦੀ ਇੱਛਾ ਹੈਂ ਤਾਂ ਆ ਅਤੇ ਰਣ 
ਭੂਮੀ ਵਿਚ ਇਨ੍ਹਾਂ ਦੇ ਸਾਹਮਣੇ ਹੋ । 

ਉਹ ਤੂੰ ਜੰਗ ਦੇ ਅਜਿਹੇ ਢੰਗ ਵਿਖਾਉਣਗੇ ਿ ਰੇ ਵਾਹ ਵਾਹ ਪਏ 
ਆਖਣਗੇ। 

ਹੇ ਤਲਵਾਰੀਏ, ਜੇ ਤੂੰ ਲੜਾਈ ਦਾ ਹੁਨਰ ਸਿਖਣਾ ਚਾਹੁੰਦਾ ਹੈਂ ਤਾਂ ਇਨ੍ਹਾਂ 
ਪਾਸੋਂ ਸਿੱਖ ਕਿ ਕਿਵੇਂ ਮਰਦਾਂ ਵਾਂਗ ਵੈਰੀ ਦੇ ਸਾਹਮਣੇ ਹੋਣਾ ਚਾਹੀਦਾ ਹੈ ਅਤੇ 
ਲੜਾਈ ਵਿਚੋਂ ਕਿਵੇਂ ਆਪਣੇ ਆਪ ਨੂੰ ਸਾਫ਼ ਬਚਾ ਲਿਜਾਣਾ ਚਾਹੀਦਾ ਹੈ 

“ਸਿੰਘ” ਇਨ੍ਹਾਂ ਦਾ ਲਕਬ ਹੈ, ਇਹ ਜਾਣ ਲੈਣਾ ਚਾਹੀਦਾ ਹੈ। ਇਹ 
ਨਿਆਉਂ' ਦੀ ਗੱਲ ਨਹੀਂ ਕਿ ਇਸ (ਸ਼ਬਦ “ਸਿੰਘ”) ਨੂੰ “ਸਗ (ਅਰਥਾਤ ਕੁੱਤਾ) 
ਪੜ੍ਹਿਆ ਜਾਏ । 

ਐ ਜਵਾਨ, ਜੇ ਤੈਨੂੰ ਨਹੀਂ ਪਤਾ (ਤਾਂ ਸੁਣ), ਹਿੰਦੁਸ੍ਬਾਨੀ ਬੋਲੀ ਵਿਚ 
“ਸਿੰਘ” ਦੇ ਅਰਥ 'ਸ਼ੇਰ” ਹਨ । ਲੜਾਈ ਵਿਚ ਤਾਂ ਇਹ ਸੱਚ ਮੁਚ ਹੀ ਸ਼ੇਰ ਹਨ 
ਅਤੇ ਮੋਜ ਮੇਲੇ ਸਮੇਂ ਹਾਤਮ ਤੋਂ ਭੀ ਵੱਧ ਹਨ । 

ਜਦ ਇਹ ਹੱਥ ਵਿਚ ਹਿੰਦੁਸਤਾਨੀ ਤਲਵਾਰ ਫੜ ਲੈਂਦੇ ਹਨ ਤਾਂ ਹਿੰਦ ਤੋਂ 
ਸਿੰਧ ਦੇਸ ਤਕ ਮਾਰ ਕਰਦੇ ,ਚਲੋ ਜਾਂਦੇ ਹਨ । 

ਕੋਈ ਆਦਮੀ ਇਨ੍ਹਾਂ ਦੇ ਸਾਹਮਣੇ ਅੜ ਨਹੀਂ ਸਕਦਾ, ਭਾਵੇਂ ਉਹ ਕਿੱਡਾ 
ਹੀ ਜੋਰ ਵਾਲਾ ਕਿਉ ਨਾ ਹੋਵੇ । 

ਜਦ ਇਹ ਹੱਥ ਵਿਚ ਨਜਾ ਫੜ ਲੈਦੇ ਹਨ ਤਾਂ ਫੋਰ ਦੀ ਫੌਜ ਵਿਚ ਭਾਜੜ 

=. ਪਾ ਦਿੰਦੇ ਹਨ। 

੩ ਜੰਚ ਉਹ ਨੋਚ ਦੀਿਗਿੀ ਜੀਨ ਵਲ ਕਿਰਨ ਤੀ ਜੈ.ਓ ਪੰਚ 
“ਨੂੰ ਭੀ ਹੋਵੇ ਚੀਰ ਦਿੰਦੇ ਹਨ । 

ਜਦ ਇਹ ਕਮਾਨ ਦਾ ਚਿੱਲਾ ਚੜ੍ਹਾਉਂਦੇ ਹਨ ਅਤੇ ਵੈਰੀ ਦੀ ਜਨ ਕੱਢ 
ਲੈਣ ਵਾਲਾ ਤੀਰ ਉਸ ਵਿਚ ਰਖਦੇ ਹਨ, ਅਤੇ ਉਨ੍ਹਾਂ ਦੀ ਕਮਾਨ ਦਾ ਚਿੱਲਾ ਜਦ 
(ਖਿੱਚਿਆ ਹੋਇਆ) ਕੰਨ ਤਕ ਪੁੱਜਦਾ ਹੈ ਤਾਂ ਵੈਰੀ ਦੇ ਸਰੀਰ ਨੂੰ ਕਾਂਬਾ ਛਿੜ ਪੈਂਦਾ. 


। ਦਿ ੧॥ਦ" ' 
#ਸੋਜਿ” 9 `੧ 
। ਕੱਸ ਲਟ 
ਤਰੀ ਦੜੁ ` 


60 ਇੰਜਿੰ ,"' 


£? । ॥ 
%£ £: 
₹੪ ਊ,੧"%4% 
ਨ 
ਦ੍ਢ 
# 


ਕੁ 


੬ &੨੧ । 
(੫੨ ਜੀ 


. ਸਝਦਾਰ ਜੱਸਾ ਸਿੰਘ ਆਜ਼ਲੂਵਗਰੀਆਂ 





ਰੇ ੂ ਇਨ ਕੁਹਾੜਾ ਚਿਲੜੇ ਪਰ ਪੈਦਾ ਹੈ ਤਾਂ ਵੈਰੀ ਦੇ ਸਰੀਰ 
ਦਾ ਚਿਲੜਾ ਹੀ ਉਸ ਦਾ ਕੱਛਨ ਬਣ ਜਾਂਦਾ ਹੈ । 
੬ -ਸ੍ਰੀਰ ਕਰਕੇ ਹਰ ਇਕ ਇਹ ਪਹਾੜ ਦਾ ਇਕ ਟੁਕੜਾ ਹੈ ਅਤੇ ਸਾਨ 


ਰ .(ਡੀਠ ਡੌਲ) ਵਿਚ ਪੰਜਾਹ ਆਦਮੀਆਂ ਤੋਂ ਭੀ ਵੱਧ ਹੈ । 


ਜੋਂ ਬੰਹਿਰਾਮ ਗੋਰ ਜੰਗਲੀ ਗਧਿਆਂ ਨੂੰ ਮਾਰ ਲੈਂਦਾ ਸੀ ਅਤੇ ਸੇਰਾਂ ਦੀਆਂ 


ਨਾ ਚੀਕਾਂ ਕਢਾ ਦਿੰਦਾ ਸੀ 


“ਜੇ ਉਨ ਬਹਿਰਾਮ ਗੋਰ ਇਨ੍ਹਾਂ ਦੇ ਸਾਹਮਣੇ ਆ ਜਾਏ ਤਾਂ ਬਹਿਰਾਮ ਡੀ 


_ ਇਨ੍ਹਾਂ ਦੋ ਸਾਹਮਣੇ ਸਿਰ ਨੀਵਾਂ ਕਰ ਦੇਵੇ । 


ਇਹ ਹਥਿਆਰ ਛੱਡ ਕੇ ਲੜਾਈ ਸਮੇਂ ਜਦ ਬੰਦੂਕ ਹੱਥ ਵਿਚ ਫੜ ਲੈਦੇ 
__ ਤਾਂ ਸ਼ੇਰਾਂ ਵਾਂਗੂ ਬੁੱਕਦੇ, ਨਾਹਰੇ ਮਾਰਦੇ, ਛਾਲਾਂ ਮਾਰਦੇ ਮੈਦਾਨ ਵਿਚ 
` ਆਉਂਦੇ ਹਨ;' 

ਕਈਆਂ ਦੀਆਂ ਛਾਤੀਆਂ ਬੀਰ ਦਿੰਦੇ ਹਨ ਅਤੇ ਅਨੇਕਾਂ ਦਾ ਖ਼ੂਨ ਸਿੱਟੀ 


_ ਵਿਚੋਂ ਮਿਲਾ ਦਿੰਦੇ ਹਨ । 


` ਤੂੰ ਇਉਂ' ਕਹੁ ਇਹ ਬੰਦੂਕ ਪੁਰਾਣੇ ਸਮੇਂ ਵਿਚ ਇਨ੍ਹਾਂ ਸਗਾਂ ਦੀ ਕਾਢ ਹੈ, 


`__ ਹਕੀਮ ਲੁੰਕਮਾਨ ਦੀ ਨਵੀਂ । 


੬]. 9,” 
£ 


`` ਬ਼ੰਦੂਕਰੀ ਤਾ ਭਾਵੇਂ ਹੋਰ ਭੀ ਬਥੇਰੇ ਹਨ, ਪਰ ਇਸ ਦੇ (ਵਰਤੋਂ ਦੇ) ਹੁਨਰ 


ਰਾ, ਨੂੰ ਇਨ੍ਹਾਂ ਨਾਲੋਂ ਵਧੇ ਹੋਰ ਕੋਈ ਨਹੀਂ ਜਾਣਦਾ । 


ਰਾ ਚੱਡੇ, ਪਿੱਛੇ, ਸੱਜੇ, ਖੱਬੇ ਇਹ ਸੈਂਕੜੇ ਗੋਲੀਆਂ ਲਗਾਤਾਰ ਦਾਗੀ ਜਾਦੇ 
_'ਹੰਨੋ॥ 

ਜੇ ਤੈਨੂੰ ਮੇਰੇ ਕਹੇ ਉੱਤੇ ਯਕੀਨ ਨਹੀਂ ਤਾਂ ਤੇਜ਼ਾਂ ਵਾਹੁਣ ਵਾਲੇ ਸੂਰਮਿਆਂ 
, ਪਾਸੋਂ ਪੂਛ ਵੈਬ । 

__ਕਿੰ ਉਹ ਇਸ ਤੋ ਡੀ ਵਧ ਦੱਸਣਗੇ ਅਤੇ ਇਨ੍ਹਾਂ ਦੀ ਲੜਾਈ ਨੂੰ ਆਫ਼ਰੀਨ 
(ਸ਼ਾਬਾਸ਼)? ਕਹਿਣਗੇ । ਰ੍ 
ਰ੍‌ (ਮੇਰੀ) ਇਸ ਗੱਲ ਦੇ ਗਵਾਹ ਉਹ ਤੀਹ ਹਜਾਰ ਸ਼ੂਰਮੇ ਹਨ ਕਿ ਜੋ ਇਨ੍ਹਾਂ 


ਨ _ਨਾਲ ਰਣ ਭੂਮੀ ਵਿਚ ਲੜੇ ਹਨ। 


`ਜੇ ਇਨ੍ਹਾ ਦੀਆਂ ਫੌਜਾਂ ਵਿਚ ਭਾਜੜ ਭੀ ਪੈ ਜਾਏ, ਤਾ ਭੀ, ਐ ਜਵਾਨ, 


ਰ੍ ਇਸ ਨੰ ਭਾਜੜ ਨਾ ਸਮਝੀ, 


` ਕਿਉਕਿ ਇਹ ਭੀ ਇਨ੍ਹਾਂ ਦਾ ਲੜਾਈ ਦਾ ਇਕ ਦਾਊ ਹੈ। ! ਇਨ੍ਹਾਂ ਦੇ ਇਸ 


ਵਿ (ਜਾਲ ਜਾਲ) ਤੋਂ ਬਚੋ, ਦੋਬਾਰਾ ਬਚੋ । 





` ਇਨ੍ਹਾਂ ਦਾ ਇਹ ਦਾਉਂ ਇਸ ਲਈ ਹੈ ਕਿ ਵੈਰੀ ਗਾਲਬ ਹੋ ਕੇ ਗੁੱਸੇ ਵਿਚ 


ਸਾ 'ਆਕੋ ਇਨ੍ਹਾਂ ਦੇ ਪਿੱਛੇ ਦੋੜਦਾ ਹੈ ਅਤੇ ਆਪਣੇ ਲਸਕਰ ਦੀ ਸਹਾਇਤਾ ਤੋਂ ਦੂਰ 


` ਨਿਕਲ ਜੀਦਾ ਨੈ, 


ਦੁੰਰਾਨੀ ਦਾ ਸੱਤਵਾਂ ਹੱਲਾ ਅਤੇ ਖਾਲਸਾ ਜੀ 159 

ਤਾਂ ਇਹ ਪਿੱਛੇ ਨੂੰ ਮੂੰਹ ਕਰਕੇ ਮੁੜ ਪੈਂਦੇ ਹਨ ਅਤੇ ਜੇ ਪਾਣੀ ਭੀ ਹੋਵੇ ਤਾਂ ਭੀ 
ਅੱਗ ਲਾ ਦਿੰਦੇ ਹਨ । 

ਕੀ ਤੂੰ ਨਹੀਂ ਸੀ ਵੇਖਿਆ ਕਿ ਲੜਾਈ ਵਿਚ ਇਹ (ਮੀਰ ਨਸੀਰ)'ਖਰਾਲ ਦੇ 
ਅੱਗੋਂ ਧੋਖਾ ਦੇਣ ਲਈ ਭੱਜ ਨਿਕਲੇ ਸਨ, 

ਅਤੇ ਵੇਰ ਖ਼ਾਨ ਵੱਲ ਨੂੰ ਪਿੱਛੋ ਮੁੜ ਪਏ ਸਨ ਅਤੇ ਉਸ ਨੂੰ ਆਪਣੇ ਘੇਰੇ 
ਵਿਚ ਲੈ ਲਿਆ ਸੀ। 

ਤਦੇ ਉਹ ਸਤਕਾਰ ਜੋਗ ਸੂਰਮਾ ਆਪਣੇ ਘੋੜੇ ਤੋਂ ਉੱਤਰ ਪਿਆ ਅਤੇ ਤੀਰ 
ਅਤੇ ਗੋਲੀ ਚਲਾਉਂਣ ਲੱਗ ਪਿਆ ਅਤੇ ਬਹਾਦਰੀ ਨਾਲ ਉਨ੍ਹਾਂ ਦੇ ਘੇਰੇ `ਚੋਂ 
ਬਾਹਰ ਨਿਕਲਿਆ । 

ਤੂੰ, ਐ ਸੂਰਮੋ, ਆਪ ਹੀ ਇਨ੍ਹਾਂ ਦੀ ਲੜਾਈ ਬਾਬਤ ਨਿਆਉ' ਕਫ । 

ਇਨ੍ਹਾਂ ਦੀ ਇੱਕ ਫੋਜ ਨੇ ਮੁਲਤਾਨ ਤਕ ਜਾ ਧਾਈ ਕੀਤੀ ਅਤੇ ਸ਼ਹਿਰ 
ਅੰਦਰ ਜਾ ਕੈ ਲੁੱਟ ਲਿਆ। 

ਇਹ ਸਗ! ਉਥੋਂ ਬੇਅੰਤ ਮਾਲ ਲੈ ਗਏ ਹਨ, ਦਿਲ ਨਹੀਂ ਮੰਨਦਾ ਜੋ ਕੁਝ 
ਇਨ੍ਹਾਂ ਸਗਾਂ ਉਥੇ ਕੀਤਾ, 

ਰੱਬ ਨੇ ਜਦੋ ਤੋਂ ਇਹ ਸੰਸਾਰ ਸਾਜਿਆ ਹੈ ਕਿਸੇ ਨੂੰ ਯਾਦ ਨਹੀਂ ਕਿ ਕਿਸੇ ਨੌ 
ਮੁਲਤਾਨ ਪਰ ਅਜਿਹਾ ਹੱਲਾ ਕੀਤਾ ਹੋਵੋ । 

ਪਫੇ ਜਦ ਰੱਬ ਦੀ ਮਰਜੀ ਹੀ ਇਸ ਤਰ੍ਹਾ ਸੀ, ਤਾਂ ਸਾਨੂੰ ਉਸ ਦੀ ਰਜਾ ਵਿਚ 
ਹੀ ਰਾਜੀ ਰਹਿਣਾ ਹੋਇਆ। 

ਉਨ੍ਹਾਂ ਦੀ ਲੜਾਈ ਤੋਂ ਬਿਨਾਂ ਇਕ ਹੋਰ ਗੱਲ ਸੁਣੋ, ਜਿਸ ਵਿਚ ਇਹ ਹੋਰ 
ਸਭ ਸੂਰਮਿਆਂ ਨਾਲੋਂ ਅਗੀ ਹਨ । 

ਇਹ ਨਾਮਰਦ ਨੂੰ (ਜੋ ਲੜਾਈ ਵਿਚ ਹਥਿਆਰ ਰਖ ਦੇਵੇ) ਕਦੇ ਭੀ ਨਹੀਂ 
ਮਾਰਦੇ ਅਤੇ ਨਾਂ ਹੀ ਭੱਜ ਨਿਕਲੇ ਨੂੰ ਰੋਕਣ ਜਾਂਦੇ ਹਨ । 

ਲੁੱਟ ਵਿਚ ਉਂਹ ਕਿਸੇ ਜਨਾਨੀ ਦਾ ਧਨ ਅਤੇ ਗਹਿਣੇ ਨਹੀਂ ਲੈਂਦੇ, ਭਾਵੇਂ 
ਉਹ ਸਵਾਣੀ ਹੈ, ਭਾਵੈਂ ਗੋੱਲੀ-ਬਾਂਦੀ। 

ਇਨ੍ਹਾਂ ਸਗਾਂ ਵਿਚ ਵਿਭਚਾਰ ਭੀ ਨਹੀਂ ਹੈ, ਅਤੇ ਨਾ ਹੀ ਇਨ੍ਹਾਂ ਭੈੜੀਆਂ 
ਰਗਾਂ ਵਾਲਿਆਂ ਵਿਚ ਚੋਰੀ ਹੈ । 

ਜਨਾਨੀ ਨੂੰ ਭਾਵੇਂ ਜਵਾਨ ਹੈ ਭਾਵੇਂ ਬੁੱਢੀ, ਕਹਿੰਦੇ ਹਨ, ਬੁਢੀਏ। ਇਕ ਪਾਸੇ 
ਹਟ ਜਾ। 

ਹਿੰਦੁਸਤਾਨੀ ਬੋਲੀ ਵਿਚ 'ਬੁੱਢੀ” ਦੇ ਅਰਥ ਹਨ ਵਡੇਰੀ ਉਮਠ ਵਾਲੀ 
ਤੀਮਤ । 

ਇਨ੍ਹਾਂ ਵਿਚ ਨਾ ਚੋਰੀ ਹੈ, ਅਤੇ ਨਾ ਹੀ ਇਨ੍ਹਾਂ ਵਿਚ ਕੋਈ ਸੰਨ੍ਹਾਂ ਮਾਰਨ 
ਵਾਲਾ ਹੈ। 

ਵਿਭਚਾਰੀ ਅਤੇ ਸੰਨ੍ਹਾਂ ਮਾਰਨ ਵਾਲੇ ਨਾਲ ਇਹ ਮਿੱਤਰਤਾ ਨਹੀਂ ਰਖਦੇ, 
ਭਾਵੇਂ ਇਨ੍ਹਾਂ ਦੀਆਂ ਹੇਰ ਗੱਲਾਂ ਠੀਕ ਨਹੀਂ। 


160 ਸਰਦਾਫ ਜੱਸਾ ਸਿੰਘ ਆਹਲੂਵਾਲੀਆ 
ਹੇ ਨਾਮਵਰ (ਸੱਨ), ਜੈ ਇਨ੍ਹਾਂ ਦੇ ਧਰਮ ਸੰਬੰਧੀ ਤੈਨੂੰ ਪਤਾ ਨਹੀਂ, ਮੈ ਤੈਨੂੰ 
ਦੱਸਦਾ ਹਾਂ 
ਕਿ ਇਹ ਸਿੱਖ ਗੁਰੂ ਦੇ ਚੇਲੇ ਹਨ ਕਿ ਜੋ ਉਹ ਨੇਕ-ਬਖਤ ਬਜੁਰਗ ਚੱਕ 
[ਗੁਰੂ-ਚੱਕ, ਅੰਮ੍ਰਿਤਸਰ] ਵਿਚ ਹੋਇਆ ਹੈ । 
ਉਸ ਤੋਂ ਪਿਛੋਂ ਉਸ ਦਾ ਖ਼ਲੀਫ਼ਾ (ਗੱਦੀ ਨਸ਼ੀਨ) ਗੋਬਿੰਦ ਸਿੰਘ ਹੋਇਆ ਹੈ 
ਜਿਸ ਤੋਂ ਇਨ੍ਹਾਂ ਨੂੰ 'ਸਿੰਘ` ਪਦਵੀ ਮਿਲੀ ਹੈ । 
ਇਹ “ਸਗ! ਹਿੰਦੂਆਂ ਵਿਚੋਂ ਨਹੀਂ ਹਨ । ਇਨ੍ਹਾਂ ਬੈੜਿਆਂ ਦਾ ਰਾਹ ਵੱਖਰਾ 
ਹੀ ਹੈ। 
ਜੂੰਕਿ ਤੈਨੂੰ ਸਿੱਖਾਂ ਦੇ ਕੰਮਾਂ ਦਾ ਪੜਾ ਲੱਗ ਗਿਆ ਹੈ, ਹੁਣ, ਐ ਨਾਮਵਰ, 
ਉਨ੍ਹਾਂ ਦੇ ਇਲਾਕਿਆਂ ਬਾਬਤ ਸੁਣ, ਕਿ ਜਿਵੇਂ ਇਨ੍ਹਾਂ ਨੇ ਪੰਜਾਸ਼ ਨੂੰ ਵੰਡ ਲਿਆ ਹੈ 
ਅਤੇ ਹਰ ਬੁੱਢੇ ਅਤੇ ਜਵਾਂਨ ਨੂੰ ਦੇ ਦਿੱਤਾ ਹੈ । 
ਸਿੰਘਾਂ ਦੇ ਇਲਾਕਿਆਂ ਬਾਬਤ 
ਝੰਡਾ ਸਿੰਘ (ਭੰਗੀ) ਨੋ ਚਿਨਿਓਟ ਮੱਲ ਲਈ ਹੈ ਅਤੇ ਉਥੇ ਮਾਲਕ ਬਣ 
ਬੈਠਾ ਹੈ। 
ਚੱਠਿਆਂ ਦਾ ਇਲਾਕਾ ਅੜੇ ਝੰਗ ਦਾ ਦੇਸ ਹਰੀ ਸਿੰਘ ਲੱਭੇ (ਭੰਗੀ) ਪਾਸ 





ਹੈ। 

ਕਰਮ ਸਿੰਘ (ਭੰਗੀ) ਪਾਸ ਬੈਹੜਵਾਲ ਹੈ ਅਤੇ ਜੈ ਸਿੰਘ (ਕਨ੍ਹਈਏ) ਕੋਲ 
ਨਾਰੋਵਾਲ । 

ਕਲਾਨੌਰ ਜੱਸਾ ਸਿੰਘ ਕਲਾਲ (ਆਹਲੂਵਾਲੀਏ) ਪਰਸ ਹੈ ਅਤੇ ਦੁਆਬ 
(ਬਿਸਤ ਜਲੰਧਰ) ਭੀ ਉਸੋ ਕੋਲ ਹੈ । 

ਬਿਸਤ-ਜਲੰਧਰ ਜੱਸਾ ਸਿੰਪ ਤਰਖਾਨ (ਰਾਮਗੜ੍ਹੀਏ) ਪਾਸ ਹੈ । ਇਹ ਦੋਵੇਂ 
ਜੱਸਾ ਸਿੰਘ ਮਿੱਤਰ ਹਨ । ਬਟਾਲਾ ਭੀ ਇਨ੍ਹਾਂ ਪਾਸ ਹੈ ਅਤੇ ਇਨ੍ਹਾਂ ਦੇ ਨਗਾਰੇ ਅਤੇ 
ਨਿਸ਼ਾਨ ਸਾਂਝੇ ਹਨ । 

ਗੁੱਜਰ ਸਿੰਘ ਅਤੇ ਲਹਿਣਾ ਸਿੰਘ ਭੰਗੀ ਵਣੀਏ ਕੇ ਨੂੰ ਖਾ ਰਹੇ ਹਨ ਅਤੇ 
ਉੱਥੋਂ ਸਾਰੀ ਆਮਦਨੀ ਲੈਂਦੇ ਹਨ । 

ਔਘੜ ਸਿੰਘ ਅਤੇ ਸਾਂਵਲ ਸਿੰਘ ਦਾ ਇਲਾਕਾ ਸੱਯਦਾਂ ਦੀ ਪਿੰਡੀ ਤਕ ਜਾਂ 
ਲਗਦਾ ਹੈ। ਚਮਿਆਰੀ ਭੀ ਇਨ੍ਹਾਂ ਪਾਸ ਹੀ ਹੈ ਅਤੇ ਇਹ ਦੋਨੋਂ ਉਧਰ ਮਾਲਕ 
ਹਨ | 

ਸੋਭਾ ਸਿੰਘ ਅਤੇ ਫਸਾਵਾ ਸਿੰਘ ਦੋਨੋਂ ਇਕੱਠੇ ਮਿੱਤਰ ਹਨ ਅਤੇ ਅਦੀਨਾਂ 
ਨਗਰ ਇਨ੍ਹਾਂ ਦੇ ਹਿੱਸੇ ਹੈ ਅਤੇ ਦਰਿਆਉ' ਪਾਠ ਐਮਨਾਬਾਦ ਤਕ ਇਨ੍ਹਾਂ ਦਾ 
ਇਲਾਕਾ ਹੈ । 

ਚੜ੍ਹਤ ਸਿੰਘ ਦਾ ਇਲਾਕਾ ਰੋਹਤਾਸ ਹੈ । ਇਹ ਸ਼ਹਿਰ ਇਸੇ ਦਾ ਫਸਾਇਆ 
ਹੋਇਆ ਹੈ । ਰ੍ 


ਦੁੱਰਾਨੀ ਢਾ ਸੱਤਵਾਂ ਹੱਲਾ ਅਤੇ ਖਾਲਸਾ ਜੀ 161 
ਨੱਥਾ ਸਿੰਘ ਦੀਪਾਲਪੁਣ ਵਿਚ ਹੈ ਅਤੇ ਇਸ ਦੇ ਨਾਲ ਹੀ ਜੱਸਾ ਸਿੰਘ 
(ਰਾਮਗੜ੍ਹੀਏ) ਦਾ ਭਾਈ ਅਤੇ ਕਰਮ ਸਿੰਘ ਹਨ। 
ਇਨ੍ਹਾਂ ਤੋਂ ਬਿਨਾਂ ਹੋਰ ਅਨੇਕਾਂ ਵੱਡੇ ਵੱਡੇ ਸਿੰਘ ਹਨ ਜਿਨ੍ਹਾਂ ਨੇ ਹੋਰ ਇਲਾਕੇ 
ਸਾਂਡੇ ਹੋਏ ਹਨ । ਸਰਹੰਦ ਤੋਂ ਮੁਲੜਾਨ ਤਕ, ਬਲਕਿ ਡੋਰਿਆਂ (ਡੇਰਾ ਗ਼ਾਜੀ ਖਾਨ 
ਅਤੇ ਡੇਰਾ ਇਸਮਾਇਲ ਖਾਨ) ਤਕ ਇਨ੍ਹਾਂ ਨੇ ਮੁਲਕ ਵੰਡ ਲਿਆ ਹੈ ਅਤੇ ਆਪੇ 
ਹੀ ਉਗਰਾਹ ਉਗਰਾਹ ਕੇ ਖਾਂ ਰਹੇ ਹਨ ਅਤੇ ਕਿਸੇ ਦੀ ਕੋਈ ਪਰਵਾਹ ਨਹੀਂ 
ਕਰਦੇ । 
ਮਾਲੂਮ ਹੁੰਦਾ ਹੈ ਕਿ ਜਾਂ ਤਾਂ ਨੂਰ ਮੁਹੰਮਦ ਨੂੰ ਪੂਰੀ ਪੂਰੀ ਵਾਕਣੀ ਨਹੀਂ ਮਿਲੀ ਜਾਂ 
ਲਿਖਣ ਵੇਲੇ ਉਸ ਨੂੰ ਕੁਝ ਟਪਲੇ ਲੱਗ ਗਏ ਹਨ । ਉਦਾਹਰਨ ਦੇ ਤੋਰ ਤੇ ਜੱਸਾ ਸਿੰਘ 
ਆਹਲੂਵਾਲੀਏ ਅਤੇ ਜ਼ਾਮਗੜ੍ਹੀਏ ਦੇ ਇਲਾਕਿਆਂ ਵਿਚ ਅਦਲਾ ਬਦਲੀ ਹੋ ਗਈ ਹੈ । 
ਕਲਾਨੌਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦੇ ਇਲਾਕੇ ਵਿਚ ਸੀ ਅਤੇ ਬਿਸਤ-ਜਲੰਧਰ 
ਜੱਸਾ ਸਿੰਘ ਆਹਲੂਵਾਲੀਏ ਪਾਸ । ਦੋਨੋਂ ਜੱਸਾ ਸਿੰਘਾਂ ਦਾ ਇਲਾਕਾ ਸਾਂਝਾ ਨਹੀਂ ਸੀ, 
ਬਲਕਿ ਸਰਵੀਰ ਜੈ ਸਿੰਘ ਕਨ੍ਹਈਏ ਅਤੇ ਜੱਸਾ ਸਿੰਘ ਰਾਮਗੜ੍ਹੀਏ ਦਾ ਸਾਂਝਾ ਸੀ । 
ਸਰਦਾਰ ਕਰਮ ਸਿੰਘ ਭੰਗੀ ਦਾ ਬਹੁਤ ਇਲਾਕਾ ਜਿਲਾ ਝੰਗ ਵਿਚ ਸੀ । 
(ਦੇਖੋ ਨੂਰ ਮੁਹੰਮਦ ਚੇਲਾ ਦੀ ਤਾਲੀਮ ਝੰਗ ਸਿਆਲ! 








ਅਧਿਆਇ ਰੋਬੀਵਾਂ 
ਸਿੰਘਾਂ ਦਾ ਲਾਹੌਰ ੪ਰ ਪੁੱਕਾ ਕਬਜ਼ਾ 





ਲਾਹੋਰ ਸ਼ਹਿਰ ਪਰ ਕਬਜ਼ਾ 

ਖਾਲਸਾ ਜੀ ਨੇ 10 ਅਪਰੈਲ ਸੰਨ 1765 ਨੂੰ ਸੀ ਅੰਮ੍ਰਿਤਸਰ ਬਸਾਖੀ ਮਨਾਈ । 
ਇਥੇ ਇਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜੈ ਸਿੰਘ ਕਨ੍ਹਈਆ, ਸਰਦਾਰ 
ਸਿੰਘ ਕਨ੍ਹਈਆ ਆਦਿ ਮੋਜੂਦ ਸਨ। ਸਰਬੜ ਖਾਲਸੇ ਰਲ ਕੇ ਗੁਰਮਤਾ ਸੋਧਿਆ ਕਿ 
ਹੁਣ ਖਾਲਸੇ ਨੂੰ ਲਾਹੋਰ ਪਰ ਪੱਕਾ ਕਬਜਾ ਕਰ ਲੈਣਾ ਚਾਹੀਦਾ ਹੈ। ਲਾਹੋਰ ਦਾ ਸੂਬੇਦਾਰ 
ਕਾਬਲੀ ਮੱਲ ਇਨ੍ਹੀਂ ਦਿਨੀਂ ਲਾਹੋਰ ਲਈ ਦੋ ਹਜਾਰ ਡੋਰਾਰਿਆਂ ਦੀ ਭਰਤੀ ਕਰਨ ਗਿਆ 
ਹੋਇਆ ਸੀ। ਇਹ ਇਕ ਚੰਰਾ ਮੋਕਾ ਦੇਖ ਕੇ ਸਰਦਾਰ ਜੱਸਾ ਸਿੰਘ, ਅਤੇ ਸਰਦਾਰ 
ਲਹਿਣਾ ਸਿੰਘ ਅਤੇ ਗੁੱਜਰ ਸਿੰਘ ਭੰਗੀਆਂ ਅਤੇ ਹੋਰ ਸਰਦਾਰਾਂ ਨੇ ਰਣਗੜ੍ਹ ਵਣੀਏ ਕੇ 
ਤੋਂ ਦੋ ਹਜਾਰ ਫੌਜ ਨਾਲ ਲਾਹੋਰ ਨੂੰ ਧਾਈ ਕੀਤੀ ਅਤੇ ਬਾਗ਼ਬਾਨਪੁਰੇ ਦੇ ਮਹਿਰ ਸੁਲਤਾਨ, 
ਗੁਲਾਮ ਰਸੂਲ, ਅਸ਼ਰਫ਼, ਚੰਨੂੰ ਅਤੇ ਬਾਕਰ ਅਰਾਈਆਂ ਦੀ ਸਹਾਇਤਾ ਨਾਲ ਕਿਲੋ ਦੀ 
ਕੰਧ ਨੂੰ ਪਾੜ ਲਾ ਲਈ ਅਤੇ ਭੰਗੀ ਸਰਦਾਰ ਸੋਖੇ ਹੀ ਅੰਦਰ ਜਾ ਵੜੇ। ਇਹ ਬਸਾਖ ਵਦੀ 
11 ਸੰਮਤ 1822 ਬਿ, 16 ਅਪਰੈਲ ਸੰਨ 1765 ਈ. ਦੀ ਰਾੜ ਦੀ ਗੱਲ ਹੈ। ਸਵੇਰੇ 
ਕਾਬੁਲੀ ਮੱਲ ਦੇ ਭਾਣਜੇ, ਲਾਹੋਰ ਦੇ ਬਖਸ਼ੀ, ਅਮੀਰ ਸਿੰਘ ਨੇ ਸ਼ਹਿਰ ਦੀ ਕੰਧ ਤੋਂ ਤੋਪ 
ਦੇ ਕੁਝ ਗੋਲੇ ਚਲਾਏ । ਪਰੇ ਤਾਰਾ ਸਿੰਘ ਮੁਜ਼ੰਗ ਵਾਲੇ ਨੋ ਕੇਵਲ ਪੰਝੀ ਸਿੰਘਾਂ ਨਾਲ 
ਲਾਹੋਰ ਦੇ ਬਖਸ਼ੀ ਦੇ ਬੋ-ਦਿਲੋਂ ਫੌਜੀਆਂ ਨੂੰ ਭਜਾ ਦਿੱਤਾ ਅਤੇ ਬਖਸੀ ਅਮੀਰ ਜਿੰਘ ਅਤੇ 
ਕਾਬੁਲੀ ਮੱਲ ਦੇ ਜਵਾਈ ਜਗਨ ਨਾਥ ਨੂੰ ਗਿ੍‌ਫ਼ਤਾਰ ਕਰ ਲਿਆ । ਸਵੇਰੇ ਹੀ ਸੋਭਾ ਸਿੰਘ 
ਕਨ੍ਹਈਆ ਨਿਆਜ ਬੇਗ਼ ਵਾਲਾ ਭੀ ਭੰਗੀ ਸਰਦਾਰਾਂ ਨਾਲ ਆ ਰਲਿਆ। ਇਸ ਤਰ੍ਹਾਂ 
ਕਿਲਾ ਅਤੇ ਸ਼ਹਿਰ ਲਾਹੋਰ ਖਾਲਸਾ ਜੀ ਦੇ ਕਬਜੇ ਵਿਚ ਆ ਗਏ ਅਤੇ ਉਮਦਾਤੁ-ਤਵਾਰੀਖ 
ਦੀ ਲਿਖਤ ਅਨੁਸਾਰ ਸਿੰਘਾਂ ਦੇ ਆਉਣ ਨਾਲ ਲਾਹੋਰ ਦੇ ਵਸਨੀਕਾਂ ਨੂੰ ਕਾਬੁਲੀ ਮੱਲ ਦੇ 
ਜੁਲਮਾਂ ਅਤੇ ਸਖੜੀਆਂ ਤੋਂ ਛੁਟਕਾਰਾ ਮਿਲ ਰਿਆ ਅਤੇ ਹਰ ਪਾਸੇ ਇਸ ਤਰ੍ਹਾਂ ਖੁਸ਼ੀ ਦੀ 
ਲਹਿਰ ਦੋੜ ਗਈ ਕਿ ਜਿਵੇਂ ਬੰਦ ਪੰਛੀਆਂ ਨੂੰ ਪਿੰਜਰੇ ਦੀ ਕੈਦ `ਚੋਂ ਰਿਹਾਈ ਮਿਲ ਰਈ 
ਹੁੰਦੀ ਹੈ ਅਤੇ ਸਾਰੇ ਦੇਸ ਵਿਚ ਖੁਸ਼ੀ ਅਤੇ ਆਬਾਦੀ ਦੇ ਰੰਗ ਢੰਗ ਆ ਜੁੜੇ । 











ਸਿੰਘਾਂ ਦਾ ਲਾਹੋਰ ਪਰ ਪੱਕਾ ਕਬਜਾ 163 
ਸਵੇਰੇ ਸਰਦਾਰਾਂ ਦੇ ਕੁਝ ਕੁ ਸਪਾਹੀਆਂ ਨੇ ਲੁੱਟ ਮਜ਼ਾ ਦਿੱਤੀ । ਇਹ ਦੇਖ ਕੇ ਸ਼ਹਿਰ 
ਆਸ਼ਕ, ਚੋਧਰੀ ਰੂਪਾ, ਲਾਲਾ ਬਿਸ਼ਨ ਸਿੰਘ ਅਤੇ ਮਹਾਰਾਜ ਸਿੰਘ ਸਰਦਾਰਾਂ ਨੂੰ ਮਿਲੇ 
ਅਤੇ ਕਿਹਾ ਕਿ ਇਸ ਸ਼ਹਿਰ ਨੂੰ “ਕੋਠਾ ਗੁਰੂ” ਆਖਦੇ ਹਨ---ਇਥੇ ਚੌਥੇ ਸਿੱਖ ਗੁਰੂ 
ਰਾਮਦਾਸ ਦਾ ਜਨਮ ਅਸਥਾਨ ਹੈ---ਇਸ ਲਈ ਇਸ ਦੀ ਪੁਰੀ ਪੂਰੀ ਰੱਖਿਆ ਕਰਨੀ 
ਬਣਦੀ ਹੈ ਅਤੇ ਕੋਈ ਖਰਾਬੀ ਨਹੀਂ ਹੋਣ ਦੇਣੀ ਚਾਹੀਦੀ । ਸਰਦਾਰਾਂ ਨੇ ਉਸੇ 
ਵੇਲੇ ਸ਼ਹਿਰ ਦੀ ਫ਼ਸੀਲ ਦੇ ਦਰਵਾਜੇ ਬੰਦ ਕਰਵਾ ਦਿੱਤੇ ਤਾਂ ਕਿ ਬਾਹਰੋਂ ਆ ਕੇ ਕੋਈ 
ਖਰਾਬੀ ਨਾ ਕਰੇ ਅਤੇ ਡੋਂਡੀ ਪਿਟਵਾ ਦਿੱਤੀ ਕਿ ਜੇ ਕਿਸੇ ਨੇ ਲੋਕਾਂ ਤੇ ਵਧੀਕੀ ਕੀਤੀ ਤਾਂ 
ਉਸ ਨੂੰ ਸਖ਼ਤ ਸਜਾ ਦਿੱਤੀ ਜਾਏਗੀ । ਇਸ ਦੇ ਪਿਛੋਂ ਦੋਨੋਂ ਸਰਦਾਰ ਘੋੜਿਆਂ ਤੇ ਸਵਾਰ 
ਹੋਕੋ ਹਥ ਵਿਚ ਸੋਟੇ ਲੈਕੇ ਸ਼ਹਿਰ ਵਿਚ ਫਿਰ ਨਿਕਲੇ ਅਤੇ ਜਿਸ ਕਿਸੋ ਨੂੰ ਸ਼ਹਿਰ ਦੇ ਗਲੀ _ 
ਕੂਚਿਆਂ ਵਿਚ ਲੁਟਦੇ ਵੇਖਿਆ, ਸੋਟੇ ਮਾਰ ਮਾਰ ਕੇ ਬਾਹਰ ਕਢ ਦਿੱਤਾ। ਸਰਦਾਰ ਸੋਭਾ 
ਸਿੰਘ ਨੂੰ ਭੀ ਸੁਨੇਹਾ ਭੇਜਿਆ ਗਿਆ ਕਿ ਚੁੰਕਿ ਤੂੰ ਭੀ ਸ਼ਹਿਰ ਦੇ ਤੀਸਰੇ ਹਿੱਸੇ ਦਾ ਮਾਲਕ 
ਹੈਂ, ਇਸ ਲਈ ਤੂੰ ਸਵਾਰ ਹੋ ਕੇ ਸ਼ਹਿਰ ਦੀ ਰਾਖੀ ਵਿਚ ਹਥ ਵਟਾ । ਚੁਨਾਂਚਿ ਤਿੰਨੇ 
ਸਰਦਾਰਾਂ ਨੇ ਸਾਂਰੀ ਰਈਯਤ ਨੂੰ ਪੂਰੀ ਤਰ੍ਹਾਂ ਸੁਖੀ ਕਰਨ ਲਈ ਵਧ ਤੋਂ ਵਧ ਵਾਹ ਲਾਈ 
ਅਤੋ ਕਾਬੁਲੀ ਮੱਲ ਦੇ ਸੰਬੰਧੀਆਂ ਨੂੰ ਭੀ, ਜੋ ਕੈਦ ਸਨ, ਦਿਲਜਮੀ ਨਾਲ ਕਾਰੇ ਵਿਹਾਰੇ 
ਲਾ ਦਿੱਤਾ । [8ਮਟਾੜ-ਤਫਾਗੰਖ, ਪਹਿਲਾ ਦਫ਼ਤਰ, 163-64: ਅਲੀ-ਉਂ-ਦੀਨ. ਇਝਰਤ ਨਾਆ, 
237-39. ਜੱਸਾ ਸਿੰਘ ਬਿਨੋਦ (ਉਰਦੂ), 118-19] 
ਖਾਲਸੇ ਦਾ ਸਿੱਕਾ 
ਪੰਜਾਬ ਦੀ ਰਾਜਧਾਨੀ ਲਾਰੋਰ ਦੀ ਫ਼ਤਿਹ ਨਾਲ ਹੁਣ ਸਾਰਾ ਪੰਜਾਬ ਖਾਲਸੈ ਦੋ 
ਤਹਿਤ ਵਿਚ ਆ ਗਿਆ ਅਤੇ ਭਾਈ ਨੰਦ ਲਾਲ ਦੇ “ਤਨਖਾਹ ਨਾਮੋ” ਵਿਚ ਆਏ ਗੁਰੂ 
ਗੋਬਿੰਦ ਸਿੰਘ ਜੀ ਦੇ ਵਾਕ “ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ” ਪੂਰੇ ਹੋ 
ਗਏ । ਹੁਣ ਖਾਲਸਾ ਜੀ ਨੇ ਗੁਨੂ ਦੀ ਬਖ਼ਸ਼ੀ ਤੇਜ਼ ਨਾਲ ਦੇਸ ਨੂੰ ਜਰਵਾਣਿਆਂ ਦੇ ਪੰਜੇ 
ਵਿਚੋਂ ਛੁਡਾ ਕੇ ਆਜਾਦ ਕਰ ਲਿਆ ਸੀ ਅਤੇ ਅਮਨ ਅਮਾਨ ਕਾਇਮ ਕਰ ਕੇ ਜਨਤਾ ਨੂੰ 
ਸੁਖੀ ਵੱਸਣ ਅਤੇ ਰੱਜ ਕੇ ਰੋਟੀ ਖਾ ਸਕਣ ਦਾ ਸਮਾਂ ਲਿਆ ਦਿੱਤਾ ਸੀ ਅਤੇ ਖੇਤੀ ਬਾੜੀ 
ਅਤੇ ਕਾਰ ਵਿਹਾਰ ਵਿਚ ਵਾਧਾ ਕਰ ਕੇ ਦੇਗਾਂ ਭਰਪੂਰ ਹੋਣ ਦੇ ਸਾਧਨ ਪੈਦਾ ਕਰ ਦਿੱਤੇ 
ਸਨ । ਇਹ ਦੇਗ! ਤੇਗ਼ ਦੀਆਂ ਬਖਸ਼ਸ਼ਾਂ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀਆਂ ਸਨ 
ਜਿਨ੍ਹਾਂ ਦੀ ਧਰਮ-ਸਿਖਿਆਂ ਨੇ ਸਿੱਖਾਂ ਨੂੰ ਇਕ-ਉੱਕਾਰ ਦੇ ਉਪਾਸ਼ਕ ਬਣਾਇਆ, ਊਚ 
ਨੀਚ ਦਾ ਭਰਮ ਮਿਟਾ ਕੇ ਗੁਰੂ-ਪੰਥ ਵਿਚ ਅਭੇਦ ਕੀਤਾ, ਅਤੇ ਦੇਸ ਔਰ ਕੋਮ ਲਈ 
ਕੁਰਬਾਨੀ ਦਾ ਅਜਿਹਾ ਅਡੋਲ ਅਤੇ ਅਮਿਟ ਜਜਬਾ ਬਖਸ਼ਿਆ ਜਿਸ ਦੇ ਆਸਰੇ ਪਿਛਲੇ 
ਅੱਸੀਆਂ ਵਰ੍ਹਿਆਂ ਵਿਚ ਗੁਰੂ ਕੇ ਸਿੱਖਾਂ ਨੇ ਅਨੰਤ ਦੁਖੜੇ ਸਹਾਰੇ ਜੰਗਾਂ ਜੁਧਾਂ ਵਿਚ ਜਾਨਾਂ 
ਵਾਰੀਆਂ, ਕਤਲਾਮਾਂ ਵਿਚ ਬੰਦ ਬੰਦ ਕਟਵਾਏ, ਖੋਪਰੀਆਂ ਉਤਰਵਾਈਆਂ, ਚਰਖੜੀਆਂ 





164 ਸਰਦਾਲ਼ ਜੱਸਾਂ ਸਿੰਘ ਆਹਲੂਵਾਲੀਆ 

ਤੇ ਚੜ੍ਹਨਾ ਪਰਵਾਨ ਕੀਤਾ ਅਤੇ ਭਾਣੇ ਵਿਚ ਖਿੜੇ ਮੱਥੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਸਹੇ ਅਤੇ 
ਅੰਤ ਉਹ ਦੇਸ ਅਤੇ ਕੋਮ ਨੂੰ ਸੁਤੰਤਰ ਕਰਨ ਵਿਚ ਸਫਲ ਹੋਏ । ਪਰ ਰਾਜ ਪ੍ਰਾਪਤ ਹੋ ਜਾਣ 
ਪਰ ਹਉਮੈ ਨਹੀਂ ਆਈ, ਮਨ ਨੀਵਾਂ ਅਤੇ ਮਤ ਉੱਚੀ ਰਹੀ ਅਤੇ ਤੇਗ਼ ਨਾਲ ਪ੍ਰਾਪਤ ਹੋਈ 
ਫ਼ਤਿਹ ਪੰਜਾਬ ਦੇ ਰਾਜ ਨੂੰ ਦੇਗ ਨਾਲ ਜਨਤਾ ਦੀ ਸੇਵਾ ਦਾ ਅਵਸਰ ਜਾਣਿਆ ਅਤੇ ਇਸ 
ਸਾਰੀ ਪ੍ਰਾਪਤੀ ਦੀਂ ਪ੍ਰਤੱਖ ਨਿਸ਼ਾਨੀ ਰਾਜ ਦੇ ਸਿੱਕੇ ਪਰ ਉਹ ਹੀ ਸ਼ਬਦ ਉਕਰਨੇ ਪਰਵਾਨ 
ਰੱਖੇ ਜੋ ਖਾਲਸਾ ਰਾਜ ਦੇ ਪਹਿਲੇ ਆਗੂ ਬੰਦਾ ਸਿੰਘ ਦੀ ਸਰਕਾਰੀ ਮੁਹਰ ਪਰ ਉੱਕਰੇ ਗਏ 
ਸਨ ਅਤੇ ਜਿਨ੍ਹਾਂ ਨੂੰ ਖਾਲਸੇ ਦੇ ਪਹਿਲੇ “ਸੁਲਤਾਨੁਲ ਕੋਮ” (ਪੰਥ ਦੇ ਪਾਦਸ਼ਾਹ) ਸਰਦਾਰ 
ਜੱਸਾ ਸਿੰਘ ਨੇ ਲਾਹੌਰ ਵਿਚ ਪਹਿਲੇ ਕਬਜੇ ਵੋਲੇ ਪੰਥ ਵੱਲੋਂ ਜਾਰੀ ਕੀਤੇ ਸਿੱਕੇ ਲਈ 
ਪਰਵਾਨ ਕੀਤਾ ਸੀ ਅਤੇ ਖਾਲਸੇ ਵੱਲੋਂ ਗੁਰੂ ਦੇ ਸ਼ੁਕਰਾਨੇ ਦੀ ਪੱਕੀ ਯਾਦ ਸਦਾ ਸਾਹਮਣੇ 
ਰਖਣ ਲਈ ਹੁਣ ਫੇਰ ਉਹੋ ਸ਼ਬਦ ਹੀ ਸਨਮਾਣੇ ਗਏ ਤਾਕਿ ਖਾਲਸਾ ਸਦਾ ਗੁਰੂ ਦਾ 
ਕਿਰਤੱਗ ਰਹੇ ਅਤੇ ਸਾਰੀ ਬਖਸ਼ਸ਼ਾਂ ਨੂੰ ਜੋ ਉਸ ਨੂੰ ਉਚ-ਆਜਚ਼ਰਨ ਅਤੇ ਰਾਜਸੀ ਸੱਤਾ ਦੇ 
ਰੂਪ ਵਿਚ ਪ੍ਰਾਪਤ ਹੋਈਆਂ ਹਨ, ਜਾਂ ਅੱਗੇ ਨੂੰ ਹੋਣ, ਸਤਿਗੁਰੂ ਦੀ ਰਹਿਮਤ ਸਮਝੇ ਕਿ , 


4 ੨ ਪਨ 
<9.੮੦੯੩੭੧੪੨੩<੧= 
%੬ .. # 
੧੧੧੨੮ 7177.53. 0 ਦਿ 
ਇਸ ਦੇ ਪਿਛਲੇ ਪਾਸੇ ਇਹ ਸ਼ਬਦ ਉਕਰੇਂ ਗਏ : 
ਉਆ ਘ ” ਹੂ 


ਅਰਥਾਤ ਸਿੱਕਾ ਮਾਰਿਆ ਰਾਜਧਾਨੀ ਲਾਹੋਰ ਸੰਮਤ 1822 

ਇਹੋ ਹੀ ਸਿੱਕਾ ਮਿਸਲਦਾਰ ਸਰਦਾਰਾਂ ਨੇ ਹਰ ਥਾਂ ਜਾਰੀ ਕੀਤਾ ਅਤੇ ਇਸੇ ਨੂੰ ਹੀ 
ਬਾਅਦ ਵਿਚ਼ ਮਹਾਰਾਜ ਰਣਜੀਤ ਸਿੰਘ ਨੇ ਜਾਰੀ ਰਖਿਆ । ਕੋਵਲ ਸਿੱਕਾ ਮਾਰਨ ਦਾ 
ਅਸਥਾਨ ਅਤੇ ਸੰਮਤ ਹੀ ਲੋੜ ਅਨੁਸਾਰ ਸ਼ਦਲ ਹੁੰਦਾ ਰਿਹਾ । 
ਇਲਾਕੇ-ਵੰਡ ਵਿਚ ਹਿੱਸਾਂ 

ਤਿੰਨਾਂ ਕੁ ਮਹੀਨਿਆਂ ਵਿਚ ਖਾਲਸ ਜੀ ਨੇ ਆਪਣੀ ਆਪਣੀ ਥਾਈਂ ਆਪਣੀਆਂ 
ਮੱਲਾਂ ਪੱਕੀਆਂ ਅਤੇ ਮਜਬੂਤ ਕਰ ਲਈਆਂ । ਪਰ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਸਰਬਤ 
ਖਾਲਸੇ ਨੇ ਸਾਂਝਾ ਰਖਿਆ ਅਤੇ ਬਹੁਤ ਸਾਰੇ ਸਰਦਾਰਾਂ ਨੇ ਦਿਵਾਲੀ ਬਸਾਖੀ ਨੂੰ ਆਪਣੋ 
ਉਤਾਰੇ ਅਤੇ ਹੋਰ ਕਾਰ ਵਿਹਾਰ ਲਈ ਇਥੇ ਆਪਣੇ ਆਪਣੇ ਬੁੰਗੇ ਬਣਾ ਲਏ । ਸਰਦਾਰ 
ਜੱਸਾ ਸਿੰਘ ਨੇ ਭੀ ਇੱਥੇ ਆਪਣਾ ਇਕ ਬੁੰਗਾ ਅਤੇ ਬਾਜ਼ਾਰ ਕਟੜਾ ਆਹਲੂਵਾਲੀਆ 





ਸਿੰਘਾਂ ਦਾ ਲਾਹੌਰ ਪਰ ਪੱਕਾ ਕਬਜ਼ਾ 165 
ਬਣਵਾਇਆ ਜੋ ਹੁਣ ਤਕ ਉਸੇ ਨਾਉ ਨਾਲ ਪ੍ਰਸਿਧ ਹਨ। ਸਰਦਾਰ ਜੱਸਾ ਸਿੰਘ ਦੇ 
ਇਲਾਕੇ ਆਮ ਤੋਰ ਤੇ ਜਾਲੰਧਰ ਦੁਆਬ ਵਿਚ ਹੀ ਸਨ । ਪਰ ਕੁਝ ਕੁ ਪਿੰਡ ਬਾਰੀ ਦੁਆਬ 
ਵਿਚ ਜਿਲਾ ਅੰਮ੍ਰਿਤਸਰ ਵਿਚ ਭੀ ਸਨ ਜਿਵੈਂ ਕਿ ਜੰਡਿਆਲਾ, ਸਠਿਆਲਾ, ਬੁਤਾਲਾ, 
ਬੁੰਡਾਲਾ ਅਤੇ ਮਹਿਤਾਬ ਕੋਟ ਪਰਗਨਾ ਅੰਮ੍ਰਿਤਸਰ ਦੇ ਦੱਖਣੀ ਅੱਧ ਵਿਚ, ਅਤੇ 
ਜਲਾਲਾਬਦ, ਵੈਰੋਵਾਲ, ਵਤਿਹਾਬਾਦ ਅਤੇ ਕੇਟ ਮੁਹੰਮਦ ਖ਼ਾਨ ਪਰਗ਼ਣਾ ਤਰਨ ਤਾਰਨ 
ਵਿਚ । ਤੀਹ ਚਾਲੀ ਪਿੰਡ ਸਤਲੁਜ ਦਰਿਆ ਦੇ ਦੱਖਣ ਨੂੰ ਈਸੜ੍ਹ ਦੇ ਆਲੇ ਦੁਆਲੇ ਸਨ । 
ਲੰਗ ਚਲਾਇਲੇ ਦੀ ਝੜਫ ਵੇਲੇ ਸਰਦਾਰ ਜੱਸਾ ਸਿੰਘ ਨੈ ਸਮਾਈ ਕਰਵਾ ਦਿੱਡੀ 

ਅਹਿਮਦ ਸ਼ਾਹ ਦੁੱਰਾਨੀ ਜਾਂਦੀ ਵਾਰੀ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਨੂੰ 
ਰਾਜਗੀ ਦਾ ਖਿਤਾਬ, ਖਿਲਅਤ ਅਤੇ ਧੈਂਸਾ ਅਤੇ ਝੰਡਾ ਦੇ ਤਾਂ ਗਿਆ ਅਤੇ ਬਾਬਾ ਆਲਾ 
ਸਿੰਘ ਨੇ ਵੇਲਾ ਟਪਾਉਣ ਲਈ ਇਹ ਸਭ ਕੁਝ ਪਰਵਾਨ ਭੀ ਕਰ ਲਿਆ, ਪਰ ਇਸ ਗੱਲ 
ਨੂੰ ਸਿੰਘਾਂ ਨੇ ਚੰਗਾ ਨਾ ਸਮਝਿਆ । ਇਹ ਇਕ ਤਰ੍ਹਾਂ ਵਿਦੇਸ਼ੀ ਦੁੱਰਾਨੀ ਦੀ ਈਨ ਮੰਨ ਲੈਣ 
ਵਾਲ਼ੀ ਗੱਲ ਸੀ ਜਿਸ ਦੇ ਸਰਬਤ ਖਾਲਸਾ ਸਖ਼ੜ ਵਿਰੁੱਧ ਸੀ ਅਤੇ ਉਨ੍ਹਾਂ ਨੂੰ ਰੋਸ ਸੀ ਕਿ 
ਬਾਬਾ ਆਲਾ ਸਿੰਘ ਨੇ ਦੁੱਰਾਨੀ ਦੇ ਸਾਹਮਣੇ ਗੁਰੂ ਦੀ ਮੋਹਰ ਕੇਸਾਂ ਵਾਲਾ ਸਿਰ ਨੀਵਾਂ 
ਕਿਉ ਕੀਤਾ । ਜਦ ਬੰਦਾ ਸਿੰਘ ਵੇਲੇ ਲਾਹੋਰ ਦੇ ਸੂਬੇਦਾਰ ਅਸਲਮ ਬਾਨ ਨੇ ਸਿੰਘਾਂ ਪਾਸ 
ਬਹੁਤ ਸਾਰਾ ਰੁਪਇਆ ਅਤੇ ਨਵਾਬੀ ਦਾ ਖਿਤਾਬ ਭੇਜਿਆ ਸੀ ਤਾਂ ਕਿਸੇ ਭੀ ਸਿੰਘ ਨੇ 
ਪਰਵਾਨ ਨਹੀਂ ਸੀ ਕੀਤਾ । ਫੇਰ ਜਦ ਨਵਾਬ ਜਕਰੀਆ ਖ਼ਾਨ ਨੇ 'ਨਵਾਬੀ? ਦਾ ਖ਼ਿਤਾਬ 
ਭੇਜਿਆ ਤਾਂ ਭੀ ਕੋਈ ਸਿੰਘ ਲੈਣ ਨੂੰ ਤਿਆਰ ਨਹੀਂ ਸੀ ਹੋਇਆ ਅਤੇ ਸੰਗਤ ਨੇ ਬਦੋ 
ਬਦੀ ਦੀਵਾਨ ਵਿਚ ਪੱਖਾ ਝੱਲ ਰਹੇ ਇਕ ਸਿੰਘ ਕਪੂਰ ਸਿੰਘ ਨੂੰ ਦੇ ਦਿੱਤਾ ਸੀ। ਖਾਲਸੇ 
ਨੂੰ ਰਾਜ ਤਾਂ ਗੁਰੂ ਨੇ ਬਖਸ਼ਿਆ ਹੋਇਆ ਸੀ, ਇਸ ਲਈ ਬਾਬਾ ਆਲਾ ਸਿੰਘ ਨੇ 
ਅਹਿਮਵ ਸ਼ਾਹ ਪਾਸੋਂ ਖਿਤਾਬ ਕਿਉ ਲਿਆ? ਇਸ ਲਈ ਹੁਣ ਜਦ ਕਿ ਸ਼ਾਹ ਜਾ ਚੁੱਕਾ 
ਸੀ ਅਤੇ ਜਿੰਘਾਂ ਨੇ ਆਪੋ ਆਪਣੇ ਇਲਾਕਿਆਂ ਦੀ ਸੁਰਤ ਲੈ ਲਈ ਸੀ, ਖਾਲਸਾ ਦਲ 
ਬਾਬਾ ਆਲਾ ਸਿੰਘ ਦੇ ਵਿਰੁੱਧ ਪਟਿਆਲੇ ਵੱਲ ਉੱਲਰ ਪਿਆ। ਇਸ ਵੇਲੇ ਦਲ ਦਾ 
ਮੋਹਰੀ ਸਰਦਾਰ ਹਰੀ ਸਿੰਘ ਭੰਗੀ ਸੀ। 

ਇਹ ਸੁਣ ਕੇ ਸ਼ਾਬਾ ਆਲਾ ਸਿੰਘ ਨੋ ਦਲ ਖਾਲਸਾ ਜੀ ਪਾਸ ਆਪਣੇ ਵਕੀਲ ਭੇਜੇ 
ਕਿ ਦੁੱਰਾਨੀ ਨਾਲ ਮੇਲ ਦੀ ਅਵੱਗਿਆ ਲਈ ਤਨਖਾਹ ਲਾ ਕੇ ਇਸ ਨੂੰ ਅਣਡਿੱਠ ਕਰ 
ਦਿੱਤਾ ਜਾਏ, ਨਾਲੇ ਕੁਝ ਫੌਜ ਭੀ ਭੋਜ ਦਿੱਤੀ ਕਿ ਕਿਸੇ ਵੱਲੋਂ ਇਲਾਕੇ ਤੇ ਕੁਝ ਵਧੀਕੀ ਨਾ 
ਹੋ ਜਾਏ । ਪਟਿਆਲੇ ਤੋਂ ਉੱਤਰ ਨੂੰ ਲੰਗ ਅਤੇ ਝਲਾਇਲਾ ਪਿੰਡਾਂ ਦੇ ਵਿਚਕਾਰ ਇਸ ਫੌਜ 
ਨਾਲ ਝੜਫ ਹੋ ਪਈ ਅਤੇ ਸ਼ੁਰੂ ਵਿਚ ਹੀ ਗੋਲੀ ਲੱਗ ਜਾਣ ਪਰ ਸਰਦਾਰ ਹਰੀ ਸਿੰਘ 
ਭੰਗੀ ਚਲਾਣਾ ਕਰ ਗਏ । ਸਰਾਦਰ ਜੱਸਾ ਸਿੰਘ ਨੂੰ ਜਿਸ ਵੇਲੇ ਪਤਾ ਲੱਗਾ ਤਾਂ ਉਨ੍ਹਾਂ ਨੇ 
ਝੱਟ ਵਿਚ ਪੈ ਕੇ ਸਮਝਾਇਆ ਕਿ ਜੋ ਹੋਣਾ ਸੀ ਸੋ ਹੋ ਗਿਆ । ਆਪਸ ਵਿਚ ਲੜ ਲੜ ਕੇ 
ਕਿਉ' ਮਰਦੇ ਹੋ? ਦਲ ਦੇ ਸਰਦਾਰਾਂ ਨੇ ਸਰਦਾਰ ਜੱਸਾ ਸਿੰਘ ਦੀ ਇਹ ਗੱਲ ਮੰਨ ਲਈ, 


186 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਅਤੇ ਬਾਬਾ ਆਲਾ ਸਿੰਘ ਨੂੰ ਮੁੜ ਅੰਮ੍ਰਿਤ ਛਕਾਇਆ ਅਤੇ ਤਨਖ਼ਾਹ ਲਾ ਕੇ ਦਲ ਛਿੜ 
ਗਿਆ। 

ਸ਼ਾਇਦ ਦਲ ਦੇ ਕੁਝ ਸਰਦਾਰਾਂ ਦੈ ਦਿਲ ਵਿਚ ਇਹ ਹੋਵੋ ਕਿ ਬਾਬਾ ਆਲਾ ਸਿੰਘ 
ਨੇ ਅਹਿਮਦ ਸਾਹ ਦੇ ਮੁੜਣ ਪਿਛੋਂ ਕੁਝ ਅਜਿਹੇ ਥਾਵਾਂ ਤੇ ਭੀ ਕਬਜਾ ਕਰ ਲਿਆ ਹੈ ਜੋ 
ਪਹਿਲੇ ਦੂਸਰੇ ਸਰਦਾਰਾਂ ਨੇ ਮੂੱਲੇ ਹੋਏ ਸਨ । ਉਦਾਹਰਣ ਦੇ ਤੌਰ ਤੇ ਬੂੜੀਆ, ਸ਼ਾਹਾਬਾਦ, 
ਸਢੋਰਾ, ਰੋਪੜ ਆਦਿ ਵਿਚ ਬਾਬਾ ਆਲਾ ਸਿੰਘ ਨੇ ਆਪਣੇ ਠਾਣੇ ਬਠਾਏ ਹੋਏ ਸਨ । ਪਰ 
ਉਨ੍ਹਾਂ ਦੀ ਕਦੀ ਭੀ ਇਹ ਮਨਸ਼ਾ ਨਹੀਂ ਸੀ ਕਿ ਇਨ੍ਹੀਂ ਥਾਈਂ ਪੱਕੇ ਕਬਜ਼ੇ ਰੱਖਣੇ ਹਨ । ਖਾਸ 
ਕਰਕੇ ਮਾਈ ਫੱਤੋ ਜੀ ਇਹੋ ਕਹਿ ਰਹੋ ਸਨ ਕਿ ਸਿੰਘਾਂ ਦੇ ਮੱਲੇ ਹੋਏ ਇਲਾਕੇ ਉਂਕੇ ਹੀ ਨਾਂ 
ਛੇੜੇ ਜਾਣ। ਸੋ ਜਿਉਂ ਜਿਉ ਸਿੰਘ ਆਉੱਦੇ ਗਏ, ਬਾਬਾ ਆਲਾ ਸਿੰਘ ਆਪਣੇ ਠਾਣੇ 
ਹਟਾਉ'ਦੇ ਗਏ ਅਤੇ ਸਿੰਘਾਂ ਦਾ ਇਲਾਕਾ ਉਨ੍ਹਾਂ ਨੂੰ ਸੋਂਪ ਦਿੱਤਾ ! 

ਇਸ ਤੋਂ ਛੇਤੀ ਹੀ ਬਾਅਦ ਭਾਦੋਂ ਵਦੀ ਫਠ, ਸੰਮਤ 1822 ਬਿ., 7 ਅਗਸਤ ਸੰਨ 
1765, ਨੂੰ ਬਾਬਾ ਆਲਾ ਸਿੰਘ ਚਲਾਣਾ ਕਰ ਗਏ । 

[ਤਾਗੀਇ ਪਟਿਆਲਾ, 57-9. 62: ਕਰਮ ਸਿੰਘ, ਮਹਾਰਾਜਾ ਆਲਾ ਸਿੰਘ, 246-49] 


ਗੰਗ-ਦੁਆਥ ਅਤੇ ਰਾਜਸ਼ਲਾਨ ਦੀਆਂ ਮੁਹਿੰਮਾਂ 


ਨਜੀਬੁੱਦੋਲਾ ਦੇ ਵਿਰੁੱਧ ਮੁਹਿੰਮ 

ਖਾਲਸਾ ਜੀ ਨੂੰ ਨਜੀਬੁੱਦੋਲਾ ਦੇ ਵਿਰੁੱਧ ਬੜੀ ਸਖਤ ਸ਼ਿਕਾਇਤ ਸੀ ਕਿ ਉਹ 
ਹਿੰਦੁਸਤਾਨ ਵਿਚ ਅਹਿਮਦ ਸ਼ਾਹ ਦਾ ਇਕ ਬੜਾ ਭਾਰਾ ਏਜੰਟ ਹੈ ਅਤੇ ਵੇਲੇ ਕੁਵੇਲੇ ਉਸ 
ਨੂੰ ਹਿੰਦੁਸਤਾਨ ਉੱਤੇ ਹੱਲੇ ਕਰਨ ਲਈ ਸਦਦਾ' ਰਹਿੰਦਾ ਹੈ ਜਿਸ ਕਰਕੇ ਪੰਜਾਬ ਦਾ ਬੋਅੰਤ 
ਨੁਕਸਾਨ ਹੁੰਦਾ ਹੈ, ਸੈਂਕੜੇ ਬੰਦੇ ਮਰਦੇ ਹਨ ਅਤੇ ਲੱਖਾਂ ਰੁਪੋਇਆਂ ਦਾ ਮਾਲ ਅਸਬਾਬ 
ਅਤੇ ਡੰਗਰ ਵੱਫ਼ਾ ਲੂਟਿਆ ਜਾਂਦਾ ਹੈ। ਉਸ ਵੇਲੇ ਪੰਜਾਬ ਦੀ ਰਾਖੀ ਦਾ ਸਾਰਾ ਭਾਰ 
ਸਿੰਘਾਂ ਪਰ ਪੈਂਦਾ ਹੈ, ਉਨ੍ਹਾਂ ਨੂੰ ਅਨੇਕਾਂ ਮੁਸੀਬਤ ਝੱਲਣੀਆਂ ਧੈਂਦੀਆਂ ਹਨ । ਸ਼ਾਹ ਨਾਲ਼ 
ਲੜਾਈ ਵਿਚ ਅਨੇਕਾਂ ਸਿੰਘ ਸ਼ਹੀਦ ਹੁੰਦੇ ਹਨ, ਦੁੱਰਾਨੀ ਨਾਲ ਵੈਰ ਪਿਆਂ ਵਧਦਾ ਜਾਂਦਾ 
ਹੈ ਅਤੇ ਉਹ ਬਦਲੇ ਦੀ ਅੱਗ ਨਾਲ ਜਲਦਾ ਬਲਦਾ ਹੋਰ ਹੱਲੇ ਕਰਦਾ ਹੈ । ਇਸ ਤਰ੍ਹਾਂ 
ਇਹ ਚੱਕਰ ਮੁੜ ਮੁੜ ਕੇ ਚਲੀ ਜਾ ਰਿਰਾ ਹੈ ਅਤੇ ਬੰਦ ਹੋਣ ਵਿਚ ਨਹੀਂ ਆਉ'ਦਾ । ਨਾਲੇ 
ਨਜੀਬ ਦੇਸ ਦੀ ਹਾਲਤ ਤੋਂ ਵਾਕਫ਼ ਹੇਣ ਕਰਕੇ ਅਹਿਮਦ ਸ਼ਾਹ ਨੂੰ ਖਬਰਾਂ ਭੇਜਦਾ ਰਹਿੰਦਾ 
ਹੈ ਅਤੇ ਇਥੇ ਦੀਆਂ ਰਾਜਸੀ ਕਮਜੋਰੀਆਂ, ਰਾਜਿਆਂ ਅਤੇ ਸਰਦਾਰਾ ਦੇ ਆਪਸ ਦੇ ਵੈਰ 
ਵਿਰੋਧ ਅਤੇ ਲੜਾਈ ਝਗੜੇ ਅਤੇ ਗਠ-ਜੋੜਾਂ ਦੀਆਂ ਦੁੱਰਾਨੀ ਨੂੰ ਸੂਹਾਂ ਦੇ ਦਿੰਦਾ ਹੈ, 
ਜਿਸ ਕਰਕੇ ਉਸ ਨੂੰ ਹੱਲੇ ਕਰਨੇ ਸੌਖੇ ਹੋ ਜਾਂਦੇ ਹਨ । ਇਹ ਠੀਕ ਹੈ ਕਿ ਸਿੰਘਾਂ ਨੇ ਦੁੱਰਾਨੀ 
ਦੀ ਪੰਜਾਬ ਵਿਚ ਹਕੂਮਤ ਖ਼ਤਮ ਕਰ ਦਿੱਤੀ ਸੀ ਅਤੇ ਹੁਣ ਸਿੰਘ ਇਥੇ ਬਿਲਕੁਲ ਸੁਤੰਤਰ 
ਸਨ। ਪਰ ਜਿਤਨੀ ਦੇਰ ਤਕ ਨਜੀਬ ਅਹਿਮਦ ਸ਼ਾਹ ਨੂੰ ਸ਼ਹਿ ਅਤੇ ਸੱਦਾ 
ਦੋਣ ਲਈ ਬੈਠਾ ਸੀ, ਉਤਨੀ ਦੇਰ ਤਕ ਪੰਜਾਬ ਦੀ ਇਸ ਨਵੀਂ ਸੁਤੰਤਰਤਾ ਨੂੰ ਖ਼ਤਰਾ ਸਿਰ 
ਤੇ ਖੜਾ ਸੀ । 

ਖਾਲਸਾ ਜੀ ਨੋ ਬਰਸਾਤ ਦੇ ਅੰਤ ਤਕ ਆਪਣੇ ਇਲਾਕਿਆਂ ਦਾ ਪ੍ਰਬੰ ਸੂਤ ਕਰ 
ਲਿਆ ਅਤੇ ਸਤੰਬਰ ਸੰਨ 1765 ਵਿਚ ਦਲ-ਖਾਲਸਾਂ ਨਜੀਬ ਨਾਲ ਸਿੱਝਣ ਲਈ ਨਿਕਲ 
ਪਿਆ। ਫ਼ੈਸਲਾ ਇਹ ਹੋਇਆ ਕਿ ਇੱਕੋ ਵੇਲੇ ਨਜੀਬ ਦੇ ਇਲਾਕਿਆਂ ਉੱਤੋਂ ਦੋਂਹ ਪਾਸੀਂ 
ਚੜ੍ਹਾਈ ਕੀਤੀ ਜਾਏ। ਸੋ ਤਰੂਣਾ ਦਲ ਤਾਂ ਬੂੜੀਏ ਦੇ ਪੱਤਣੋਂ ਜਮੁਨਾ ਪਾਰ ਕਰਕੇ 

















1 


168 ਸਰਦਾਰ ਜੱਲਾ ਸਿੰਘ ਆਹਲੂਵਾਲੀਆ 
ਹਜਾਰ ਘੋੜ ਚੜ੍ਹਿਆਂ ਨਾਲ ਦਿੱਲੀ ਦੇ ਉੱਤਰ ਨੂੰ ਨਜੀਬ ਦੀਆਂ ਜਾਗੀਰਾਂ ਪਰ ਜਾ ਧਾਵਾ 
ਮਾਜ਼ਿਆ । ਮਾਲੂਮ ਹੁੰਦਾ ਹੈ ਕਿ ਇਸ ਵਾਰੀ ਉਹ ਕੇਵਲ ਟੋਹਣ ਹੀ ਆਏ ਸਨ, ਇਸ 
ਲਈਦੋਨੋਂ ਦਲ ਛੇਤੀ ਹੀ ਦੀਵਾਲੀ ਲਈ ਅੰਮਿ੍‌ਤਸਰ ਨੂੰ ਮੁੜ ਗਏ ਜੋ 14 ਅਕਤੂਬਰ ਨੂੰ 
ਸੀ। 

ਪਰ ਦੀਵਾਲੀ ਤੋਂ ਝੱਟ ਹੀ ਬਾਅਦ ਖਾਲਸਾ ਜੀ ਫੇਰ ਨਜੀਬੁੱਦੋਲਾ ਦੇ ਇਲਾਕੋ ਵੱਲ 
ਮੂੜ ਆਏ । ਹੁਣ ਨਜੀਬ ਨੋ ਭੀ ਤਿਆਰੀ ਕੀਤੀ ਹੋਈ ਸੀ ਅਤੇ ਉਹ ਸਿੰਘਾਂ ਦਾ ਟਾਕਰਾ 
ਕਰਨ ਲਈ ਮੁਜੱਫਰ ਨਗਰ (ਯੂ. ਪੀ) ਦੇ ਜਿਲੇ ਵਿਚ ਸ਼ਾਮਲੀ ਆ ਪੁੱਜਾ। ਇਸ ਪਾਸ 
ਇਕ ਤਕੜਾ ਤੇਪਖਾਨਾ ਸੀ, ਇਸ ਲਈ ਸਿੰਘ ਕਮਾਦਾਂ ਦੀ ਆੜ ਤੋਂ ਲੜ ਰਹੈ ਸਨ ਅਤੇ 
_ਨਜੀਬੁੱਦੋਲਾ ਦੀ ਫੋਜ ਦੇ ਇਰਦ ਗਿਰਦ ਚੱਕਰ ਕਟ ਕੇ ਜਿੱਥੇ ਦਾਓ ਲਗਦਾ, ਗੋਲੀਆਂ 
ਦੀ ਵਾੜ ਝਾੜਦੇ ਅਤੇ ਪਿੱਛੇ ਹਟ ਜਾਂਦੇ ਅਤੇ ਵੈਰੀ ਦੀ ਮਾਰ ਤੋਂ ਦੂਰ ਨਿਕਲ ਜਾਂਦੇ ਸਨ । 
ਇਸ ਤਰ੍ਹਾਂ ਸ਼ਾਮ ਤਕ ਲੜਾਈ ਹੁੰਦੀ ਰਹੀ । 

ਦੂਸਰੇ ਦਿਨ ਬੜੀ ਸਖਤ ਲੜਾਈ ਹੋਈ ਅਤੇ ਕਈ ਨਾਮੀ ਨਾਮੀ ਰੁਹੇਲੇ ਸਰਦਾਰ 
ਮਾਰੇ ਗਏ । ਸਿੰਘਾਂ ਨੋ ਇਕ ਪਾਸੇ ਅੰਬਾਂ ਦੇ ਬਾਗ ਵਿਚ ਨਜੀਬ ਦੇ ਪੁੱਤਰ ਜਾਬਿਤਾ ਖਾਨ 
ਪਰ ਜਾ ਹੱਲਾ ਕੀਤਾ। ਉਨ੍ਹਾਂ ਦਾ ਮਤਲਬ ਇਹ ਸੀ ਕਿ ਰੁਹੇਲਾ ਫੋਜ ਦੇ ਵਿਚਕਾਰ ਪਾੜ 
ਪਾ ਕੇ ਇਕੱਲੀਆਂ ਇਕੱਲੀਆਂ ਪਾਰਟੀਆਂ ਪਰ ਹੱਲੇ ਕੀਤੇ ਜਾਣ । ਨਜੰਬੁੱਦੋਲਾ ਨੂੰ ਪਤਾ 
ਸੀ ਕਿ ਵੱਖ ਵੱਖ ਦਸਤਿਆਂ ਲਈ ਸਿੰਘਾਂ ਦਾ ਟਾਕਰਾ ਕਰ ਸਕਣਾ ਔਖਾ ਹੈ। ਇਸ ਲਈ 
ਉਹ ਫੈਜ ਦੇ ਸਰਕਰਦਿਆਂ ਨੂੰ ਕਹਿ ਰਿਹਾ ਸੀ ਕਿ ਸਾਰੀ ਫੋਜ ਇਕੱਠੀ ਵਧੋ ਅਤੇ ਜੋਸ 
ਵਿਚ ਆ ਕੇ ਵੱਖ ਵੱਖ ਕੋਈ ਅੱਗੇ ਨਾ ਹੋਵੇ। ਸਆਦਤ ਖ਼ਾਨ ਦਾ ਭਾਈ ਸਾਦਿਕ ਖ਼ਾਨ 
ਸਿੰਘਾਂ ਪਰ ਹੱਲਾ ਕਰਨ ਗਿਆ ਉਥੇ ਫਲ ਗਿਆ ਜਿਸ ਨੂੰ ਸਆਦਤ ਨੇ ਬੜੀ ਮੁਸ਼ਕਲ 
ਨਾਲ ਛੁਡਾਇਆ। 

ਜਦ ਨਜੀਬੁੱਦੋਲਾ ਨੂੰ ਪਤਾ ਲੱਗਾ ਕਿ ਸਆਦਤ ਜ਼ਾਨ ਪਿਛਾ ਖਾਲੀ ਕਰਕੇ ਸਿੱਖਾਂ 
ਪਰ ਹੱਲਾ ਕਰਨ ਬਲਾ ਗਿਆ ਹੈ ਤਾਂ ਉਸ ਨੇ ਕਿਹਾ : “ਇਸ ਨੇ ਮੇਰਾ ਖੋਲ ਬਿਗਾੜ 
ਦਿੱਤਾ ਹੈ”, ਅੜੇ ਨਾਲ ਹੀ ਆਪਣੇ ਪੁੱਤਰ ਜ਼ਾਬਿਤਾ ਖ਼ਾਨ ਨੂੰ ਸੁਨੇਹਾ ਭੇਜਿਆ ਕਿ ਦੱਸੇ 
ਅਨੁਸਾਰ ਫ਼ੋਜ ਦੇ ਨਾਲ ਨਾਲ ਰਹਿ ਕੇ ਹੀ ਲੜਾਈਂ ਕਰੇ। ਅੱਗੇ ਪਿਛੇ ਨਾ ਹਿੱਲੋ। 
ਨਜੀਬੁੱਦੋਲਾ ਆਪ ਪਿੱਛੇ ਨੂੰ ਗਿਆ ਤਾਂ ਕਿ ਤੋਪੜਿਆ, ਜੰਬੂਰਿਆਂ ਨਾਲ ਸਆਦਤ ਖ਼ਾਨ 
ਦੀ ਸਹਾਇਤਾ ਕਰੇ । ਸਿੰਘ ਇਸ ਵੇਲੇ ਇਕ ਉਚੇ ਟਿੱਬੇ ਤੋਂ ਗੋਲੀਆਂ ਚਲਾ ਰਹੇ ਸਨ । 
ਇਸ ਤਰ੍ਹਾਂ ਦੋਨੋ ਪਾਸੀਂ ਲੜਾਈ ਹੁੰਦੀ ਰਹੀ ਅਤੇ ਰਾਤ ਪੈ ਗਈ । ਅਨ੍ਹੇਰੇ ਦਾ ਫਾਇਦਾ 
ਉਠਾ ਕੇ ਸਿੰਘ ਪਿੱਛੇ ਨੂੰ ਹਟ ਆਏ । 
ਜਵਾਹਰ ਸਿੰਘ ਭਰਤ ਪੁਰੀਏ ਦੀ ਸਹਾਇਤਾ (ਜਨਵਰੀ-ਮਾਰਚ 1766) 

ਇਸ ਵੇਲੇ ਮਰਾਨੇ ਭਰਤ ਪੁਰੀਏ ਰਾਜਾ ਜਵਾਹਰ ਸਿੰਘ ਦੇ ਇਲਾਕੇ ਵਿਚ ਲੁੱਟ 








ਗੰਗ-ਦੁਆਥ ਅਤੇ ਰਾਜਸਥਾਨ ਦੀਆਂ ਮੁਹਿੰਮਾਂ 169 
ਮਾਰ ਕਰ ਰਹੇ ਸਨ। ਇਸ ਲਈ ਜਵਾਹਰ ਸਿੰਘ ਨੇ ਆਪਣੇ ਵਕੀਲ ਰਾਮ ਕਿਸ਼ਨ ਅਹੀਰ 
ਰਾਹੀਂ ਸਰਦਾਰ ਜੱਸਾ ਸਿੰਘ ਪਾਸੋਂ ਸਹਾਇਤਾ ਮੰਗੀ ਅਤੇ ਸੱਤ ਲੱਖ ਰੁਪਇਆ ਦੇਣਾ 
ਕੀਤਾ । ਜਵਾਹਰ ਸਿੰਘ ਅਤੇ ਸਿੰਘਾਂ ਦਾ ਪੁਰਾਣਾ ਮਿੱਤਰਾਨਾ ਚਲਿਆ ਆ ਰਿਹਾ' ਸੀ । 
ਇਨ੍ਹਾਂ ਨੇ ਪਿਛੇ ਜਿਹੇ ਫਰਵਰੀਂ 1764 ਅਤੇ ਦਸੰਬਰ 1764-ਫਰਵਰੀ 1765 ਵਿਚ 
ਨਜੀਬੁੱਦੋਲਾ ਦੇ ਵਿਰੁੱਧ ਉਸ ਦੀ ਸਹਾਇਤਾਂ ਕੀਤੀ ਸੀ । ਇਸੇ ਮਿੱਤਰਤਾ ਨੂੰ ਨਿਭਾਉਣ 
ਲਈ ਖਾਲਸਾ ਜੀ ਨੇ ਸ਼ਾਮਲੀ ਦੀ ਮੁਹਿੰਮ ਪਿਛੇ ਪਾ ਦਿੱਤੀ ਅਤੇ ਦਸੰਬਰ 1765 ਦੀ 
ਆਖਰੀ ਦਿਨੀਂ ਜੈਪੁਰ ਦੀ ਹੱਦ ਵੱਲ ਤੂਰ ਪਏ । 

ਇਥੇ ਸਰਦਾਰ ਜੱਸਾ ਸਿੰਘ ਆਹਲ੍ੂਵਾਲੀਏ ਨਾਲ ਸਰਦਾਰ ਸ਼ਾਮ ਸਿੰਘ, ਸਰਦਾਰ 
ਤਾਰਾ ਸਿੰਘ ਜ਼ੈਬਾ ਡੱਲੇਵਾਲੀਆ ਅਤੇ ਦੋ ਹੋਰ ਵੱਡੇ ਸਰਦਾਰ ਸਨ ਅਤੇ ਪੰਝੀ ਹਜਾਰ 
ਸਵਾਰ । ਵਿਉੱਤ ਇਹ ਬਣਾਈ ਗਈ ਕਿ ਮਰਾਠਿਆਂ ਦਾ ਧਿਆਨ ਦੂਸਰੇ ਪਾਸੇ ਕਰਨ 
ਲਈ ਉਨ੍ਹਾਂ ਦੇ ਮਦਦਗਾਰ ਰਾਜਾ ਮਾਧੋਂ ਸਿੰਘ ਜੈਪੁਰੀਏ ਦੇ ਇਲਾਕੇ ਦੀ ਹੱਦ ਪਾਰ ਦੇ 
ਸ਼ਹਿਰ ਰਿਵਾੜੀ ਪਰ ਧਾਵਾ ਕਰ ਦਿੱਤਾ ਜਾਏ। ਇਹ ਬਾਦਸ਼ਾਹੀ ਅਹਿਲਕਾਰ ਰਾਜਾ 
ਨਾਗਰ ਮੱਲ ਖੱਤਰੀ ਦੀ ਜਾਗੀਰ ਸੀ ਅਤੇ ਇੱਥੇ ਦਾ ਆਮਿਲ ਰਾਤ ਪੈਣ ਪਰ ਇਸ ਨੂੰ 
ਲੂਟੀਂਦਾ ਛੱਡ ਕੇ ਬੱਜ ਗਿਆ। 

ਇਥੋਂ ਦਲ-ਖਾਲਸਾ ਜੀ ਜੈਪੁਰ ਦੇ ਇਲਾਕੇ ਅੰਦਰ ਦਾਖ਼ਲ ਹੋ ਗਿਆ ਅਤੇ ਰਾਜਾ 
ਜਵਾਹਰ ਸਿੰਘ ਦੈ ਨਾਲ ਹੋ ਕੇ ਕਈ ਪਿੰਡ ਅਤੇ ਕਸਬੇ ਜਾ ਮਾਰੇ ਅਤੇ ਕੋਟ ਪਤਲੀ 
ਬਰਬਾਦ ਕਰ ਦਿੱਤਾ । ਜੈਪੁਰ ਦਾ ਬਖ਼ਸ਼ੀ ਦੁਲਾ ਰਾਇ ਅਤੇ ਖਾਨਿ-ਸਾਮਾਨ ਜੈ ਚੰਦ ਇਸ 
ਵੇਲੇ ਕਾਨੌਡ ਗਏ ਹੋਏ ਹਨ ਜਿੱਥੇ ਰਤਨ ਸਿੰਘ ਖਾਂਗਾਰੋਟ ਕਿਲੇ ਵਿਚ ਆਕੀ ਹੋਇਆ 
ਬੈਠਾ ਸੀ । ਸਿੰਘਾਂ ਨੇ ਸਤ ਅਠ ਕੋਹ ਤੇ ਜਾ ਡੇਰਾ ਕੀਤਾਂ । ਇਹ ਦੇਖ ਕੇ ਮਾਧੋ ਸਿੰਘ ਘਬਰਾ 
ਗਿਆ। ਖਾਲਸਾ ਜੀ ਦੇ ਟਾਕਰੇ ਦੀ ਉਸ ਵਿਚ ਹਿੰਮਤ ਨਹੀਂ ਸੀ। ਇਸ ਲਈ ਉਸ ਨੇ 
ਮਰਾਠੇ ਸਰਾਦਰਾਂ ਨੂੰ ਬੇਨਤੀ ਕੀਤੀ ਅਤੇ ਪੰਜ ਹਜਾਰ ਰੁਪਇਆ ਦਿਹਾੜੀ ਦੇਣਾ ਕੀਤਾ । 
ਉਸ ਨੂੰ ਪਤਾ ਸੀ ਕਿ ਮਰਾਠਿਆਂ ਦਾ ਜਵਾਹਰ ਸਿੰਘ ਨਾਲ ਇੱਟ ਖੜੱਕਾ ਹੈ । ਉਨ੍ਹਾਂ 
ਜਨਵਰੀ-ਫ਼ਰਵਰੀ 1765 ਵਿਚ ਦਿੱਲੀ ਉਸ ਦੀ ਮਦਦ ਤੇ ਗਿਆ ਹੋਇਆ ਅੰਦਰੋਂ 
ਅੰਦਰੀਂ ਇਮਾਦੁਲ-ਮੁਲਕ ਗਾਜੀ-ਉ-ਦੀਨ ਨਾਲ ਗੰਢ ਤੁਪ ਕਰ ਕੇ ਜਵਾਹਰ ਸਿੰਘ ਨੂੰ 
ਦੱਸੇ ਬਿਨਾ ਹੀ ਨਜੀਬੁਦੋਲਾ ਨਾਲ ਸੁਲਾਹ ਕਰ ਲਈ ਸੀ ਜੋ ਜਵਾਹਰ ਸਿੰਘ ਨੂੰ ਮਜਬੂਰ 
ਹੋ ਕੇ ਮੰਨਣੀ ਪੈ ਗਈ ਸੀ । ਮਹਾਜੀ ਸਿੰਧੀਆਂ ਦੀ ਇਕ ਫ਼ੌਜ ਉਸ ਵੇਲੇ ਅਚਿਉਤ ਰਾਓ 
ਗਣੇਸ਼ ਦੀ ਕਮਾਨ ਹੇਠ ਕਿਸ਼ਨ ਗੜ੍ਹ ਦੇ ਲਾਗੇ ਲੁੱਟ ਮਾਰ ਕਰ ਰਹੀ ਸੀ । ਉਹ ਝਟ ਮਾਧੋ 
ਸਿੰਘ ਜੈਪੁਰੀਏ ਦੀ ਸਹਾਇਤਾ ਨੂੰ ਪੁੱਜ ਗਈ । ਜਵਾਹਰ ਸਿੰਘ ਨੂੰ ਹੁਣ ਆਪਣੀ ਸਫਲਤਾ 
ਵਿਚ ਪੂਰਾ ਯਕੀਨ ਨਾ ਰਿਹਾ। ਉਸ ਨੇ ਨਵਲ ਸਿੰਘ ਰਾਹੀਂ ਰਾਜਾ ਮਧੋ ਸਿੰਘ ਨਾਲ 
ਸ਼ਲਾਹ ਕਰ ਲਈ । [ਪੇਸ਼ਵੇ ਦਫਤਰ, ?9-99, 102, 121, 127, 197. ਖੁਸ਼ਵਕਤ ਰਾਇ, 104; 
ਗੁਪਤਾ, ਪਹਿਲੀ, 2431 











170 ਸਰਦਾਫ ਜੱਸਾ ਜਿੰਘ ਆਹਲੂਵਾਲੀਆ 
ਰਾਣਾ ਗੋਹਦ ਦੀ ਸਹਾਇਤਾ (ਮਾਰਚ 1766) 

ਇਥੋਂ ਖਾਲਸਾ ਜੀ ਜਵਾਹਰ ਸਿੰਘ ਦੇ ਨਾਲ ਗੋਹਦ ਦੇ ਰਾਣਾ ਦੀ ਸਹਾਇਤਾ ਲਈ 
ਜਾ ਪੁੱਜੇ । ਗੋਹਦ ਭਾਵੇਂ ਭਰਤਪੁਰ ਦੇ ਤਾਬੇ ਤਾਂ ਨਹੀਂ ਸੀ ਪਰ ਜਟ ਭਰਾ ਹੋਣ ਕਰਕੇ 
ਜਵਾਹਰ ਸਿੰਘ[ ਨੇ ਉੱਸ ਨੂੰ ਮਰਾਨਿਆਂ ਦੇ ਵਿਰੁੱਧ ਸਹਾਇਤਾ ਦੇਣ ਦਾ ਵਹਿਦਾ ਕੀਤਾ 
ਹੋਇਆ ਸੀ। ਜਵਾਹਰ ਸਿੰਘ ਦਾ ਭਾਈ ਨਾਹਰ ਸਿੰਘ, ਜੋ ਭਰੜਪਖੁਰ ਦੀ ਰਾਜਗੀ ਦਾ 
ਦਾਵੇਦਾਰ ਸੀ, ਮਰਾਠਿਆਂ ਨਾਲ ਰਲਿਆ ਹੋਇਆ ਸੀ। ਉਸ ਦੀ ਸ਼ਹਿ ਤੇ ਮਲਹਾਰ 
ਰਾਓ ਹੋਲਕਰ ਨੇ ਸੁਲਤਾਨਜੀ ਲੰਬਾਟੇ, ਮਾਕਾਜੀ ਲੰਬਾਟੋ ਅਤੇ ਸ਼ਾਂੜਾਜੀ ਬਾਬਲੇ ਦੀ 
ਕਮਾਨ ਹੇਠਾਂ ਪੰਦਰਾਂ ਹਜਾਰ ਮਰਾਠਾ ਸਵਾਰ ਗੋਹਦ ਦੇ ਇਲਾਕੇ ਵਿਚ ਭੇਜ ਦਿੱਤੇ ਸਨ 
ਜਿਨ੍ਹਾਂ ਨੇ ਸੋਲਪੁਰ ਤੋਂ ਲੈ ਕੇ ਡੀਗ ਅਤੇ ਆਗਰੇ ਦੀਆਂ ਕੰਧਾਂ ਤਕ ਜੱਟਾਂ ਦੇ ਪਿੰਡ ਉਜਾੜ 
ਛੱਡੇ ਸਨ । ਰਾਜਾ ਜਵਾਹਰ ਸਿੰਘ ਆਪਣੀ ਅਤੇ ਸੜ ਹਜ਼ਾਰ ਖਾਲਸਾ ਜੀ ਦੀ ਫ਼ੌਜ ਲੈ ਕੇ 
ਉਨ੍ਹਾਂ ਦੀ ਸਹਾਇਤਾ ਲਈ ਪੁੱਜਾ ਅਤੇ 13 ਮਾਰਚ ਨੂੰ ਧੋਲਪੁਰ ਦੇ ਲਾਗੇ ਮਰਾਠਿਆਂ ਨੂੰ ਜਾ 
ਵੰਗਾਰਿਆ। 

ਸਭ ਤੋਂ ਪਹਿਲੋਂ ਖਾਲਸਾ ਜੀ ਦੇ ਹਰੋਲਾਂ ਨੇ ਆਪਣੇ ਢੰਗ ਦਾ ਹੱਲਾ ਕੀਤਾ ਅੜੇ 
ਜਵਾਹਰ ਸਿੰਘ ਨੂੰ ਸਮਝਾ ਕੇ ਤਿਆਰ ਰਹਿਣ ਲਈ ਚੋਕਸ ਕਰ ਗਏ । ਜਦ ਮਰਾਨੇ 
ਲੜਨ ਲਈ ਆਏ ਤਾਂ ਇਹ ਹਰੋਲ ਪਿੱਛੋ ਨੂੰ ਹਟ ਪਏ । ਮਰਾਨਿਆਂ ਨੇ ਸਮਝਿਆ ਕਿ 
ਸਿੱਖ ਹਾਰ ਕੇ ਭੱਜ ਨਿਕਲੇ ਹਨ । ਪਰ ਉਹ ਆਪਣੇ ਦਾਓ ਪਰ ਸਨ । ਜਿਸ ਵੇਲੇ ਮਰਾਲੇ 
ਸਿੰਘਾਂ ਦੇ ਮਗਰ ਮਗਰ ਜਵਾਹਰ ਸਿੰਘ ਦੇ ਅਗਲੇ ਦਸਤਿਆਂ ਤਕ ਆ ਪੁੱਜੇ ਤਾਂ ਸਿੰਘ 
ਪਿਛਲੇ ਪੈਰੀਂ ਮੁੜ ਪਏ ਅਤੇ ਜਵਾਹਰ ਸਿੰਘ ਦੇ ਸੱਜੇ ਖਬੇ ਹੋ ਗਏ ਅਤੇ ਬੰਦੂਕਾਂ ਦੀਆਂ 
ਵਾੜਾਂ ਝਾੜਨ ਲੱਗ ਪਏ। ਵਿਚਾਲਿਓ ਜਾਟ ਭੀ ਗੋਲੀਆਂ ਚਲਾਉਂਦੇ ਅੱਗੇ ਨੂੰ ਵਧ 
ਗਏ । ਹੁਣ ਮਰਾਠਿਆਂ ਨੂੰ ਸਮਝ ਪਈ ਕਿ ਉਹ ਤਾਂ ਖ਼ਾਲਸਿਆਂ ਅਤੇ ਜਾਟਾਂ ਦੇ ਘੇਰੇ ਵਿਚ 
ਆਂ ਫਸੇ ਹਨ। ਇਸ ਵੇਲੇ ਸ਼ਾਮ ਪੈ ਰਹੀ ਸੀ। ਮਰਾਠਿਆਂ ਨੇ ਪਿੱਛੇ ਮੁੜਨਾ ਸ਼ੁਰੂ ਕਰ 
ਦਿੱਤਾ। ਇਨ੍ਹਾਂ ਦੇ ਪਿੱਠ ਮੋੜਨ ਦੀ ਦੇਰ ਹੀ ਸੀ ਕਿ ਖਾਲਸਾ ਜੀ ਅਤੇ ਜਾਟਾਂ ਨੇ ਇਕ 
ਭਰਪੂਰ ਹੱਲਾ ਕਰ ਦਿੱਤਾ। ਸੁਲਤਾਨਜੀ ਲੰਬਾਟੇ ਜਖ਼ਮੀ ਹੋ ਕੇ ਡਿਗ ਪਿਆ ਅਤੇ ਮਰਾਠਾ 
ਫੌਜ ਘਬਰਾ ਕੇ ਦੋੜ ਪਈ ਅਤੇ ਧੋਲਪੁਰ ਦੇ ਕਿਲੇ ਵਿਚ ਜਾ ਵੜੀ। ਮਗਰ ਹੀ ਸਿੰਘ 
ਸਰਦਾਰ ਅਤੇ ਜਵਾਹਰ ਸਿੰਘ । ਇਨ੍ਹਾਂ ਨੇ ਸੋਖੇ ਹੀ ਧੋਲਪੁਰ ਦੇ ਕਿਲੇ ਪਰ ਕਬਜਾ ਕਰ 
ਲਿਆ ਅਤੇ ਸਾਰੇ ਮਰਾਨਾ ਜਰਨੈਲ ਸਣੋ ਜ਼ਖ਼ਮੀ ਸੁਲਤਾਨਜੀ ਲੰਬਾਟੇ ਦੇ ਫੜ ਕੇ ਕੈਦ 
ਕਰ ਲਏ । ਇਹ 13-14 ਮਾਰਚ, ਸੰਨ 1766, ਦਾ ਵਾਕਿਆ ਹੈ । 

ਜਾਣਾ ਗੋਹਦ ਅਤੇ ਜਵਾਹਰ ਸਿੰਘ ਚਾਹੁੰਦੇ ਸਨ ਕਿ ਚੰਬਲ ਨਦੀ ਟੱਪ ਕੇ ਮਲਹਾਰ 
ਰਾਓ ਨੂੰ ਭੀ ਇਕ ਮਾਰ ਦਿੱਤੀ ਜਾਏ । ਇਨ੍ਹਾਂ ਸਫ਼ਲ ਭੀ ਸੋਖੇ ਹੀ ਹੋ ਜਾਣਾ ਸੀ । ਪਰ ਹੁਣ 
ਬਸਾਖੀ ਨੇੜੇ ਆ ਰਹੀ ਸੀ। ਖਾਲਸਾ ਜੀ ਦੇਸ ਨੂੰ ਮੁੜਣ ਲਈ ਉਤਾਵਲੇ ਪੈ ਗਏ । 
ਜਵਾਹਰ ਸਿੰਘ ਆਪਣੇ ਇਲਾਕੇ ਦੀ ਹੱਦ ਤਕ ਉਨ੍ਹਾਂ ਦੇ ਨਾਲ ਆਇਆ ਅਤੇ ਉਥੋਂ 











ਗੰਗ-ਦੁਆਸ਼ ਅਤੇ ਰਕੂਰਸਥਾਨ ਦੀਆਂ ਮੁਹਿੰਮਾ 17] 
ਵਿਦਿਆ ਕਰ ਕੈ ਮੁੜ ਗਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਸ਼ਾਮ 
ਸਿੰਘ, ਸਰਦਾਣ ਤਾਰਾ ਸਿੰਘ ਰੈਬਾ ਅਤੇ ਦਲ ਖਾਲਸਾ ਜੀ ਰਵਾਂ ਠਵੀਂ ਸੀ ਅੰਮ੍ਰਿਤਸਰ 
ਵੱਲ ਨੂੰ ਆ ਗਏ । 

[ਸਰਕਾਰ, ਛਾਲ ਐਫ ਦੀ ਮਰਠ਼ ਐਪਇਰ, ਦੂਸਰੀ, 471-73; 
ਪੇਸਵੇ ਦਫ਼ਤਰ, 29 ਨੰਬਰ, 126-127. ਗੁਪਤ, 243-44] 


ਅਹਿਆ/ਏ ਛਬੀਵਾਂ 
ਦੁੱਰਾਨੀਂ ਦਾ ਅੰਤਮ ਹੱਲਾ (1766-671 


10 ਅਪਰੈਲ, ਸੰਨ 1766, ਨੂੰ ਸੀ ਅੰਮ੍ਰਿਤਸਰ ਵਸਾਬੀ ਮਨਾ ਕੋ ਖਾਲਸਾ ਜੀ 
ਆਪਣੇ ਆਪਣੇ ਇਲਾਕਿਆਂ ਨੂੰ ਛਿੜ ਗਏ ਅਤੇ ਲੋੜ ਅਨੁਸਾਰ ਰਾਜਸੀ ਪ੍ਰਬੰਧ ਵੱਲ 
ਧਿਆਨ ਦੇਣ ਲੱਗ ਪਏ । ਨੱਕੇ ਅਤੇ ਮੁਲਤਾਨ ਦੇ ਪਾਸੇ ਹਾਲ ਤਕ ਪੂਰੀ ਤਰ੍ਹਾਂ ਖਾਲਸੇ ਦੇ 
ਪੱਕੇ ਕਬਜੇ ਨਹੀਂ ਸਨ ਹੋਏ । 

ਬਰਸਾੜ ਤੋਂ ਬਾਅਦ ਭੰਗੀ ਸਰਦਾਰ ਝੰਡਾ ਜਿੰਘ ਅਤੇ ਗੰਡਾ ਸਿੰਘ ਮੁਲਤਾਨ ਵੱਲ 
ਨੂੰ ਵਧੇ । ਜਿਵੈਂ ਪਿੱਛੇ ਦੱਸਿਆ ਜਾ ਚੁੱਕਾ ਹੈ, ਸੰਨ 1764 ਵਿਚ ਇਨ੍ਹਾਂ ਦੀਆਂ ਫੋਜਾਂ ਨੇ 
ਇਧਰਲੇ ਇਲਾਕੇ ਜਾ ਮਾਂਰੇ ਸਨ ਅਤੇ ਮੁਲਤਾਨ ਤੋਂ ਅੱਗੇ ਸਿੰਧ ਦਰਿਆ ਟੱਪ ਕੇ ਡੋਰਾ 
ਗਾਜੀ ਖ਼ਾਨ ਅਤੇ ਡੇਰਾ ਇਸਮਾਈਲ ਖ਼ਾਨ ਨੂੰ ਜਾ ਝੰਬਿਆ ਸੀ । ਪਰ ਇਧਰ ਅਫ਼ਗ਼ਾਨਾਂ 
ਦਾ ਕਾਣੀ ਜੋਰ ਸੀ, ਅਤੇ ਪੱਕੇ ਕਬਜੇ ਜਮਾ ਸੇਕਣੇ ਹਾਲ ਤਕ ਐਖੇ ਸਨ ਇਸ ਲਈ ਸੰਨ 
1766 ਵਿਚ ਆਪਸ ਵਿਚ ਸਮਝੋਤੇ ਨਾਲ ਪਾਕ ਪਟਨ ਤਕ ਖਾਲਸੇ ਦੀ ਹੱਦ ਪਰਵਾਨ 
ਕਰ ਲਈ ਗਈ । 
ਦੁੱਰਾਨੀ ਦਾ ਅੱਠਵਾਂ ਹੱਲਾ 

ਸੰਨ 1765-66 ਵਿਚ ਅਹਿਮਦ ਜਾਹ ਨੇ ਪੰਜਾਬ ਵੱਲ ਆਉਣ ਦਾ ਖ਼ਿਆਲ ਨਹੀਂ 
ਕੀਤਾ । ਅਫ਼ਜ਼ਾਨਿਸਤਾਨ ਵਿਚ ਇਸ ਵਲੋਂ ਕਾਫ਼ੀ ਗੁੰਝਲਾਂ ਸਨ ਜਿਨ੍ਹਾਂ ਨੂੰ ਸੁਲਝਾਉਣ 
ਵਿਚ ਹੀ ਉਹ ਰੁੱਝਾ ਰਿਹਾ । ਨਾਲੇ ਇਸ ਵੈਲੋ ਸਿੰਘਾਂ ਨੇ ਸਾਰੇ ਪੰਜਾਬ ਪਰ ਕਬਜਾ ਕਰ 
ਲਿਆਂ ਹੋਇਆ ਸੀ ਅਤੇ ਸਿੰਘ ਤੋਂ ਜਮੁਨਾ ਤਕ ਕਿਧਰੇ ਭੀ ਨਾ ਕੋਈ ਇਲਾਕਾ ਸ਼ਾਹ ਦੇ 
ਤਹਿਤ ਵਿਚ ਸੀ ਅਤੇ ਨਾ ਹੀ ਕੋਈ ਹਾਕਮ ਉਸ ਦੇ ਕਹਿਣੇ ਵਿਚ ਸੀ । ਜਮੁਨਾਂ ਤੋਂ ਪਾਰ 
ਇਕ ਨਜੀਬੂਦੋਲਾ ਹੀ ਸੀ ਜੋ ਉੱਸ ਦਾ ਕੁਝ ਪੱਖੀ ਕਿਹਾ ਜਾ ਸਕਦਾ ਸੀ ਪਰ ਉਹ ਭੀ 
ਉਤਨੀ ਦੇਰ ਤਕ ਜਦ ਤਕ ਕਿ ਅਹਿਮਦ ਸ਼ਾਹ ਦੀ ਰਿੰਦੁਸਤਾਨ ਵਿਚ ਕੁਝ ਤਾਕਤ ਸੀ ਜਾਂ 
ਉਹ ਨਜੀਬ ਨੂੰ ਵੈਰੀਆਂ ਵਿਰੁੱਧ ਸਹਾਇਤਾ ਕਰ ਸਕਦਾ ਸੀ। ਦੂਸਰੇ ਪਾਸੋ ਸ਼ਾਹ ਭੀ 
“ਇਧਰ ਆਉਣ ਦਾ ਉਤਨਾ ਜ਼ਿਰ ਹੀ ਚਾਹਵਾਨ ਸੀ ਜਿਤਨਾ ਚਿਰ ਕਿ ਉੱਸ ਨੂੰ ਇਥੇ ਪੈਰ 
ਜਮਾ ਸਕਣ ਜਾਂ ਲੁੱਟ ਦਾ ਚੋਖਾ ਮਾਲ ਮਿਲਣ ਦੀ ਆਸ ਸੀ। ਸਿੰਘਾਂ ਦੀ ਦਿਨੋ ਦਿਨ 
ਵਧਦੀ ਜਾ ਰਹੀ ਤਾਕਤ ਕਰਕੇ ਪੰਜਾਬ ਵਿਚ ਉਸ ਨੂੰ ਹੁਣ ਪੈਰ ਜਮਾ ਸਕਣ ਦੀ ਬਹੁਤੀ 











ਦੁੱਰਾਨੀ ਦਾ ਅੰਤਮ ਹੱਲਾ (1766-67) 173 
ਆਸ ਨਹੀਂ ਸੀ ਰਹੀ । ਪਰ ਉਹ ਢੇਰੀ ਢਾ ਕੇ ਬਹਿ ਜਾਣ ਵਾਲਾ ਬੰਦਾ ਭੀ ਨਹੀਂ ਸੀ । ਇਸ 
ਲਈ ਉਸ ਨੂੰ ਜਦ ਭੀ ਕੋਈ ਮਾੜਾ ਮੋਟਾ ਬਹਾਨਾ ਬਣ ਜਾਂਦਾ, ਉਹ ਇਧਰ ਨੂੰ ਚੜ੍ਹ ਪੈਂਦਾ 
ਸੀ। ਉਸ ਨੂੰ ਖਿਆਲ ਸੀ ਕਿ ਉਸ ਦੇ ਹੱਲਿਆਂ ਤੋਂ ਤੰਗ ਪੈ ਕੇ ਹੀ ਸ਼ਾਇਦ ਸਿੰਘ ਕਿਸੇ 
ਵੇਲੇ ਉਸ ਨਾਲ ਕੋਈ ਸਮਝੌਤਾ ਕਰ ਲੈਣ ਨੂੰ ਤਿਆਰ ਹੋ ਜਾਣ, ਜਾਂ ਕਿਸੇ ਤਰ੍ਹਾਂ ਭੀ 
ਤਾਕਤ ਆਉਣ ਦਾ ਲਾਲਚ ਸਿੰਘਾਂ ਵਿਚ ਛੁਟ ਪਾਂ ਦੇਵੇ ਅਤੇ ਉਹ ਉਸ ਦੀ ਸਹਾਇਤਾ ਦੀ 
ਲੋੜ ਮਹਿਸੂਸ ਕਰ ਕੇ ਉਸ ਨੂੰ ਬੈਨਤੀ ਕਰਨ ਜਿਸ ਨਾਲ ਉੱਸ ਨੂੰ ਉਸ ਫੁਟ ਦਾ ਫ਼ਾਇਦਾ 
ਉਠਾਉਣ ਦਾ ਮੋਕਾ ਬਣ ਜਾਏ। 

ਪਰ ਮਾਲੂਮ ਹੁੰਦਾ ਹੈ ਸੰਨ 1766 ਵਿਚ਼ ਬੰਗਾਲ ਦੇ ਮੀਰ ਕਾਸਿਮ ਨੇ ਅਹਿਮਦ 
ਸ਼ਾਹ ਨੂੰ ਹਿੰਦੁਸਤਾਨ ਆਉਂਣ ਦਾ ਸੱਦਾ ਦਿੱਤਾ ਤਾਂ ਕਿ ਮੁਰਸ਼ਿਦਾਬਾਦ ਵਿਚ ਉਸ ਨੂੰ ਮੁੜ 
ਤਖ਼ਤ ਤੇ ਬੈਠਣ ਵਿਚ ਸਹਾਇਤਾ ਕਰੇ ਜਿੱਥੋਂ ਕਿ ਅੰਗਰੇਜਾਂ ਨੇ ਉਸ ਨੂੰ ਉਤਾਰ ਦਿੱਤਾ ਸੀ । 
ਕਾਰਣ ਕੁਝ ਭੀ ਹੋਵੇ, ਅਹਿਮਦ ਸ਼ਾਹ ਨਵੰਬਰ ਸੰਨ 1766 ਦੇ ਆਖਰੀ ਦਿਨੀਂ ਸਿੰਧ ਪਾਰ 
ਕਰ ਆਇਆ ਅਤੇ ਬਿਨਾਂ ਬਹੁਤ ਰੋਕ ਦੋ 4 ਦਸੰਬਰ ਨੂੰ ਗੁਜਰਾਤ ਪਦੁੰਚ ਫਿਆ । ਇਥੋਂ 
ਉਹ ਸਿੱਧਾ ਲਾਹੌਰ ਨੂੰ ਨਹੀਂ ਆਇਆ ਬਲਕਿ ਸ਼ਾਹ ਦੋਲਾ ਦੇ ਪੁਲੋਂ ਝਨਾਂ ਪਾਰ ਕਰ ਕੇ 
ਸਿਆਲਕੋਟ ਨੂੰ ਚਲਾ ਗਿਆ । ਉਥੋਂ 10 ਦਸੰਬਰ ਨੂੰ ਚੱਲ ਕੇ ਤਿਨ ਦਿਨ ਜਾਮਕੇ 
ਠਹਿਰਿਆ ਅਤੇ ਆਲੇ ਦੁਆਲੇ ਦੇ ਜਿਮੀਂਦਾਰਾਂ ਪਾਸੋਂ ਮੁਜੱਲਕੇ ਲਏ ਕਿ ਉਹ ਸਿੰਘਾਂ ਨੂੰ 
ਕੋਈ ਪਨਾਹ ਨਹੀਂ ਦੇਣਗੇ ਅਤੇ ਫੜ ਕੇ ਸਾਹ ਪਾਸ ਪਨੁੰਚਾ ਦੇਣਗੇ। ਸ਼ਾਹ ਲੈ ਅਗਾਊ' 
ਲਾਹੋਰ ਵੱਲ ਭੇਜ ਦਿੱਤੀ, ਜਿਥੇ ਉਨ੍ਹਾਂ ਨੇ ਆ ਕੇ ਕਬਜਾ ਕਰ ਲਿਆਂ ਅਤੇ ਆਪ ਪਿਛੋਂ 22 
ਦਸੰਬਰ ਨੂੰ ਲਾਹੋਰੋਂ ਉੱਤਰ-ਚੜ੍ਹਦੇ ਨੂੰ ਪਿੰਡ ਮਹਿਮੂਦ ਬੂਟੀ ਪਾਸ ਆ ਪੁੱਜਾ । 

ਲਾਹੋਰ ਦੇ ਨਜ਼ਦੀਕ ਸਿੱਖ ਸਰਦਾਰਾਂ ਨੇ ਕਿਧਰੇ ਕੋਈ ਹੱਲਾ ਸ਼ਾਹ ਪਰ ਨਹੀਂ ਕੀਤਾ । 
ਸਿੰਘ ਆਦਿ ਇਥੇ ਸਨ, ਪਰ ਉਹ ਇਧਰ ਉਧਰ ਖਿੰਡ ਗਾਏ । ਸ਼ਾਇਦ ਉਹ ਅਹਿਮਦ 
ਸ਼ਾਹ ਦੀ ਨੀਅਤ ਅਤੇ ਇਰਾਦਾ ਦੇਖਣਾ ਚਾਹੁੰਦੇ ਸਨ ਜਾਂ ਕਿਸੇ ਚੰਗੇ ਮੋਕੇ ਦੀ ਤਾੜ ਵਿਚ 
ਸਨ, ਜਦ ਉਹ ਸ਼ਾਹ ਨੂੰ ਕੋਈ ਤਕੜੀ ਸੱਟ ਮਾਰ ਸਕਣ । 
ਸਰਦਾਰ ਲਹਿਣਾਂ ਸਿੰਘ ਦਾ ਅਹਿਮਦ ਸ਼ਾਹ ਨੂੰ ਜਵਾਬ 

ਅਹਿਮਦ ਸ਼ਾਹ ਦੇ ਮਹਿਮੂਦ ਬੂਟੀ ਉਤਾਰੇ ਦੀ ਖਬਰ ਸੁਣ ਕੋ ਸ਼ਹਿਰ ਲਾਹੌਰ ਦੇ 
ਕੁਝ ਪਤਵੰਤੇ ਉਸ ਨੂੰ ਮਿਲਣ ਗਏ ਅਤੇ ਮੁਫ਼ਤੀ ਅਲੀ-ਉ-ਦੀਨ ਦੀ ਲਿਖੜ ਅਨੁਸਾਰ 
ਉਨ੍ਹਾਂ ਨੇ ਗੱਲ-ਬਾਤ ਵੇਲੇ ਅਰਜ ਕੀਤੀ ਕਿ ਸਰਦਾਰ ਲਹਿਣਾ ਸਿੰਘ ਬੜਾ ਨੇਕ ਬੰਦਾ ਹੈ 
ਅਤੇ ਸਾਰਿਆਂ ਦਾ ਭਲਾ ਚਾਹੁਣ ਵਾਲਾ ਹੈ। ਤਾਕਤ ਅਤੇ ਹਕੂਮਤ ਦੇ ਹੁੰਦੇ ਹੋਏ ਭੀ 
ਹਿੰਦੂਆਂ ਮੁਸਲਮਾਨਾਂ ਨਾਲ ਕੋਈ ਵਿਤਕਰਾ ਨਹੀਂ ਕਰਦਾ । ਜਦੋਂ ਈਦ ਦਾ ਪਵਿਤਰ ਦਿਨ 
ਆਉਦਾ ਹੈ, ਕਾਜ਼ੀਆਂ ਮੁਫ਼ਤੀਆਂ ਅਤੇ ਮਸੀਤਾਂ ਦੇ ਇਮਾਮਾਂ ਨੂੰ ਦਸਤਾਰਾਂ ਦਿੰਦਾ ਹੈ 








174 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਅਤੇ ਵਿਦਵਾਨ ਲੋਕਾਂ ਦੀ ਬੜੀ ਇੱਜਤ ਕਰਦਾ ਹੈ ਅਤੇ ਉਨ੍ਹਾਂ ਪਰ ਮਿਹਰਬਾਨੀ ਕਰਦਾ 
ਹੈ। ਅਹਿਮਦ ਸ਼ਾਹ ਨੇ ਕਿਹਾ ਕਿ ਜੈ ਉਹ ਅਜਿਹਾ ਭਲਾ ਲੋਕ ਨੈ ਤਾਂ ਉਹ ਦੋੜ ਕਿਉ” 
ਗਿਆ ਦੈ । ਮੈਂ ਬੜੇ ਧਿਆਨ ਨਾਲ ਉਸ ਦੀ ਖਾਤਰਦਾਰੀ ਕਰਦਾ । 
___ ਇਸ ਪਰ ਅਹਿਮਦ ਸ਼ਾਹ ਨੇ ਸਰਦਾਰ ਲਹਿਣਾ ਸਿੰਘ ਨੂੰ ਤੋਹਫੇ ਵਜੋਂ ਫਲ ਭੇਜੇ 
ਅਤੇ ਇਕ ਚਿੱਠੀ ਲਿਖੀ ਕਿ ਤੂੰ ਪੂਰੀ ਤਸੱਲੀ ਰਖ ਕੇ ਮੈਨੂੰ ਮਿਲ, ਮੈਂ ਲਾਹੋਰ ਦੀ ਸੂਬੇਦਾਰੀ 
ਤੈਨੂੰ ਦੇ ਦਿਆਂਗਾ। ਸਰਦਾਰ ਲਹਿਣਾ ਸਿੰਘ ਨੇ ਮੋੜ ਪਿੰਡ ਦੇ ਰਹਿਮਤੁੱਲਾ ਬੇਗ ਦੀ 
ਮਾਰਫ਼ਤ ਅਹਿਮਦ ਸ਼ਾਹ ਨੂੰ ਜਵਾਬ ਭੇਜਿਆ ਕਿ ਹਜੂਰ ਦੀ ਇਹ ਮਿਹਰਬਾਨੀ ਤਾਂ ਭਾਵੇਂ 
ਇਹ ਮੰਗ ਕਰਦੀ ਨੈ ਕਿ ਮੈਂ ਸਿਰ ਮੱਥੇ ਹਾਜਰ ਹੋਵਾਂ । ਪਰ ਮੈਂ ਬੇਬਸ ਹਾਂ ਕਿਉਂਕਿ ਜੇ ਮੈਂ 
ਹਜੂਰ ਦੇ ਹਾਜਰ ਹੋਵਾਂਗਾ ਤਾਂ ਇਹ ਖਾਲਸਾ ਜੀ ਨੂੰ ਚੰਗਾ ਨਹੀਂ ਲੱਗਣਾ---ਮੋਰਾ ਹਾਜਰ 
ਹੋਣਾ ਖਾਲਸਾ ਜੀ ਨੂੰ ਮੰਨਜੂਰ ਨਹੀਂ ਹੈ। ਖ਼ਾਹ ਵੱਲੋਂ ਆਏ ਫਲ ਭੀ ਲਹਿਣਾ ਸਿੰਘ ਨੇ 
ਇਹ ਕਹਿ ਕੇ ਮੋੜ ਦਿੱਤੇ ਕਿ ਇਹ ਫਲ ਤਾਂ ਆਪ ਜੈਸੇ ਬਾਦਸਾਹਾਂ ਨੂੰ ਹੀ ਸੋਭਦੇ ਹਨ, 
ਮੇਰੇ ਵਰਗੇ ਗਰੀਬ ਜੱਟ ਲਈਂ ਦਾਣੇ ਹੀ ਸੋ ਨਿਆਮਤਾਂ ਹਨ । 
।ਇਬਰਤ ਨਹ, 240; ਲਤੀਫ਼, ਪੰਜਾਬ, 288] 

ਮੋਲਵੀ ਅਬਦੁੱਲਾ ਦੇ ਭਾਈ ਦਾਦਨ ਖਾਨ ਨੂੰ ਲਾਹੋਰ ਦਾ ਹਾਕਮ ਬਣਾ ਕੇ ਅਹਿਮਦ 
ਸ਼ਾਹ 29 ਦਸੰਬਰ ਨੂੰ ਲਾਹੌਰ (ਮਹਿਮੂਦ ਬੂਟੀ) ਤੋਂ ਚਲ ਕੇ ਅਗਲੇ ਦਿਨ ਅੰਮ੍ਰਿਤਸਰ 
ਪੁੱਜਾ ਅਤੇ ਪਹਿਲੀ ਜਨਵਰੀ 1767 ਨੂੰ ਵੈਰੋਵਾਲ ਦੇ ਪੱਤਨ ਵੱਲ ਨੂੰ ਤੁਰ ਰਿਆ । ਅਜੇ 
ਉਥੇ ਉਤਰਿਆ ਭੀ ਨਹੀਂ ਸੀ ਕਿ ਪਿਛੋਂ ਖਬਰ ਪੁੱਜ ਗਈ ਕਿ ਸਰਦਾਰ ਚੜ੍ਹਤ ਸਿੰਘ, 
ਹੀਰਾ ਸਿੰਘ ਅਤੇ ਲਹਿਣਾ ਸਿੰਘ ਨੇ ਲਾਹੋਰ ਵਿਚ ਸ਼ਾਹ ਦਾ ਡੇਰਾ ਲੁੱਟ ਲਿਆ ਹੈ । ਸ਼ਾਹ 
ਨੇ ਉਨ੍ਹੀਂ ਪੈਰੀਂ ਲਾਹੋਰ ਨੂੰ ਧਾਈ ਕਰ ਦਿੱਤੀ । ਪਰ ਖਾਲਸਾ ਜੀ ਇਤਨੀ ਦੇਰ ਨੂੰ ਹਰਨ ਹੋ 
ਚੁੱਕੇ ਸਨ । ਹੁਣ ਸ਼ਾਹ ਬੇ-ਬੱਸ ਸੀ । 
ਖ਼ਾਲਸਾ ਜੀ ਦੀ ਸ਼ਾਹ ਨਾਲ ਗੱਲ ₹ਾੜ਼ ਕਰਨੋਂ ਨਾਂਹ 
ਖਾਨ ਆਦਿ ਮੁਖੀ ਮੁਖੀ ਖਾਨਾਂ ਨੇ ਸ਼ਾਹ ਨੂੰ ਸਲਾਹ ਦਿੱਤੀ ਕਿ ਸਿੰਘਾ ਨਾਲ ਸੁਲਾਰ ਦੀ 
ਗੱਲ-ਬਾਤ ਕਰ ਲੈਣੀ ਚਾਹੀਦੀ ਹੈ। ਇਸ ਅਨੁਸਾਰ ਸ਼ਾਹ ਨੇ ਨੂਰ ਦੀ ਸਰਾਇ ਤੋਂ 15 
ਜਨਵਰੀ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਝੰਡਾ ਸਿੰਘ ਭੰਗੀ, ਸਰਦਾਰ 
ਖੁਸ਼ਹਾਲ ਸਿੰਘ ਆਦਿ ਸਰਦਾਰਾਂ ਨੂੰ ਚਿੱਠੀਆਂ ਭੇਜੀਆਂ ਕਿ ਜੇ ਤੁਹਾਡੀ ਇੱਫ਼ਾ ਸਾਹੀ 
ਖ਼ਿਦਮਤ ਦੀ ਹੋਵੇ ਤਾਂ ਆ ਕੇ ਮੈਨੂੰ ਮਿਲ ਲਓ, ਪਰ ਜੇ ਤੁਹਾਡੀ ਨੀਅਤ ਵਿਰੋਧ ਦੀ ਹੈ ਤਾ 
ਤੁਸੀਂ ਮੈਦਾਨ ਵਿਚ ਆ ਜਾਓ। ਚੰਬੇ ਦੇ ਰਾਜੇ ਨੇ ਸਿੰਘਾਂ ਪਾਸ ਵਕੀਲ ਭੇਜਿਆ ਅਤੇ 
ਅਦੀਨਾ ਦੇ ਟੱਬਰ ਵਿਚੋਂ ਸਆਦਤ ਯਾਰ ਖਾਨ ਨੇ ਭੀ ਕਿਹਾ ਕਿ ਸਿੰਘਾਂ ਨੂੰ ਸ਼ਾਹ ਨਾਲ 
ਸੁਲਾਹ ਕਰ ਲੈਣੀ ਚਾਹੀਦੀ ਹੈ। ਸਆਦਤ ਯਾਰ ਖਾਨ ਨੋ ਕਹਾ ਭੇਜਿਆ ਕਿ ਬਾਦਸ਼ਾਹ 
ਦੀ ਨੀਅਤ ਖਾਲਸਾ ਜੀ ਦਾ ਮੁਲਕ ਖੋਹਣ ਦੀ ਨਹੀਂ ਹੈ, ਇਸ ਲਈ ਮੈਂ ਤੁਹਾਡੇ ਨਾਲ ਚਲ 

















ਦੁੱਰਾਨੀ ਦਾ ਅੰਤਮ ਹੱਲਾ (1766-67! 175 
ਕੇ ਫ਼ੈਸਲਾ ਕਰਾ ਦਿਆਂਗਾ ਕਿ ਉਹ ਕਿਹੜੇ ਕਿਹੜੇ ਥਾਂ ਬਾਦਸ਼ਾਹ ਨੂੰ ਛਡ ਦੇਣ ਅਤੇ 
ਕਿਤਨੀ ਰਕਮ ਦੇਣ, ਅਤੇ ਸ਼ਾਹ ਉਨ੍ਹਾਂ ਨੂੰ ਲਾਹੋਰ ਦਾ ਕਬਜ਼ਾ ਦੇ ਦੇਵੇਗਾ । ਪਰ ਖਾਲਸਾ 
ਜੀ ਵਿਚੋਂ ਕਿਸੇ ਨੇ ਭੀ ਬਾਦਸ਼ਾਹ ਨਾਲ ਇਸ ਤਰ੍ਹਾਂ ਗੱਲ-ਬਾਤ ਕਰਨਾ ਪਰਵਾਨ ਨਾ 
ਕੀਤਾ । ਉਨ੍ਹਾਂ ਨੂੰ ਪਤਾ ਸੀ ਕਿ ਅਹਿਮਦ ਸ਼ਾਹ ਨੇ ਤੰਗ ਪੈ ਕੇ ਛੇਤੀ ਹੀ ਅਫ਼ਗਾਨਿਸਤਾਨ 
ਨੂੰ ਤੁਰ ਜਾਣਾ ਹੈ ਅੜੇ ਖਾਲਸਾ ਜੀ ਨੇ ਮੁੜ ਆਪੋ ਆਪਣੇ ਇਲਾਕਿਆਂ ਪਰ ਕਬਜ਼ੇ ਕਰ 
ਲੈਣੇ ਹਨ। ਇਸ ਲਈ ਅਹਿਮਦ ਸ਼ਾਹ ਨਾਲ ਹੀਣੇ ਹੋ ਕੋ ਗੱਲ-ਬਾਤ ਕਿਉਂ ਕਰੀਏ । 
ਸਾਨੂੰ ਸਭ ਬਖਸ਼ਿਸ਼ਾਂ ਅਕਾਲ ਪੁਰਖ ਵੱਲੋਂ ਅੱਗੇ ਹੀ ਪ੍ਰਾਪਤ ਹਨ । 

[ਕੋਲੰਡਰ, ਦੂਸਰਾ, 50, 108 ਏ: ਜੱਸਾ ਸਿੰਘ ਬਿਨੋਦ, ਉਰਦੂ, 126-27, 131] 
ਜਹਾਨ ਖ਼ਾਨ ਨੂੰ ਸਤ ਹਾਰ 
ਸ਼ਾਹ ਨੇ ਜਹਾਨ ਖਾਨ ਨੂੰ ਸਿੰਘਾਂ ਦੀ ਦੇਖ ਭਾਲ ਲਈ ਸ੍ਰੀ ਅੰਮ੍ਰਿਤਸਰ ਭੇਜਿਆ 
ਹੋਇਆ ਸੀ ! 17 ਜਨਵਰੀ ਨੂੰ ਉਹ ਦੁੱਰਾਨੀਆਂ ਦੀ ਪੰਦਰਾਂ ਹਜਾਰ ਅਗਾਊ ਫੌਜ ਨਾਲ 
ਪਿੰਡਾਂ ਨੂੰ ਲੁਟਦਾ ਅੱਗੇ ਨੂੰ ਤੁਰਿਆ । ਇਸ ਵੈਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, 
ਸਰਦਾਰ ਹੀਰਾ ਸਿੰਘ, ਲਹਿਣਾ ਸਿੰਘ ਅਤੇ ਗੁੱਜਰ ਸਿੰਘ ਭੰਗੀ ਇਥੇ ਪੁੱਜੇ ਹੋਏ ਸਨ । 
ਉਨ੍ਹਾਂ ਨੇ ਝੁੰਜਲਾਏ ਹੋਏ ਸ਼ੇਰਾਂ ਵਾਂਗ ਯਕ ਦਮ ਆ ਹੱਲਾ ਕੀਤਾ ਅਤੇ ਪੰਜ ਛੇ ਹਜ਼ਾਰ 
ਦੁੱਰਾਨੀਆਂ ਨੂੰ ਮਾਰ ਦਿੱਤਾ ਅਤੇ ਜ਼ਖ਼ਮੀ ਕਰ ਦਿੱਤਾ । ਜਹਾਨ ਖ਼ਾਨ ਨੂੰ ਹੱਥਾਂ ਪੈਰਾਂ ਦੀ ਪੈ 
ਗਈ ਅਤੇ ਹਾਰ ਖਾ ਕੇ ਪਿੱਛੇ ਨੂੰ ਹਟਣ ਤੋਂ ਬਿਨਾਂ ਕੋਈ ਜ਼ਾਰਾ ਨਾ ਰਿਹਾ । ਜਦ ਅਹਿਮਦ 
ਸ਼ਾਹ ਨੂੰ ਆਪਣੇ ਬਖ਼ਸ਼ੀ ਦੀ ਭਾਂਜ ਦਾ ਪਤਾ ਲੱਗਾ ਤਾਂ ਉਹ ਆਪ ਉਸ ਦੀ ਸਹਾਇਤਾ 
ਕਰਨ ਲਈ ਪੁੱਜਾ । ਪਰ ਹੁਣ ਵੇਲਾ ਬੀਤ ਚੁੱਕਾ ਸੀ ਅਤੇ ਸਿੰਘ ਮਾਰ ਮਾਰ ਕੇ ਲਾਹੌਰ ਨੂੰ 
ਨਿਕਲ ਗਏ ਸਨ । ਇਹ ਦੇਖ ਕੇ ਅਹਿਮਦ ਸ਼ਾਹ ਛਿੱਥਾ ਪੈ ਗਿਆ ਅਤੇ ਅੰਮ੍ਰਿਤਸਰ ਦੇ 
ਬੰਗੇ ਆਦਿ ਢਾਹ ਦੋਣ ਦਾ ਹੁਕਮ ਦਿੱਤਾ ਅਤੇ ਜੋ ਸਿੰਘ ਉਥੇ ਮਿਲੇ ਉਨ੍ਹਾਂ ਨੂੰ ਕਤਲ 
ਕਰਵਾ ਦਿੱਤਾ । [ਕੈਲੰਡਰ, ਦੂਸਰਾ, 65] 
ਦੁਆਬਾ ਬਿਸਤ-ਜਾਲੰਧਰ ਵਿਚ ਅਹਿਮਦ ਸ਼ਾਹ ਦੀ ਪਤਲੀ ਹਾਲਤ 
ਇਥੋਂ ਸ਼ਾਹ ਦੁਆਬੇ ਵੱਲ ਨੂੰ ਚਲਾ ਗਿਆ ਜਿੱਥੇ ਇਸ ਨੂੰ ਹਿੰਦੁਸਤਾਨੀ ਰਾਜਿਆਂ 
ਅਤੇ ਵੱਡੇ ਵੱਡੇ ਜਿਮੀਂਦਾਰਾਂ ਦੇ ਵਕੀਲ ਮਿਲੋ ਜਿਨ੍ਹਾਂ ਵਿਚ ਪਟਿਆਲੇ ਦੇ ਰਾਜਾ ਅਮਰ 
ਸਿੰਘ ਅਤੇ ਕੰਵਰ ਹਿੰਮਤ ਸਿੰਘ ਦੇ ਵਕੀਲ ਭੀ ਸਨ। ਨੂਰ ਮਹਿਲ ਦੇ ਪੜਾਉ ਤੇ ਖੁਦ 
ਰਾਜਾ ਅਤੇ ਕੰਵਰ ਭੀ ਸ਼ਾਹ ਨੂੰ ਆ ਮਿਲੇ । [ਕੈਲੰਡਰ, ਦੂਸਰਾ, 79] 
ਪਰ ਖਾਲਸਾ ਜੀ ਨੇ ਸ਼ਾਹ ਦਾ ਪਿੱਛਾ ਨਾ ਛੱਡਿਆ ਅਤੇ ਜਿੱਥੇ ਭੀ ਦਾਉ ਲੱਗਾ, 
ਵੇਲੈ ਕੁਵੇਲੇ ਉਸ ਪਰ ਛਾਪੇ ਮਾਰਦੇ ਰਹੇ। ਇਕ ਟਿਕਾਣੇ ਤੇ ਵੀਹ ਹਜਾਰ ਸਿੰਘਾਂ ਨੇ ਮੀਰ 
ਨਸੀਰ ਖ਼ਾਨ ਬਲੋਚ ਉੱਤੇ ਆ ਝਪਟਾ ਮਾਰਿਆ ਅਤੇ ਇਕ ਗਹਿ-ਗੱਚ ਲੜਾਈ ਵਿਚ 
ਸ਼ਾਹ ਦਾ ਸਾਰਾ ਸਾਮਾਨ ਖੋਹ ਕੇ ਲੈ ਗਏਂ । ਇਸ ਤੋਂ ਬਿਨਾਂ ਉਨ੍ਹਾਂ ਨੇ ਕਾਬੁਲੀ ਫਲਾਂ ਦਾ 
ਲੱਇਿਆ ਹੋਇਆ ਤਿੰਨ ਸੋ ਊਠਾਂ ਦਾ ਕਾਫਲਾ ਕਾਬੂ ਕਰ ਲਿਆ ਅਤੇ ਚੰਬੇ ਦੇ ਰਾਜੇ ਵੱਲੋਂ 





176 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਸ਼ਾਹ ਦੀ ਫੌਜ ਲਈ ਆ ਰਿਹਾ ਆਟਾ ਦਾਣਾ ਜਾ ਖੋਹਿਆ। 

ਇਸ ਵੇਲੇ ਸਿੰਘਾਂ ਦੇ ਹੱਥੋਂ ਸ਼ਾਹ ਦੀ ਹਾਲਤ ਬਹੁਤ ਪਤਲੀ ਪਈ ਹੋਈ ਸੀ । ਨਾ 
ਉਸ ਨੂੰ ਦਿਨ ਆਰਾਮ ਲੈਣਾ ਮਿਲਦਾ ਸੀ, ਨਾ ਰਾਤ ਨੂੰ ਚੈਨ । ਇਕ ਸਮਕਾਲੀ ਲਿਖਤ 
ਅਨੁਸਾਰ “ਸ਼ਾਹ ਦਾ ਪ੍ਰਭਾਵ ਕੇਵਲ ਉਨ੍ਹਾਂ ਥਾਵਾਂ ਤਕ ਹੀ ਹੈ ਜਿਥੋਂ ਦੀ ਉਸ ਦੀ ਫੌਜ ਲੰਘ 
ਰਹੀ ਹੈ । ਪਿੰਡਾਂ ਦੇ ਜਿਮੀਂਦਾਰ ਲੋਕ ਆਮ ਤੋਰ ਤੇ ਇਤਨੇ ਚੰਗੇ ਸਿੱਖਾਂ ਦੇ ਹੱਕ ਵਿਚ 
ਮਾਲੂਮ ਹੁੰਦੇ ਹਨ ਕਿ ਸਿੱਖ ਸਾਧਾਰਨ ਤੌਰ ਤੇ ਹੀ ਰਾਤ ਨੂੰ ਉਨ੍ਹਾਂ ਦੇ ਪਿੰਡਾਂ ਵਿਚ ਜਾ 
ਟਿਕਦੇ ਹਨ ਅਤੇ ਸਭ ਅੰਨ ਪਾਣੀ ਉਥੇ ਉਨ੍ਹਾਂ ਨੂੰ ਮਿਲ ਜਾਂਦਾ ਹੈ । ਦਿਨੇ ਉਹ ਉਥੋਂ ਉਠ 
ਕੇ ਫੇਰ ਸ਼ਾਹ ਦੀ ਫੌਜ ਨੂੰ ਆ ਤੰਗ ਕਰਦੇ ਹਨ । ਜਿਤਨੀ ਦੇਰ ਤਕ ਸ਼ਾਹ ਬਿਆਸਾ ਅਤੇ 
ਸਤਲੁਜ ਦਰਿਆਵਾਂ ਦੇ ਵਿਚਕਾਰ ਦੁਆਬੇ ਵਿਚ ਹੈ ਸਿੱਖ ਬਾਦਸ਼ਾਹ ਦੇ ਲਾਗੇ ਲਾਗੇ ਚੜ੍ਹੇ 
ਰਹਿਣਰੀ, ਪਰ ਜੇ ਉਹ ਪਾਰ ਸਰਹੰਦ ਵੱਲ ਨੂੰ ਲੰਘ ਗਿਆ ਤਾਂ ਸਿੱਖ ਉਦੋਂ ਹੀ ਸ਼ਾਹ ਦੇ 
ਪਿੱਛੇ ਰਹੇ ਇਲਾਕਿਆਂ ਪਰ ਕਬਜੇ ਕਰ ਲੈਣਗੇ” [ਕੈਲੰਡਰ ਦੂਸਰਾ, 161 ਏ|। ਇਹ 
ਗੱਲ ਅੱਖਰੋ ਅੱਖਰ ਸੱਚ ਸਾਬਤ ਹੋ ਗਈ । ਮਾਰਚ ਸੰਨ 1767 ਦੇ ਸ਼ੁਰੂ ਵਿਚ ਜਦ ਸ਼ਾਹ 
ਸਤਲੁਜੋਂ ਪਾਰ ਹੋ ਕੇ ਦਿੱਲੀ ਵੱਲ ਨੂੰ ਤੁਰਿਆ ਤਾਂ ਸਿੰਘਾਂ ਨੇ ਲਾਹੋਰ ਉੱਤੇ ਕਬਜਾ ਕੀਤਾ 
ਅਤੇ ਰਾਵੀ ਤੋਂ ਲੈ ਕੇ ਸਤਲੁਜ ਤਕ ਦਾ ਸਾਰਾ ਇਲਾਕਾ ਮੱਲ ਲਿਆ । 

ਸ਼ਾਹ ਦੇ ਕੰਪੂ ਵਿਚ ਬੰਗਾਲ ਦੇ ਮੀਰ ਕਾਸਿਮ ਦੇ ਵਕੀਲ ਦੇ ਹੋਣ ਨਾਲ ਇਸ ਵੇਲੇ 
ਅੰਗਰੇਜਾਂ ਨੂੰ ਬੜਾ ਫਿਕਰ ਪਿਆ ਹੋਇਆ ਸੀ ਕਿ ਜੇ ਬਾਦਸ਼ਾਹ ਸ਼ਾਹ ਆਲਮ ਦੂਸਰਾ 
ਅਤੇ ਸ਼ੁਜਾ-ਉਂ-ਦੋਲਾ ਅਹਿਮਦ ਸ਼ਾਹ ਨਾਲ ਰਲ ਗਏ ਤਾਂ ਬੜੀ ਮੁਸ਼ਕਲ ਹੋ ਜਾਏਗੀ। 
ਇਸ ਲਈ ਈਸਟ ਇੰਡੀਆ ਕੰਪਣੀ ਵਾਲਿਆਂ ਨੇ ਸ਼ਾਹ ਆਲਮ, ਸ਼ੁਜਾ-ਉ-ਦੋਲਾ, 
ਰੁਹੇਲਿਆਂ, ਮਰਾਠਿਆਂ ਅਤੇ ਜਾਟਾਂ ਨੂੰ ਲਿਖਿਆ ਕਿ ਉਹ ਅਹਿਮਦ ਸ਼ਾਹ ਨੂੰ ਬਿਲਕੁਲ 
ਨਾ ਮਿਲਣ ਅਤੇ ਜੇ ਦੁੱਰਾਨੀ ਇਧਰ ਆਇਆ ਤਾਂ ਕੰਪਣੀ ਇਨ੍ਹਾਂ ਦੀ ਪੂਰੀ ਤਰ੍ਹਾਂ ਸਹਾਇਤਾ 
ਕਰੇਗੀ, ਪਰ ਇਹ ਲੋਕ ਦੁਚਿੱਤੀ ਵਿਚ ਸਨ ਕਿ ਇਤਨੇ ਨੂੰ ਖਬਰਾਂ ਪੁੱਜਣ ਲੱਗ ਪਈਆਂ 
ਕਿ ਸਿੰਘਾਂ ਨੇ ਅਹਿਮਦ ਸ਼ਾਹ ਅਤੇ ਉਸ ਦੀ ਦੁੱਰਾਨੀ ਅਤੇ ਬਲੋਚੀ ਫੌਜਾਂ ਦੀ ਤਾਕਤ ਦਾ 
ਜਾਦੂ ਤੋੜ ਦਿੱਤਾ ਹੈ ਅਤੇ ਛਾਪੇ ਮਾਰ ਮਾਰ ਕੇ ਉਸ ਦਾ ਪਿੱਛਾ ਅਤੇ ਪਾਸੇ ਭੰਨ ਦਿੱਤੇ ਹਨ । 
ਇਸ ਨਾਲ ਇਨ੍ਹਾਂ ਸਾਰਿਆਂ ਦੇ ਮਨ ਬਦਲ ਗਏ ਅਤੇ ਇਨ੍ਹਾਂ ਨੇ ਸ਼ਾਹ ਨਾਲ ਰਲਣ ਦਾ 
ਖਿਆਲ ਛੱਡ ਦਿੱਤਾ । 

ਅਹਿਮਦ ਸ਼ਾਹ ਸ਼ਾਹਬਾਦ ਦੇ ਦੱਖਣ ਨੂੰ ਇਸਮਾਈਲਾਬਾਦ ਉਤਰਿਆ ਹੋਇਆ ਸੀ 
ਕਿ ਹਿੰਦੁਸਤਾਨੀ ਰਾਜਿਆਂ ਅਤੇ ਹੋਰਨਾਂ ਦੇ ਵਕੀਲਾਂ ਨੇ ਸ਼ਾਹ ਪਾਸ ਅਰਜ਼ ਕੀਤੀ ਕਿ ਜੇ 
ਹਜ਼ੂਰ ਏਥੋਂ ਅੱਗੇ ਨਾ ਜਾਣ ਤਾਂ ਚੰਗਾ ਹੈ। ਇਹ ਸੁਣ ਕੇ ਸ਼ਾਹ ਨੂੰ ਗੁੱਸਾ ਚੜ੍ਹ ਗਿਆ ਅਤੇ 
ਕਹਿਣ ਲੱਗਾ ਕਿ ਮੈਂ ਬੜੀ ਛੇਤੀ ਦਿੱਲੀ ਪਹੁੰਚਾਂਗਾ । ਇਹ ਸੁਣ ਕੇ ਨਜੀਬੱਦੋਲਾ ਨੇ ਬੇਨਤੀ 
ਕੀਤੀ ਕਿ “ਜੇ ਹਜ਼ੂਰ ਨੇ ਜ਼ਰੂਰ ਹੀ ਦਿੱਲੀ ਜਾਣਾ ਹੈ ਤਾਂ ਚੰਗੀ ਗੱਲ, ਪਰ ਹਜ਼ੂਰ ਦੀ ਫੌਜ 
ਦੇ ਅੱਗੇ ਵਧਣ ਨਾਲ ਲੋਕਾਂ ਵਿਚ ਆਮ ਭਾਜੜ ਧੈ ਜਾਏਗੀ, ਸਾਰੇ ਸ਼ਹਿਰ ਅਤੇ ਪਿੰਡ 


ਦੁੱਰਾਨੀਦ ਅੰਤਮ ਹੱਲਾ (1766-67 177 
ਖਾਲੀ ਹੋ ਜਾਣਗੇ ਅਤੇ ਖਾਣ ਪੀਣ ਨੂੰ ਕੁਝ ਨਹੀਂ ਮਿਲੇਗਾ । ਮੈਂ ਸਾਰਿਆਂ ਵੱਲੋਂ ਆਪ ਹਜ਼ੂਰ 
ਦੀ ਸੇਵਾ ਵਿਚ ਹਾਜ਼ਰ ਹਾਂ । ਪਰ ਜੇ ਫਿਰ ਭੀ ਹਜੂਰ ਨੇ ਸੱਚ ਮੁਚ ਦਿੱਲੀ ਜਾਣਾ ਹੀ ਹੈ, 
ਤਾਂ ਮੇਰੀ ਅਰਜ਼ ਹੈ ਕਿ ਪਹਿਲਾਂ ਮੈਨੂੰ ਹਜ਼ੂਰ ਕਤਲ ਕਰ ਦੇਣ ਅਤੇ ਪਿੱਛੋਂ ਜੋ ਮਰਜੀ ਹੋਵੇ 
ਸੋ ਕਰਨ । ਸ਼ਾਹ ਬੜਾ ਸਾਫ਼ ਦਿਮਾਗ਼ ਆਂਦਮੀ ਸੀ । ਝੱਟ ਸਾਰੀ ਗੱਲ ਤਾੜ ਗਿਆ, ਅਤੇ 
ਇਸ ਵਿਰੋਧ ਦੇ ਹੁੰਦੇ ਹੋਏ ਉਸ ਨੇ ਦਿੱਲੀ ਵੱਲ ਨੂੰ ਜਾਣਾ ਜੋਗ ਨਾਂ ਸਮਝਿਆ। ਅਤੇ ਏਥੋਂ 
ਹੀ ਵਾਪਸ ਅਫ਼ਗ਼ਾਨਿਸਤਾਨ ਨੂੰ ਮੁੜ ਜਾਣ ਦਾ ਮਨ ਬਣਾ ਲਿਆ। 17 ਮਾਰਚ, ਸੰਨ 
1767, ਨੂੰ ਸ਼ਾਹ ਇਸਮਾਈਲਾਬਾਦ ਤੋਂ ਪਿੱਛੇ ਨੂੰ ਮੁੜ ਪਿਆ ਅਤੇ 18 ਨੂੰ ਅੰਬਾਲੇ 
ਪਹੁੰਚਿਆ ਅਤੇ ਉਥੋਂ ਸਰਹੰਦ ਨੂੰ ਕੂਚ ਕਰ ਦਿੱਤਾ । 

[ਕੈਲੰਡਰ, ਦੂਸਰਾ, 213, 294; ਤੀਸਰਾ, ਭੂਮਿਕਾ, 15; ਦਿੱਲੀ ਕਰਾਨੀਕਲ ] 

ਰਾਜਾ ਅਮਰ ਸਿੰਘ ਨੂੰ ਰਾਜਗੀ 
ਨਜੀਬੁੱਦੋਲਾ ਅਹਿਮਦ ਸ਼ਾਹ ਦੇ ਨਾਲ ਹੀ ਸਰਹੰਦ ਆਇਆ ਅਤੇ ਦੋ ਲੱਖ ਰੁਪਇਆ 
ਸ਼ਾਹ ਦੀ ਨਜਰ ਕੀਤਾ । ਸ਼ਾਹ ਨੇ ਪਰਸੰਨ ਹੋ ਕੇ ਸਰਹੰਦ ਦੀ ਫੌਜਦਾਰੀ ਨਜੀਬ ਦੇ ਪੁੱਤਰ 
ਜ਼ਾਬਿਤਾ ਖ਼ਾਨ ਨੂੰ ਦੇ ਦਿੱਤੀ । ਸਰਹੰਦ ਦੀ ਮਾਲਕੀ ਰਾਜਾ ਅਮਰ ਸਿੰਘ ਦੀ ਸੀ। ਸ਼ਾਹ ਨੇ 
ਉਸ ਪਾਸੋਂ ਬਾਬਾ ਆਲਾ ਸਿੰਘ ਦੇ ਵੇਲੇ ਦੀ ਬਣਦੀਂ ਰਕਮ ਵਜੋਂ ਨੋ ਲੱਖ ਰੁਪਇਆ 
ਮੰਗਿਆ। ਇਥੇ ਹੀ ਨਜੀਬ ਨੇ ਗੱਲ ਗੱਲ ਵਿਚ ਰਾਜਾ ਅਮਰ ਸਿੰਘ ਨੂੰ ਕਿਹਾ : “ਪਟਿਆਲੇ 
ਦਾ ਕਿਲਾ ਕੀ ਹੈ? ਮੈਂ ਤੈਨੂੰ ਨਜੀਬਾਬਾਦ ਵਿਚ ਆਪਣਾ ਕਿਲਾ ਪੱਥਰ ਗੜ੍ਹ ਵਿਖਾਵਾਂਗਾ । 
ਅਮਰ.ਸਿੰਘ ਨੂੰ ਖੁੜਕੀ ਕਿ ਸ਼ਾਇਦ ਨਜੀਬ ਦੀ ਨੀਅਤ ਉਸ ਨੂੰ ਕੈਦ ਕਰ ਕੇ ਨਜੀਬਾਬਾਦ 
ਲੈ ਜਾਣ ਦੀ ਹੈ। ਇਸ ਗੱਲ ਦਾ ਪਤਾ ਜਦ ਅਮਰ ਸਿੰਘ ਦੀ ਦਾਦੀ ਰਾਣੀ ਫੱਤੋ (ਫਤਿਹ 
ਕੋਰ) ਨੂੰ ਲੱਗਾ ਤਾਂ ਉਹ ਚੁਪ ਕੋਰੀਤੇ ਹੀ ਸ਼ਾਹ ਦੇ ਵੱਡੇ ਵਜ਼ੀਰ ਸ਼ਾਹ-ਵਲੀ ਖ਼ਾਨ ਨੂੰ ਮਿਲੀ 
ਅਤੇ ਕੁਝ ਤੋਹਫੇ ਨਜਰ ਵਜੋਂ ਪੇਸ਼ ਕਰ ਕੇ ਉਸ ਪਾਸੋਂ ਅਮਰ ਸਿੰਘ ਲਈ ਸਹਾਇਤਾ 
ਮੰਗੀ। ਇਸ ਦਾ ਨਤੀਜਾ ਇਹ ਹੋਇਆ ਕਿ ਦੂਸਰੇ ਦਿਨ ਸਵੇਰੇ ਹੀ ਅਹਿਮਦ ਸ਼ਾਹ ਨੇ 
ਅਮਰ ਸਿੰਘ ਨੂੰ ਨਾ ਕੇਵਲ ਸਰਹੰਦ ਦੀ ਹਕੂਮਤ ਅਤੇ ਰਾਜਾਇ-ਰਾਜਗਾਨ ਦੀ ਪਦਵੀ ਹੀ 
ਦੇ ਦਿੱਤੀ ਬਲਕਿ ਅਹਿਮਦ ਸ਼ਾਹ ਦੇ ਨਾਉਂ ਪਰੈ ਆਪਣਾ ਸਿੱਕਾ ਚਲਾਉਣ ਦੀ ਭੀ 

ਆਗਿਆ ਦੇ ਦਿੱਤੀ । 

[ਕੈਲੰਡਰ਼, ਦੂਸਰਾ, 310; ਤਾਨੀਖ ਹੁਸੈਨ ਸ਼ਾਨ, 67-8: ਖੁਸ਼ਫਕਤ ਰਾਇ, 115-ਅ] 
ਰਾਜਾ ਅਮਰ ਸਿੰਘ ਨੇ ਸ਼ਾਹ-ਵਲੀ ਖ਼ਾਨ ਦੇ ਧੰਨਵਾਦ ਵਜੋਂ ਉਸ ਦੀ ਖੇਲ ਦਾ ਨਾਉ” 
“ਬਾਮੇਜਈ” ਆਪਣੀ ਮੋਹਰ ਪਰ ਆਪਣੇ ਨਾਉਂ ਦੇ ਨਾਲ ਲਾ ਲਿਆ ਅਤੇ ਜੋ ਸਿੱਕੇ ਜਾਰੀ 
ਕੀਤੇ ਉਨ੍ਹਾਂ ਪਰ ਉਹ ਹੀ ਅੱਖਰ ਉਕਰੇ ਗਏ ਜੋ ਅਹਿਮਦ ਸ਼ਾਹ ਦੇ ਸਿੱਕਿਆਂ ਪਰ ਸਨ : 


ਸਾ ਪਦ” -੦੧੩੬੬)੨੩੭ ੨2੦੬ 
੦040429171990%੨੦੭2. 





176 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਹੁਕਮ ਸ਼ੁਦ ਅਜ ਕਾਦਿਰਿ ਬੋਝੂੰ ਬ-ਅਹਿਮਦ ਪਾਦਸ਼ਾਹ 
ਸਿੱਕਾ ਜਨ ਬਰ ਸੀਮੋ ਜਰ ਅਜ ਐਜਿ ਮਾਹੀ ਤਾ ਬ-ਮਾਹ 
ਅਰਥਾਤ--- 
ਹੁਕਮ ਹੋਇਆ ਅਲੱਖ ਕਰਤਾ-ਪੁਰਖ ਵੱਲੋਂ ਪਾਦਸ਼ਾਹ ਅਹਿਮਦ ਨੂੰ 
(ਕਿ) ਮੱਛੀ (ਦੀ ਪਿੱਠ) ਉਪਰੋਂ ਚੰਦਰਮਾ ਤੀਕ (ਅਰਥਾਤ ਪਾਤਾਲ ਤੋਂ ਆਕਾਸ਼ ਤਕ) 
ਜ਼ਾਂਦੀ ਅਤੇ ਸੋਨੇ ਦਾ ਸਿੱਕਾ ਚਲਾਓ | 


ਚਾਂਦੀ ਅਤੇ ਸੋਠੇ ਦੇ ਇਹ ਸਿੱਕੇ ਮਹਾਰਾਜਾ ਅਮਰ ਸਿੰਘ ਦੇ ਵੇਲੇ ਤੋਂ ਲੈ ਕੇ ਹੁਣ ਤਕ 
ਪਟਿਆਲੇ ਦੇ ਮਹਾਰਾਜਿਆਂ ਦੋ ਗੱਦੀ ਪਰ ਬੈਠਣ ਵੇਲੇ ਇਕ ਰਸਮ ਦੇ ਤੋਰ ਤੇ ਜਾਰੀ ਹੁੰਦੇ 
ਰਹੋ ਹਨ ਅਤੇ ਆਖਰੀ ਸਿੱਕਾ ਸੰਨ 1938 ਵਿਚ ਮਹਾਰਾਜਾ ਯਾਦਵਿੰਦਰ ਸਿੰਘ ਦੇ ਗੱਦੀ 
ਬੈਠਣ ਵੇਲੇ ਜਾਰੀ ਹੋਇਆ ਸੀ । 
ਅਹਿਮਦ ਸ਼ਾਹ ਦੀ ਅਫ਼ਗਾਨਿਸਾਤਨ ਨੂੰ ਵਾਪਸੀ (ਮਈ-ਜੂਨ 1767) 

ਸ਼ਾਹ ਸਰਹੰਦੋਂ ਚੱਲ ਕੇ 23 ਮਾਰਚ, 1767, ਨੂੰ ਸਤਲੁਜ ਦੇ ਕੰਢੇ ਮਾਛੀਵਾੜੇ 
ਪੁੱਜਾ। ਇੱਥੇ ਟਿਕਿਆ ਹੋਇਆ ਸ਼ਾਹ ਦੁਆਬੇ ਵਿਚ ਦਾਖਲ ਹੋਣ ਤੋਂ ਪਹਿਲਾਂ ਸੋਚਾਂ ਵਿਜ਼ 
ਧੈ ਗਿਆਂ ਕਿ ਅੱਗੇ ਚੱਲ ਕੇ ਖਾਲਸੇ ਨਾਲ ਕਿਵੇਂ ਨਿਬੜੇਗੀ । ਪਿਛਲੇ ਹੱਲੇ ਵੇਲੋ ਦਾ ਸ਼ਾਹ 
ਦਾ ਤਜਰਬਾ ਬੜਾ ਕੋੜਾ ਸੀ । ਸੱਤਾਂ ਅੱਠਾਂ ਦਿਨਾਂ ਵਿਚ ਸਿੰਘਾਂ ਨੇ ਦੁਆਬੇ ਵਿਚ ਰੋਜ ਹੱਲੋ 
ਕਰ ਕੇ ਉਸ ਦੀ ਉਹ ਹਾਲਤ ਕਰ ਦਿੱਤੀ ਸੀ ਕਿ ਉੱਸ ਨੂੰ ਅੰਮਿ੍‌ਤਸਰ ਅਤੇ ਲਾਹੋਰ ਵੜਨ 
ਦਾਂ ਹੋਸਲਾ ਨਹੀਂ ਸੀ ਪਿਆ। ਇਸ ਵਾਰੀ ਸ਼ਾਹ ਨੇ ਸਿੰਘਾਂ ਨਾਲ ਸੁਲਾਹ ਕਰਨ ਦੇ ਜਤਨ 
ਭੀ ਕਰ ਵੇਖੋ ਸਨ। ਨਾ ਹੀ ਸਰਦਾਫ ਲਹਿਣਾ ਲਿੰਘ ਭੰਗੀ ਮੰਨਿਆ ਸੀ, ਅਤੇ ਨਾ ਹੀ 
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਹੋਰ ਕੋਈ ਸਿੰਘ---ਇੱਥੇ ਤਕ ਕਿ ਸਿੰਘ 
ਸਰਦਾਰਾਂ ਵਿਚੋਂ ਕੋਈ ਉਸ ਨਾਲ ਸਿੱਧੇ ਮੂੰਹ ਗੱਲ ਕਰਨ ਲਈ ਭੀ ਤਿਆਰ ਨਹੀਂ ਸੀ 
ਹੋਇਆ । ਸਿੰਘ ਆਪਣੀ ਆਜਾਦੀ ਲਈ ਕਿਸੇ ਅੱਗੇ ਹੱਥ ਅੱਡਣ ਜਾਂ ਸਿਰ ਨੀਵਾਂ ਕਰਨ 
ਨੂੰ ਆਪਣੀ ਕੋਮ ਦੀ ਨਿਰਾਦਰੀ ਸਮਝਦੇ ਸਨ । ਰਾਜ ਉਨ੍ਹਾਂ ਨੂੰ ਗੁਰੂ ਨੋ ਬਖ਼ਸ਼ਿਆ ਹੋਇਆ 
ਸੀ, ਜੋ ਗੱਲ ਅਟੱਲ ਸੀ। ਇਹ ਉਨ੍ਹਾਂ ਦਾ ਪੱਕਾ ਨਿਸ਼ਚਾ ਸੀ। ਉਹ ਕਿਸੇ ਮੁਗਲ ਜਾਂ 
ਦੁੱਰਾਨੀ ਪਾਸੋ ਲਿਖਵਾ ਕੇ ਕੀ ਲੈਣ । ਕੀ ਇਹ ਫ਼ਾਨੀ ਲੋਕ ਜੁਗੋ ਜੁਰ ਅਟੱਲ ਗੁਰੂ ਨਾਲੋਂ 
ਵੱਡੇ ਹਨ? ਉਹ ਅਕਾਲ ਪੁਰਖ ਦੇ ਸੇਵਕ ਸਿੰਘ ਇਨ੍ਹਾਂ ਚਾਰ ਦਿਹਾੜੇ ਦੇ ਬਾਦਸ਼ਾਹਾਂ ਅਤੇ 
ਹਾਕਮਾਂ ਨੂੰ ਤੁਲ ਸਮਝਦੇ ਸਨ। ਇਸ ਲਈ ਉਹ ਕਿਸੈ ਦੀ ਈਨ ਮੰਨਣ ਨੂੰ ਮਨਾਏ ਨਹੀਂ 
ਸਨ ਜਾ ਸਕਦੇ । 

ਸ਼ਾਹ ਮਾਛੀਵਾੜੇ ਆਪਣੇ ਭਵਿਖ ਦੀ ਉਧੇੜ-ਬੁਣ ਵਿਚ ਡੁਬਾ ਹੋਇਆ ਸੀ ਕਿ 
ਅੰਮ੍ਰਿਤਸਰ ਵੱਲੋ ਅਪਰੈਲ ਦੇ ਪਹਿਲੇ ਹਫ਼ਤੇ ਖਬਰ ਪੁੱਜੀ ਕਿ ਇਸ ਸਾਲ ਦੀ 10 ਅਪਰੈਲ 
ਸੰਨ 1767 ਨੂੰ ਵਸਾਖੀ ਦੇ ਮੇਲੇ ਲਈ ਸਵਾ ਲੱਖ ਦੇ ਕਰੀਬ ਖਾਲਸੇ ਇਕੱਠੇ ਹੋ ਰਹੇ ਸਨ 
ਅਤੇ ਲੜਾਈ ਲਈ ਪੂਰੀ ਤਰ੍ਹਾਂ ਸਾਮਾਨ ਸਮੱਰੀ ਨਾਲ ਤਿਆਰ ਹਨ । ਅਹਿਮਦ ਸ਼ਾਹ 



































ਦੁੱਰਾਨੀ ਦਾ ਅੰਤਮ ਹੱਲਾ (1766-67) 179 
ਇਕ ਸੂਝਵਾਨ ਬੰਦਾ ਸੀ । ਉਹ ਬੇ-ਸੇਚੇ ਸਮਝੇ ਗੁੱਸੇ ਵਿਚ ਆ ਕੇ ਕੋਈ ਅਜਿਹੀ ਗੱਲ 
5ਹੀਂ ਸੀ ਕਰਦਾ ਜਿਸ ਨਾਲ ਉੱਸ ਨੂੰ ਸਪਸ਼ਟ ਨੁਕਸਾਨ ਹੁੰਦਾ ਦਿਸਦਾ ਹੋਵੇ । ਉਸ ਲਈ 
ਅਫ਼ਗ਼ਾਨਾਂ ਦੀਆਂ ਜਾਨਾਂ ਇਤਨੀਆਂ ਸਸਤੀਆਂ ਨਹੀਂ ਸਨ ਕਿ ਅਜਾਈਂ ਜਾਇਆ ਕੀਤੀਆਂ 
ਜਾਣ। ਉਸ ਨੂੰ ਪਤਾ ਸੀ ਕਿ ਇਸ ਵੈਲੇ ਖਾਲਸਿਆਂ ਦਾ ਰਵੱਈਆ ਥੜਾ ਸਖ਼ਤ ਹੈ ਅਤੇ 
ਵਸਾਖੀ ਦੇ ਮੋਕੇ ਤੇ ਉਨ੍ਹਾਂ ਪਾਸ ਬੰਦੇ ਭੀ ਜਿਆਦਾ ਹੋਣਰੀ ਅਤੇ ਉਨ੍ਹਾਂ ਦੇ ਹੱਲੋ ਭੀ ਬੜੇ 
ਸਖਤ ਅਤੇ ਮਾਰੂ ਹੋਣਗੇ। ਇਸ ਕਰਕੇ ਉਸ ਨੇ ਦੋ ਕੁ ਮਹੀਨੇ ਸਤਲੂਜ ਦੇ ਦੱਖਣੀ ਕੰਢੇ 
ਹੀ ਰੁਕੇ ਰਹਿਣ ਦਾ ਫੈਸਲਾ ਕਰ ਲਿਆ। 

11 ਮਈ ਨੂੰ ਨਜੀਬੁੱਦੋਲਾ ਸ਼ਾਹ ਪਾਸੋਂ ਛੁਟੀ ਲੈ ਕੇ ਘਰ ਨੂੰ ਮੂੜ ਪਿਆ । ਇਸ ਵੇਲੇ 
ਖਾਲਸਾ ਜੀ ਦੀ ਇਕ ਫੌਜ ਨੇ ਨਜੀਬ ਦੇ ਇਲਾਕੋ ਉੱਤੇ ਜਾ ਧਾਵਾ ਬੋਲਿਆ । ਉਨ੍ਹਾਂ ਦਾ 
ਮਤਲਬ ਕੇਵਲ ਇਤਨਾ ਹੀ ਸੀ ਕਿ ਨਜੀਬੁੱਦੋਲਾ ਦੇ ਸਾਰੇ ਬੰਦੇ ਆਪਣੇ ਇਲਾਕੇ ਦੀ 
ਰਾਖੀ ਲਈ ਚਲੇ ਜਾਣ ਅਤੇ ਸ਼ਾਹ ਦੀ ਪੰਜਾਬ ਵਿਚ ਦੀ ਅਫ਼ਗ਼ਾਨਿਸਤਾਨ ਨੂੰ ਵਾਪਸੀ 
ਵੇਲੇ ਕੋਈ ਜਾਣਕਾਰ ਹਿੰਦੁਸਤਾਨੀ ਆਗੂਆ ਨਾ ਰਹਿ ਜਾਏ । ਸਿੰਘਾਂ ਨੇ ਅੰਬੇਹਟਾ ਅਤੇ 
ਨਾਨੋਤਾ ਜਾ ਮਾਰਿਆ ਅੜੇ ਉਥੋਂ ਸ਼ਾਮਲੀ ਅਤੇ ਮੇਰਠ ਵੱਲ ਨੂੰ ਹੋ ਪਏ 1 ਨਜੀਬੁੱਦੋਲਾ ਨੇ 
ਜਦ ਸਿੰਘਾਂ ਦਾ ਪੂਰੀ ਤਰ੍ਹਾਂ ਟਾਕਰਾ ਨਾ ਹੁੰਦਾ ਦੇਖਿਆ ਤਾਂ ਸ਼ਾਹ ਪਾਸ ਸਹਾਇਤਾ ਲਈ 
ਬੇਨਤੀ ਕੀੜੀ । ਸ਼ਾਹ ਨੇ ਨਜੀਬ ਦੇ ਪੁੱਤਰ ਜਾਬਿਤਾ ਖ਼ਾਨ ਦੇ ਨਾਲ ਜਹਾਨ ਖ਼ਾਨ ਨੂੰ ਅੱਠ 
ਹਜ਼ਾਰ ਫੌਜ ਦੇ ਕੈ ਭੇਜਿਆ ਅਤੇ ਉਹ ਤਿੰਨਾਂ ਦਿਨਾਂ ਵਿਚ 180 ਮੀਲ ਦਾ ਪੰਧ ਮਾਰ ਕੇ 
ਸ਼ਾਮਲੀ ਪੁੱਜੇ । ਪਰ ਸਿੰਘਾਂ ਨੂੰ ਭੀ ਸੂਹ ਮਿਲ ਗਈ ਸੀ, ਇਸ ਲਈ ਉਹ 19 ਮਈ ਨੂੰ 
ਉਨ੍ਹਾਂ ਦੇ ਪੁੱਜਣ ਤੋਂ ਚਾਰ ਘੜੀਆਂ ਪਹਿਲਾਂ ਹੀ ਜਮੁਨਾ ਪਾਰ ਕਰ ਕੋ ਪੰਜਾਬ ਵੱਲ ਹਟ 
ਗਏ । ਹੁਣ ਉਨ੍ਹਾਂ ਦਾ ਮਤਲਬ ਪੂਰਾ ਹੋ ਗਿਆ ਸੀ ਅਤੇ ਨਜੀਬ ਦੇ ਬੰਦੇ ਸ਼ਾਹ ਦੈ ਕੰਪੂ ਚੋਂ 
ਵਾਪਸ ਆ ਗਏ ਸਨ । 

ਜਦ ਸੱਤਾਂ ਕੁ ਇਨਾਂ `ਚ ਜਹਾਨ ਖ਼ਾਨ ਵਾਪਸ ਮੁੜ ਗਿਆ ਤਾਂ ਸ਼ਾਹ ਨੇ ਅਫ਼ਜ਼ਾਨਿਸਤਾਨ 
ਨੂੰ ਚਾਲੇ ਪਾਏ ਅਤੇ ਖਾਲਸਾ ਜੀ ਨਾਲ ਮੱਥਾ ਲਾਉਣ ਤੋਂ ਡਰਦਾ ਹੋਸ਼ਿਆਰਪੁਰ, ਜਾਲੰਧਰ, 
ਅੰਮਿਤਸਰ ਜਾਂ ਰੋਇੰਦਵਾਲ, ਤਰਨਤਾਰਨ, ਨੂਰ ਦੀ ਸਰਾਇ ਅਤੇ ਲਾਹੋਰ ਦੇ ਰਸਤੇ 
ਫ਼ੱਡ ਕੇ ਕਸੂਰ, ਪਾਕਪਟਨ ਅਤੇ ਮੁਲਤਾਨ ਦੇ ਰਸਤੇ ਕੰਧਾਰ ਨੂੰ ਚਲਾ ਗਿਆ। 

[ਨਜੀਬੁੱਦੌਲਾ (ਰਸ਼ੀਦ), 121-23: ਤਹਿਮ਼ਨ ਨਾਆ (ਰਾਓ), 116. 

ਸਰਕਾਰ, ਫ਼ਾਲ, ਦੂਸਰੀ, 498-991 
ਖਾਲਸਾ ਜੀ ਨੇ ਮੁੜ ਪੰਜਾਬ ਪਰ ਕਬਜ਼ਾ ਕਰ ਲਿਆ 

ਸਰਦਾਰ ਜੱਸਾ ਸਿੰਘ ਦੀ ਅਗਵਾਈ ਵਿਚ ਖਾਲਸਾ ਜੀ ਨੇ ਅਜਿਹੇ ਹਾਲਾਤ ਪੈਦਾ 
ਕਰ ਦਿੱਤੇ ਸਨ ਕਿ ਅਹਿਮਦ ਸ਼ਾਹ ਮੁੜ ਪੰਜਾਬ ਵਿਚ ਆਪਣੀ ਹਕੂਮਤ ਦਾ ਕੋਈ ਹੱਕ 
ਜਮਾਉਣ ਦਾ ਖਿਆਲ ਛਡ ਕੇ ਪੰਜਾਬ ਦੀ ਰਾਜਧਾਨੀ ਲਾਹੋਰ, ਅਤੇ ਗੁਜਰਾਂਵਾਲਾ, 
ਗੁਜਰਾਤ, ਰੋਹਤਾਸ ਆਦਿ ਸਭ ਅਸਥਾਨ ਸਿੰਘਾਂ ਦੇ ਕਬਜੇ ਵਿਚ ਛਡ ਕੋ ਨਿਰਾਸ ਮੁੜ 











180 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਗਿਆ । ਜਾਲੰਧਰ ਦੁਆਬ਼ ਅਤੇ ਮਾਝੇ ਵਿਚ ਤਾਂ ਸਿੰਘ ਅੱਗੇ ਹੀ ਬੈਠੋ ਰਹੇ ਸਨ । ਰਿਆੜਕੀ 
ਵਿਚ ਭੀ ਮਾਮੂਲੀ ਹਿਲਜੁਲ ਹੀ ਹੋਈ ਸੀ । ਕੇਵਲ ਲਾਹੋਰ ਵਿਚ ਹੀ ਸ਼ਾਹ ਨੇ ਆਪਣਾ 
ਹਾਕਮ ਬਿਠਾਇਆ ਸੀ ਜੋ ਸਿੰਘਾਂ ਦੇ ਆਉਣ ਪਰ ਹੁਣ ਉਠ ਗਿਆ। 

ਜਦ ਸਿੰਘ ਸਰਦਾਰ ਗੁੱਜਰ ਸਿੰਘ, ਲਹਿਣਾ ਸਿੰਘ ਅਤੇ ਸੋਭਾ ਸਿੰਘ ਸ਼ਾਲਾਮਾਰ 
ਬਾਗ਼ ਪਾਸ ਲਾਹੋਰ ਜਾ ਪੁੱਜੇ ਤਾਂ ਸ਼ਾਹ ਵੱਲੋਂ ਨਿਯਤ ਨਾਮ-ਮਾਤਰ ਹਾਕਮ ਦਾਦਨ ਖਾਨ ਨੇ 
ਲਾਹੋਰ ਦੇ ਪਤਵੰਤੇ ਸ਼ਹਿਰੀਆਂ ਪਾਸੋਂ ਸਲਾਹ ਪੁੱਛੀ ਕਿ ਹੁਣ ਕੀ ਕਰਨਾ ਜ਼ਾਹੀਦਾ ਹੈ। 
ਉਨ੍ਹਾਂ ਸਾਰਿਆਂ ਇਕ ਜਬਾਨ ਹੋ ਕੇ ਕਿਹਾ ਕਿ ਰੱਈਅਤ ਸਿੰਘਾਂ ਦੀ ਹਕੂਮਤ ਤੋਂ ਬੜੀ ਖੁਸ਼ 
ਅਤੇ ਰਾਜੀ ਹੈ, ਤੂੰ ਕੋਈ ਰੋਕ ਪਾ ਕੇ ਮੁਸੀਬਤ ਦੇ ਮੂੰਹ ਵਿਚ ਕਿਉਂ ਆਉਦਾ ਹੈਂ ? ਅਸੀਂ 
ਤੇਰੀ ਉਨ੍ਹਾਂ ਨਾਲ ਮੁਲਾਕਾਤ ਕਰਾ ਕੇ ਤੇਰੇ ਗੁਜਾਰੇ ਦਾ ਪ੍ਰਬੰਧ ਕਰ ਦਿੰਦੇ ਹਾਂ । ਚੁਨਾਂਚਿ 
ਜਦ ਦਾਦਨ ਖ਼ਾਨ ਨੇ ਸ਼ਹਿਰੀ ਪਤਵੰਤਿਆਂ ਨਾਲ ਜਾ ਕੇ ਸਿੰਘ ਸਰਦਾਰਾਂ ਨਾਲ ਮੁਲਾਕਾਤ 
ਕੀਤੀ ਤਾਂ ਸਰਦਾਰਾਂ ਨੇ ਉਸ ਦੀ ਬੜੀ ਇੱਜਤ ਕੀਤੀ, ਅਤੇ ਸਾਰੇ ਇਕੱਠੇ ਇਕ ਸਲਾਹ 
ਹੋ ਕੇ ਸ਼ਹਿਰ ਵਿਚ ਦਾਖ਼ਲ ਹੋਏ । ਇਸ ਤਰ੍ਹਾਂ ਪੰਜਾਬ ਦੀ ਰਾਜਧਾਨੀ ਲਾਹੋਰ ਵਿਚ ਮੁੜ 
ਸਰਦਾਰ ਗੁੱਜਰ ਸਿੰਘ, ਲਹਿਣਾ ਸਿੰਘ ਅਤੇ ਸੋਭਾ ਸਿੰਘ ਦਾ ਕਬਜਾ ਹੋ ਗਿਆ ਅਤੇ 
ਉਨ੍ਹਾਂ ਨੇ ਦਾਦਨ ਖ਼ਾਨ ਦੇ ਗੁਜਾਰੇ ਲਈ ਵੀਹ ਕੂਪਏ ਰੋਜ ਪਿਨਸ਼ਨ ਲਾ ਦਿੱਤੀ । 

ਸਰਹੰਦ ਦੇ ਇਲਾਕੇ ਦਾ ਕਬਜ਼ਾ ਪਹਿਲੇ ਵਾਂਗੂੰ ਹੀ ਮਹਾਰਾਜਾ ਅਮਰ ਸਿੰਘ 
ਪਟਿਆਲੇ ਵਾਲੇ ਅਤੇ ਹੋਰ ਫੂਲਕੇ ਅਤੇ ਦੂਸਰੇ ਸਰਦਾਰਾਂ ਪਾਸ ਹੀ ਰਿਹਾ । 

[ਅਲੀ-ਉ-ਦੀਨ, ਇਬਰਤਨਾਮਾ, 240-41: ਖੁਸਵੇਕਤ ਰਾਇ, 62-621। 

ਭਾਵੇਂ ਇਸ ਅੱਠਵੇਂ ਹੱਲੇ ਤੋਂ ਬਾਅਦ ਭੀ ਅਹਿਮਦ ਸ਼ਾਹ ਦੁੱਰਾਨੀ ਨੇ ਦੇ ਹੋਰ ਜੜਨ 
ਪੰਜਾਬ ਵਿਚ ਆਪਣੀ ਕਿਸਮਤ ਅਜਮਾਉਣ ਲਈ ਕੀਤੇ, ਪਰ ਅਸਲ ਵਿਚ ਇਸੇ ਨੂੰ ਹੀ 
ਝਸਦਾ ਅੰਤਮ ਹੱਲਾ ਸਮਝਣਾ ਚਾਹੀਦਾ ਹੈ । ਸੰਨ 1769 ਦੇ ਆਰੰਭ ਵਿਚ ਉਹ ਮੁਸ਼ਕਲ 
ਨਾਲ ਗੁਜਰਾਤ ਦੇ ਲਾਗੇ ਤਕ ਹੀ ਪੁੱਜ ਸਕਿਆ, ਅਤੇ ਸੰਨ 1771 ਵਿਚ ਇਹ ਕਾਗਜ਼ੀ 
ਲਿਖਾ-ਪੜ੍ਹੀ ਦੀ ਹੱਦੋਂ ਅੱਗੇ ਨਾ ਲੰਘਿਆ। 
““ਟਿਆਲੇ ਨੂੰ ਨਹੀਂ ਛੇੜਨਾ”---ਜੱਸਾ ਸਿੰਘ 

ਪਿੱਛੇ ਅਸੀਂ ਦੱਸ ਆਏ ਹਾਂ ਕਿ ਅਨਵੇਂ ਹੱਲੇ ਵੇਲੇ ਅਹਿਮਦ ਸ਼ਾਹ ਨੇ ਜਤਨ ਕੀਤੇ 
ਸਨ ਕਿ ਖਾਲਸੇ ਉਸ ਨਾਲ ਸੁਲਾਹ ਕਰ ਲੈਣ। ਪਰ ਨਾ ਤਾਂ ਸਰਦਾਰ ਲਹਿਣਾ ਸਿੰਘ 
ਅਤੇ ਨਾਂ ਹੀ ਸਰਦਾਰ ਜੱਸਾ ਸਿੰਘ ਅਤੇ ਹੋਰ ਕੋਈ ਸਰਦਾਰ ਉਸ ਨਾਲ ਕਿਸੇ ਤਰ੍ਹਾਂ ਦੀ 
ਕੋਈ ਗੱਲ-ਬਾਤ ਕਰਨ ਨੂੰ ਤਿਆਰ ਹੋਇਆ ਸੀ। ਕੇਵਲ ਪਟਿਆਲੇ ਦੇ ਮਹਾਰਾਜਾ 
ਅਮਰ ਸਿੰਘ ਹੀ ਉੱਸ ਨੂੰ ਸਰਹੰਦ ਮਿਲੇ ਅਤੇ ਮਹਾਰਾਜਗੀ ਦਾ ਖਿਤਾਬ ਪ੍ਰਾਪਤ ਕੀਤਾ । 
ਇਹ ਗੱਲ ਸਿੰਘ ਸਰਦਾਰਾਂ ਨੂੰ ਚੰਗੀ ਨਾ ਲੱਗੀ। ਇਸ ਤੋਂ ਪਹਿਲਾਂ ਜਦ ਬਾਬਾ ਆਲਾ 
ਸਿੰਘ ਸ਼ਾਹ ਨੂੰ ਮਿਲੇ ਸਨ ਅਤੇ ਰਾਜਗੀ ਦੀਆਂ ਨਿਸ਼ਾਨੀਆਂ ਧੈਂਸਾ ਅਤੇ ਨਿਸ਼ਾਨ--ਤਬਲੋ 
ਅਲਮ---ਅਹਿਮਦ ਸ਼ਾਹ ਪਾਸੋਂ ਪਰਵਾਨ ਕਰ ਲਏ ਸਨ ਤਾਂ ਦਲ ਖਾਲਸੇ ਨੇ ਨਾਰਾਜ ਹੋ 





ਦੁੱਹਾਨੀ ਦਾ ਅੰਤਮ ਹੱਲਾ (1766-62) 181 
ਕੇ ਪਟਿਆਲੇ ਤੇ ਚੜ੍ਹਾਈ ਕਰ ਦਿੱਤੀ ਸੀ ਜਿਸ ਨੂੰ ਸਰਦਾਰ ਜੱਸਾ ਸਿੰਘ ਨੇ ਰਫ਼ਾ ਦਫ਼ਾ 
ਕਰ ਦਿੱਤਾ ਸੀ । 

ਹੁਣ ਫੇਰ ਹਾਲਾਤ ਬਿਗੜਦੇ ਦਿਸ ਰਹੇ ਸਨ। ਦਲ ਨੇ ਪਰਤੱਖ ਤੋਰ ਤੇ ਤਾਂ 
ਪਟਿਆਲੇ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਪਰ ਕਈ ਸਰਦਾਰਾਂ ਦੇ ਦਿਲ ਵਿਚ 
ਮਹਾਰਾਜਾ ਅਮਰ ਸਿੰਘ ਦਾ ਸ਼ਾਹ ਨੂੰ ਜਾ ਕੇ ਮਿਲਨਾ ਰੜਕ ਜਰੂਰ ਰਿਹਾ ਸੀ । ਸੰਨ 
1767 ਦੀ ਗਰਮੀ ਦੀ ਮੋਸਮ ਵਿਚ ਜਦ ਸਰਦਾਰ ਜੱਸਾ ਸਿੰਘ, ਸਰਦਾਰ ਬਘੇਲ ਸਿੰਘ 
ਕਰੋੜ-ਸਿੰਘੀਆਂ ਅਤੇ ਕੁਝ ਹੋਰ ਸਰਦਾਰ ਮਾਲਵੇ ਵਿਚ ਵਿਰਰਦੇ ਹੋਏ ਪਟਿਆਲੇ 
ਆਏ, ਤਾਂ ਮਹਾਰਾਜਾ ਅਮਰ ਸਿੰਘ ਇੱਥੇ ਨਹੀਂ ਸਨ । ਸਰਦਾਰ ਬਘੇਲ ਸਿੰਘ ਨੂੰ ਖਿਆਲ 
ਆਇਆ ਕਿ ਪਟਿਆਲੇ ਉੱਤੋਂ ਕਬਜਾ ਕਰ ਲੈਣ ਦਾ ਇਹ ਇਕ ਚੰਗਾ ਮੋਕਾ ਹੈ । ਇਸ 
ਪ੍ਰ ਸਰਦਾਰ ਜੱਸਾ ਸਿੰਘ ਨੇ ਕਿਹਾ ਕਿ “ਨਹੀਂ, ਪਟਿਆਲੇ ਨੂੰ ਨਹੀਂ ਛੇੜਨਾ” । ਸਰਦਾਰ 
ਦਾ ਖਿਆਲ ਸੀ ਕਿ ਜੈ ਕੁਝ ਹੋਣਾ ਸੀ, ਸੋ ਹੈ ਗਿਆ। ਖਾਲਸੇ ਦੇ ਹੁਣ ਤਕ ਦੇ ਸਾਰੇ 
ਜਤਨ ਅਹਿਮਦ ਸ਼ਾਹ ਅਤੇ ਉਸ ਦੇ ਨਿਯਤ ਕੀਤੇ ਪਰਦੇਸੀ ਹਾਕਮਾਂ ਪਾਸੋਂ ਦੇਸ਼ ਨੂੰ 
ਆਜ਼ਾਦ ਕਰਨ ਲਈ ਸਨ, ਜੋ ਸਫਲ ਹੋ ਚੁੱਕੇ ਸਨ । ਹੁਣ ਤਾਕਤ ਹੱਥ ਆਂ ਜਾਣ ਪਰ 
ਇਸ ਦੀ ਇਸ ਤਰ੍ਹਾਂ ਵਰਤੋਂ ਆਪਣੇ ਹੀ ਪਰਣਾਲੇ ਭੰਨਣ ਵਾਲੀ ਗੱਲ ਸੀ । ਪਟਿਆਲੇ ਦਾ 
ਘਰ ਗੁਰੂ ਦਾ ਵਰੋਸਾਇਆ ਹੋਇਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੋ ਪਟਿਆਲੇ ਦੇ 
ਵਡਿਕਿਆਂ ਭਾਈ ਤਲੋਕਾ ਅਤੇ ਭਾਈ ਰਾਆ ਦੇ ਨਾਉਂ ਆਪਣੇ 2 ਭਾਦੋਂ ਸੰਮਤ 1653 
ਬਿ, 2 ਅਗਸਤ, ਸੰਨ 1696 ਈ., ਦੇ ਇਕ ਹੁਕਮਨਾਮੇ ਵਿਚ ਲਿਖਿਆ ਸੀ “ਤੋਰਾਂ 
ਘਰੁ ਮੇਰਾ ਹੈ.ਤੇਰਾ ਘਜੁ ਮੋਰਾ ਅਸੈ..ਤੇਰੇ ਉੱਤੇ ਅਸਾਡੀ ਖਰੀ ਮਿਹਰਫਾਨਗੀ ਅਸੈ”। 
ਇਸ ਕਰਕੇ ਇਸ ਤੇ ਚੜ੍ਹਾਈ ਜਾਂ ਕਬਜਾ ਕਰਨਾ ਸਰਦਾਰ ਜੱਸਾ ਸਿੰਘ ਦੇ ਖਿਆਲ ਵਿਚ 
ਜੋਗ ਨਹੀਂ ਸੀ । 

ਮਹਾਰਾਜਾ ਅਮਰ ਸਿੰਘ ਨੂੰ ਜਿਸ ਵੇਲੇ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ 
ਸਰਦਾਰ ਜੱਸਾ ਸਿੰਘ ਦਾ ਬਹੁਤ ਧੰਨਵਾਦ ਕੀਤਾ ਅਤੇ ਸ਼ੁਕਰਾਨੇ ਵਜੋਂ ਈਸੜਹ ਦਾ ਪਰਗਨਾ 
ਉਨ੍ਹਾਂ ਦੀ ਭੇਟ ਕੀਤਾ। __ [ਤਾਗੀਖ ਪਟਿਆਲਾ, 74-5, ਹੁਕਮਨਾਮੇ ਨੰ. 43, ਪੰਨਾ 146-47] 








ਅਸਿਆਇ ਸ਼ਤਾਈਵਾਂ 
ਸ਼ੱਟ ਰੁਹੇਲੇਂ ਅਤੇ ਖਾਲਸਾ ਜੀ 


ਭਰਤਪੁਰੀਆਂ ਅਤੇ ਜੈਪੁਰੀਆਂ ਦਾ ਬਖੇੜਾ ਖ਼ਤਮ 

ਰਾਜਾ ਜਵਾਹਰ ਸਿੰਘ ਪੁਸ਼ਕਰ ਤੀਰਥ ਤੋਂ ਮੁੜਿਆ ਆਂ ਰਿਹਾ ਸੀ ਕਿ ਸਵਾਈ ਮਾਧੋ 
ਸਿੰਘ ਜੈਪੁਰੀਏ ਨੇ ਆਪਣਾ ਵੈਰ ਕੱਢਣ ਲਈ ਨਾਰਨੌਲ ਤੋਂ 23 ਕੁ ਮੈਲ ਦੱਖਣ-ਲਹਿੰਦੇ 
ਨੂੰ ਮਾਉੱਡੇ ਤੇ ।4 ਦਸੰਬਰ, ਸੰਨ 1767, ਨੂੰ ਹੱਲਾ ਕਰ ਕੇ ਉਸ ਦਾ ਕਾਫੀ ਨੁਕਸਾਨ ਕਰ 
ਦਿੱਤਾ ਸੀ ਅਤੇ ਉਹ ਮੁਸ਼ਕਲ ਨਾਲ ਬਚ ਕੇ ਜਾ ਸਕਿਆ ਸੀ । ਇਸ ਤੋਂ ਛੇਤੀ ਹੀ ਪਿੱਛੋਂ 
ਫਰਵਰੀ ਸੰਨ 1768 ਵਿਚ ਮਾਧੋ ਸਿੰਘ ਨੇ ਫੇਰ ਜੱਟਾਂ ਦੇ ਇਲਾਕੇ ਤੇ ਜਾ ਧਾਵਾ ਕੀਤਾ ਅਤੇ 
29 ਫ਼ਰਵਰੀ ਨੂੰ ਕਾਮਾ ਦੀ ਲੜਾਈ ਵਿਚ ਜੱਟਾਂ ਨੂੰ ਭਜਾ ਦਿੱਤਾ, ਪਰ ਸਰਦਾਰ ਜੱਸਾਂ 
ਸਿੰਘ ਆਹਲੂਵਾਲੀਏ ਨਾਲ ਜਦ ਦਲ-ਖਾਲਸਾ ਦੇ ਵੀਹ ਹਜਾਰ ਸਿੰਘ ਰਾਜਾ ਜਵਾਹਰ 
ਸਿੰਘ ਦੀ ਸਹਾਇਤਾ ਲਈ ਆ ਪੁੱਜੇ ਤਾਂ ਮਾਧੋ ਸਿੰਘ ਦੀ ਰਾਜਪੂਤ ਫੌਜ ਆਪਣੀ ਆਖਰੀ 
ਜਿੱਤ ਦੀ ਆਸ ਨਾਂ ਰਹਿਣ ਕਰਕੇ ਪਿੱਛੇ ਹਟ ਗਈ ਅਤੇ ਆਪਣੇ ਇਲਾਕੇ ਨੂੰ ਮੁੜ ਗਈ, 
ਅਤੇ ਇਸ ਤਰ੍ਹਾਂ ਜਵਾਹਰ ਸਿੰਘ ਦੀ ਖਲਾਸੀ ਹੋਈ । ਇਸ ਵੇਲੇ ਰਾਜਾ ਜਵਾਹਰ ਸਿੰਘ ਨੇ 
ਖਾਲਸਾ ਜੀ ਨੂੰ ਖਰਚ ਪੱਠੇ ਲਈ ਸਤ ਲੱਖ ਰੁਪਇਆ ਮਹੀਨਾ ਨਜ਼ਰਾਨਾ ਭੇਟ ਕੀਤਾ । 
(ਸਰਕਾਰ, ਫ਼ਾਲ, 477-80,513-14. ਕਾਨੂਗੋ, ਜਾਟਸ, 213-1511 ਇਸ ਤੋਂ ਛੇਤੀ ਹੀ ਬਾਅਦ 
ਹਫ਼ਤੇ ਦੇ ਅੰਦਰ ਅੰਦਰ ਹੀ 6 ਮਾਰਚ ਸੰਨ 1768 ਨੂੰ ਰਾਜਾ ਮਾਧੋ ਸਿੰਘ ਦਾ ਦੇਹਾਂਤ ਹੋ 
ਗਿਆ ਅਤੇ ਚਾਰ ਪੰਜ ਮਹੀਨੇ ਪਿੱਛੋਂ ਜਵਾਹਰ ਸਿੰਘ ਭੀ ਕਤਲ ਹੋ ਗਿਆ। ਹੁਣ ਅੱਗੇ ਨੂੰ 
ਸਰਦਾਰ ਜੱਸਾ ਸਿੰਘ ਦੀ ਜ਼ਿੰਦਗੀ ਵਿਚ ਖਾਲਸਾ ਜੀ ਨੂੰ ਭਰਤਪੁਰ ਅਤੇ ਰਾਜਸਥਾਨ ਦੇ 
ਇਲਾਕਿਆਂ ਵਿਚ ਜਾਣ ਦੀ ਲੋੜ ਨਾ ਪਈ ਅਤੇ ਉਨ੍ਹਾਂ ਦਾ ਵਾਹ ਕੇਵਲ ਰੁਹੇਲਿਆਂ, 
ਦਿੱਲੀ ਦੇ ਅਹਿਲਕਾਰਾਂ ਅਤੇ ਮਰਾਨਿਆਂ ਨਾਲ ਹੀ ਪਿਆ। 
ਨਜੀਬੁੱਦੋਲਾ ਰੁਹੇਲਾ ਹਾਰ ਮੰਨ ਲਿਆ 

ਸੰਨ 176? ਦੀ ਦੀਵਾਲੀ (22 ਅਕਤੂਬਰ) ਤੋਂ ਬਾਅਦ ਖਾਲਸਾ ਜੀ ਸਿਆਲ ਦੇ 
ਮੋਸਮ ਵਿਚ ਪਾਣੀਪਤ ਦੇ ਇਲਾਕੇ ਫਿਚ਼ ਜਾ ਉਤਰੇ । ਨਜੀਬੁੱਦੋਲਾ ਉਨ੍ਹਾਂ ਦੇ ਟਾਕਰੇ ਲਈ 
ਫੌਜ ਲੈ ਕੇ ਗਿਆ ਪਰ ਉਸ ਨੇ ਮਹਿਸੂਸ ਕੀਤਾ ਕਿ ਖਾਲਸਿਆਂ ਨੂੰ ਰੋਕ ਸਕਣਾ ਉਸ ਦੇ 
ਬਸ ਦੀ ਗੱਲ ਨਹੀਂ ਰਹੀ । ਨਜੀਬ ਦੇਖ ਰਿਹਾ ਸੀ ਕਿ ਜਿਨ੍ਹਾਂ ਨੇ ਸਰਹੰਦ ਪਰ ਕਬਜ਼ਾ ਕਰ 





ਜੱਟ, ਰੁਹੇਲੈ ਅਤੇ ਖਾਸਾ ਜੀ 183 
ਲਿਆ ਹੈ ਅਤੇ ਲਾਹੋਰ ਭੀ ਲੈ ਲਿਆ ਹੈ ਅਤੇ ਸਾਰੇ ਪੰਜਾਬ ਤੇ ਰਾਜ ਜਮਾ ਕੇ ਆਪਣਾ 
ਸਿੱਕਾ ਜਾਰੀ ਕਰ ਦਿੱਤਾ ਹੈ, ਉਨ੍ਹਾਂ ਅੱਗੋ ਅੜਨਾ ਹੁਣ ਮੁਸ਼ਕਲ ਹੈ। ਕੋਈ ਵੱਡੀ ਗੱਲ 
ਨਹੀਂ ਕਿ ਜੇ ਹੱਲਾ ਕਰ ਕੇ ਦਿੱਲੀ ਨੂੰ ਆ ਪਏ ਤਾਂ ਇਥੇ ਭੀ ਕਬਜਾ ਕਰ ਲੈਣ। ਉਸ 
ਹਾਲੜ ਵਿਜ਼ ਮੁਗ਼ਲਾਂ ਦੀ ਰਾਜਧਾਨੀ ਭੀ ਹੱਥੋਂ ਚਲੀ ਜਾਏਗੀ ਅਤੇ ਸ਼ਾਹਜ਼ਾਦਿਆਂ ਅਤੇ 
ਰਾਜ-ਮਾਤਾ ਮਲਿਕਾ ਜ਼ੀਨਤ ਮਹੱਲ ਦੀ ਰਾਖੀ ਕਰ ਸਕਣੀ ਸੰਭਵ ਨਹੀਂ ਰਹੇਗੀ । 
ਆਪਣੀ ਇਸ ਬੇ-ਬਸੀ ਦੀ ਹਾਲਤ ਵਿਚ ਨਜੀਬੁੱਦੋਲਾ ਨੇ ਬਾਦਸ਼ਾਹ ਸ਼ਾਹ ਆਲਮ ਦੂਸਰੇ 
ਨੂੰ ਅਲਾਹਾਬਾਦ ਲਿਖਿਆ : 

“ਇਸ ਘੜੀ ਤਕ ਮੈਂ ਨੌਜਵਾਨ ਸ਼ਾਹਜ਼ਾਦਿਆਂ ਅਤੇ ਰਾਜ-ਮਾਤ' ਦੀ ਪੂਰੀ 
ਤਨਦੇਹੀ ਅਤੇ ਵਫਾਦਾਰੀ ਨਾਲ ਸੇਵਾ ਕੀਤੀ ਹੈ, ਪਰ ਹੁਣ ਉਨ੍ਹਾਂ ਦੀ ਰਾਖੀ ਲਈ 
ਜਿਤਨੇ ਸਾਹਸ ਦੀ ਲੋੜ ਹੈ ਉਹ ਮੇਰੇ ਪਾਸੋਂ ਹੋਰ ਨਹੀਂ ਹੋ ਸਕਦਾ। ਇਸ ਲਈ 
ਹਜੂਰ ਨੂੰ ਆਪਣੀ ਰਾਜਧਾਨੀ ਵਿਚ ਪੁੱਜ ਕੇ ਆਪਣੀ ਇੱਜ਼ਤ ਦੀ ਆਪ ਰਾਥੀ 
ਕਰਨੀ ਚਾਹੀਦੀ ਹੈ । ਹਜੂਰ ਦੇ ਇਸ ਵਾਸ ਦੀ ਸਪਸ਼ਟ ਬੇਨਤੀ ਹੈ ਕਿ ਹੁਣ ਬਦਲੇ 

ਹੋਏ ਹਾਲਤ ਵਿਚ ਉਹ ਆਪਣੀਂ ਸੈਵਾ ਨਿਭਾਉਂਣ ਦੇ ਜੋਗ ਨਹੀਂ ।” 
ਇਸੇ ਤਰ੍ਹਾਂ ਨਜੀਬੁੱਦੋਲਾ ਨੇ ਰਾਜਮਾਤਾ ਜੀਨਤ ਮਹੱਲ ਨੂੰ ਲਿਖਿਆ ਕਿ ਮੈਂ ਦਿੱਲੀ 
ਦੀ ਰਾਬੀ ਕਰ ਸਕਣ ਦੇ ਅਸਮਰਥ ਹਾਂ ਅਤੇ ਜੇ ਤੁਹਾਡੀ ਇੱਛਾ ਹੋਵੇ ਤਾਂ ਮੈਂ ਕਿਲੇ ਵਿਚ 
ਸਿੱਖਾਂ ਦਾ ਜੋਰ ਜਿਆਦਾ ਪੈ ਗਿਆ ਹੈ ਅਤੇ ਮੈਂ ਹੁਣ ਆਪਣੀ ਰਾਖੀ ਕਰ ਸਕਣ ਜੋਗਾ ਭੀ 
ਨਹੀਂ ਹਾਂ । ਮੈਂ ਰਾਜਸੀ ਜੀਵਨ ਤੋਂ ਅੱਡ ਹੋ ਕੇ ਮੱਕੇ ਦੇ ਹੱਜ ਲਈ ਚਲਾ ਜਾਣਾਂ ਚਾਹੁੰਦਾ ਹਾਂ 
ਜਾਂ ਕਿਸੇ ਗੁਪਤ ਥਾਂ ਜਾ ਕੇ ਚੁਪ ਕਰੀਤੇ ਦਿਨ ਕਟੀ ਕਰ ਲੈਣਾ ਚਾਹੁੰਦਾ ਹਾਂ [ਸਰਫਾਰ, 
ਫ਼ਾਲ, 403-041"। ਇਸ ਤਰ੍ਹਾਂ ਨਜੀਬੁੱਦੌਲਾ ਨੇ ਖੁਲ੍ਹਮ ਖੁਲ੍ਹਾ ਖਾਲਸਿਆਂ ਪਾਸੋਂ ਹਾਰ ਮੰਨ 
ਲਈ । 


₹,..10ਦ 5108 ੧੮੬ $₹ਡ1 0 $੬੩ ਮੋਮ 7501ਮ੍ਟ 1੧ 10॥1€7 ੧੩0 50010. 11੧2 000 
160%3੧ 0720100 5080, [ਸ੩ਟ1ਇ811?' 0੬310. ਮ। ਵਕ੧ 1767. 1੩੦ ਟੂ$ਦਟ।। 10੬੧8 90000- 
੧5੯ £0093ਟਏ. .../0 1੦੯ ੧੧੬ 0512 1੧8)16 ੮0ਇ55੬0 15੬1੧ ੧3੧੬੧. 1! ਜਨਵ 9॥1₹ 
8੬31151 ੧31 ਏ8012 ੩110੧ ॥। 811੧5, ਭਫ6 ੧੧੧੧ ੩11 ਪਏ ਏਜ੬ਲ$ 67 ੩ 8੮1੧ 
₹1901...]੩0[9...88੧ ਜਿ 180 36 1851 ੧ 38੩0੧ ਹਟਇਿਕ. 1੬ 1੧6 58੯੬0 05 56੪੬1ਵ॥ 
16੧8116 ੧੦ 0੬ਟ13€0 105 ੮8੧3੧ 800 ਗਿ009$ 85 191 3$ ॥ਏ ੮0410. &0੧ 1 ਮਰ 
6੩੬2੬ 2੭੯੬ ੧੦ 7₹੧3ਟ॥ ੧ 98197 06100 18 [੧੧੪58ਟ੪1 ੭੦੬੧5. 7ਟ ੧701€ ੧ਹਾੱਵਇ 
£।ਮ੍ਰ2॥॥ 21੩੧੧ 218੧੧ : 

"(1901 ੧੧੬ ੧੫੭ 1 1੩੯੬ ਸਲ॥੧ਇਿ।ਇਰ (0 10135 ਧ€੯0598 ੩ਜਹਂ 10981 ੧੦ ੧੧੬ 

$001 1॥116ਏ£ 310 ੬੩-£॥ਮ੍ਰਮਦ੧5 (ਸ। 12810 7011. 10 1 30) 8੦ 1612 261ਦ ੧ 

੯09੧100੬ 11 50੪1 ੧੦ 11੦0 ੧੪ਮਿੰਟ0 ੧ ਗ੩੮੯5567੧' ੧ ੧੧7 (ਮ੦੧੬616॥. 0&ਏ( 

੧002 ੧੮125 ਕਹੈ੯੦੬ਏ 10 ੧001 ੮2&10%1 880 ₹੦0੧5ਏ੧6 ਹੱੰਦਟਿ6 ੧੮੧ ॥0ਧੀ, 

੧607 ੯੪558 0300) ।੬(1੬5ਵ1੧5 818੧ ੧ 15 ਭ0੧ ₹0੍0੧੧ ੧ 0)ਏ €॥0ਦੂਏ 3% 1੧5 

ਭਜ੬3੦ 510080013." 





57੨, 2; ਸਏ 702 


184 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਨਜੀਬੁੱਦੋਲਾ ਨੇ ਜ਼ਾਬਿਤਾ ਖ਼ਾਨ ਨੂੰ ਪਗੜੀ ਦੇ ਦਿੱਤੀ (ਮਾਰਚ 1768) 
ਆਪਣੇ ਅਸਤੀਫੇ ਲਿਖ ਭੇਜਣੋ ਕੋਈ ਰਾਜਸੀ ਧਮਕੀ ਜਾਂ ਕੋਈ ਹੋਰ ਚਾਲਾਕੀ ਨਹੀਂ ਸੀ, 
ਬਲਕਿ ਉਹ ਸੱਚ ਮੁੱਜ਼ ਹੀ ਇਹ ਸਮਝਦ: ਸੀ ਕਿ ਸਿੰਘਾਂ ਦੀ ਵਧਦੀ ਜਾ ਰਹੀ ਤਾਕਤ ਦੇ 
ਸਾਹਮਣੇ ਖੜੋ ਸਕਦਾ ਉਸ ਲਈ ਸੰਭਵ ਨਹੀਂ ਰਿਹਾ। ਇਸ ਲਈ ਉਸ ਨੇ ਆਪਣੇ ਘਰ 
ਵਾਲਿਆਂ ਨਾਲ ਸਲਾਹ ਕਰ ਕੇ ਅਤੇ ਬੜੇ ਧਿਆਨ ਨਾਲ ਅੱਗਾਂ ਵਿਜ਼ਾਰ ਕੇ ਆਪਣੇ ਪੁੱਤਰ 
ਜ਼ਾਬਿਤਾ ਖ਼ਾਨ ਨੂੰ ਆਪਣੀ ਥਾਂ ਨਿਯਤ ਕਰ ਦਿੱਤਾ ਅਤੇ ਆਪਣੀ ਪਗੜੀ ਉਸ ਦੇ ਸਿਰ ਤੇ 
ਫੋਜੀ ਅਧਿਕਾਰ ਉਸ ਨੂੰ ਦੇ ਦਿੱਤੇ । ਬਾਹਰ ਦੀਆਂ ਤਾਕਤਾਂ ਨਾਲ ਸੰਬੰਧਾਂ ਵਿਚ ਭੀ ਉਸ 
ਨੂੰ ਪੂਰੀਂ ਪੂਰੀ ਖੁਲ੍ਹ ਦੇ ਦਿੱਤੀ ਅਤੇ ਜਾਬਿਤਾ ਖ਼ਾਨ ਨੂੰ ਕਹਿ ਦਿੱਤਾ ਕਿ ਸਿੱਖਾਂ ਨਾਲ, ਬਿਨਾਂ 
ਕਿਸੇ ਹੋਰ ਨੂੰ ਪੁੱਛਣ ਪਛਾਣ ਦੇ, ਸੁਲਾਹ ਜਾਂ ਲੜਾਈ ਨਾਲ ਜਿਵੇਂ ਉਸ ਦੀ ਮਰਜੀ ਹੋਵੇ 
ਫੈਸਲਾ ਕਰ ਲਵੇ । ਇਸ ਦੇ ਨਾਲ ਹੀ ਨਜੀਬ ਨੇ ਦਿੱਲੀ ਤੋਂ ਆਪਣਾ ਨਾਇਬ ਸੁਲਤਾਨ 
ਖ਼ਾਨ ਵਾਪਸ ਬੁਲਾ ਲਿਆ ਅਤੇ ਆਪਣਾ ਮਾਲ ਅਸਬਾਬ ਭੀ ਉਥੋਂ ਲੈ ਆਂਦਾ । ਜਾਬਤਾ 
ਖ਼ਾਨ ਭੀ ਆਪਣੇ ਪਿਤਾ ਨਾਲ ਸਹਿਮਤ ਸੀ ਕਿ ਖਾਲਸਿਆਂ ਨਾਲ ਲੜਾਈ ਵਿਚ ਵਾਰੇ 
ਨਹੀਂ ਆਇਆ ਜਾ ਸਕਣਾ। ਇਸ ਲਈ ਉਸ ਨੇ ਲੁਹਾਰੀ ਅਤੇ ਜਲਾਲਾਬਾਦ ਵਿਚ ਸਿੰਘ 
ਸਰਦਾਰਾਂ ਨਾਲ ਸੁਲਾਹ ਕਰ ਲਈ । 
[ਨਜਾਸ਼ੱਦੋਠ਼ਾ (ਰਸੀਦ). 125-26; ਸਰਕਾਰ, ਫ਼ਾਲ, ਦੂਸਰਾ, 464-05] 

ਨਜੀਬੁੱਦੋਲਾ ਦੇ ਅਸਤੀਫੇ ਨਾਲ ਅਲਾਹਾਬਾਦ ਬੈਠੇ ਬਾਦਸ਼ਾਹ ਸ਼ਾਹ ਆਲਮ ਨੂੰ 
ਬੜਾ ਫ਼ਿਕਰ ਪੈ ਗਿਆ ਕਿ ਨਜੀਬੁੱਦੋਲਾ ਦੇ ਦਿੱਲੀ ਤੋਂ ਚਲੋ ਜਾਣ ਤੋਂ ਬਾਅਦ ਰਾਜ-ਮਾਤਾ 
ਅਤੇ ਯੁਵਰਾਜ ਆਦਿ ਦੀ ਦਿੱਲੀ ਵਿਬ ਕੋਣ ਰਾਖੀ ਕਰੇਗਾ, ਅਤੇ ਜੇ ਸਾਰਾ ਸ਼ਾਹੀ ਟੱਬਰ 
ਕਬੀਲਾ ਦਿੱਲੀ ਤੋਂ ਬੁਲਾ ਲਿਆ ਗਿਆ ਤਾਂ ਸਿੱਖ, ਜੋ ਸਰਹੰਦ ਵਿਚ ਪੱਕੀ ਤਰ੍ਹਾ ਰਾਜਸੀ 
ਹਾਕਮ ਪਰਵਾਨ ਹੋ ਗਏ ਹਨ ਅਤੇ ਹਰਿਆਣੇ ਅਤੇ ਉੱਪਰਲੀ ਦੁਆਬ ਵਿਚ ਜਿਨ੍ਹਾਂ ਦਾ 
ਸਭ ਤੋਂ ਵੱਧ ਬੋਲ ਬਾਲਾ ਹੋ ਰਿਹਾ ਹੈ, ਬੇ-ਰੋਕ ਟੋਕ ਰਾਜਧਾਨੀ ਪਰ ਕਬਜਾ ਕਰ ਲੈਣਗੇ 
ਅਤੇ ਉਨ੍ਹਾਂ ਦੇ ਡਾਢੇ ਹੱਥਾਂ ਵਿਚੋਂ ਇਸ ਨੂੰ ਛੁਡਾ ਸਕਣਾ ਬਾਦਸ਼ਾਹ ਲਈ ਅਸੰਭਵ ਹੋਵੇਗਾ । 
ਜਿਸ ਦੇ ਹੱਥ ਵਿਚ ਰਾਜਧਾਨੀ ਹੈ, ਕੁਦਰਤੀ ਤੋਰ ਤੇ ਬਾਦਸ਼ਾਹ ਬਣਾਉਣਾ ਜਾਂ ਹਟਾਉਣਾ 
/(6ਅ# ੭੬੭ 850 24667 

"0 0੬ 00੮₹ਜਲੂਟ=-ਟਿੰਗਜ੍ਰਨਏ55 28੧ਗ! €ਸਿਸ81, ॥ ਦ0੬ ।੧ 0 ਕਨਸਏ ੧੬੧੧੧, 1€- 
51201 ਮਿੰਠ 850 97 02ਇ80110£ 12110 8੩੧ ਹਮਿੱਦਡ10£ ੧੩ 56071 ੧੧2 ੧੧੧੧੬ 70$%੧ ਤਿ911$ਊ 
॥੧ ਹੋਇ 7੧੧ ੧ 102 £ਨ੭੪੦੧ % 118080%9 1 6 ਹੰਟਕਦਓ 10 132 3006 0ਮਮ ਹਦ $106 
1੦ [ਸਏ੪31ਹ ੩9 ਮੋਏ ੧੪੨ ਹ॥੩੦12 ੧) ਸਿ?₹10ਟ 3੦1 ॥1੩ 0੧੯ 5੯੦0716, 13੬ %1੬0 ਹ7 


$86810ਊ 05 :60110681 #9ਡ# ਹ$' 1੧8੬0 3 (ਮੈ ਇਸਿ&ਏਟ 1੦ ੪€5ਟ&. 0 1੬011 ੧6 
$0॥ਟ €65£॥012 60੯3੧" [ਨਡਇਲ, #੭# 202 3;42ਨ8/੬ &ਲ97=, ਮੈ. 403-04]. 





ਜੱਟ, ਰੁਹੇਲੇ ਅਤੇ ਖਾਲਸਾ ਜੀ 185 
ਉਸੇ ਦੇ ਹੱਥ ਹੁੰਦਾ ਹੈ । ਫੇਰ ਦਿੱਲੀ ਦੇ ਮਾਲਕ ਬਣ ਜਾਣ ਪਰ ਸਿੱਖਾਂ ਨੂੰ ਕੋਣ ਰੋਕ ਸਕਦਾ 
ਹੈ ਜੇ ਉਹ ਦਿੱਲੀ ਦੇ ਮੰਗਤਿਆਂ ਵਰਗੇ ਅਵਾਰਾਗਰਦ ਸ਼ਾਹਜਾਦਿਆਂ ਦੀ ਹੈੜ੍ਹ ਵਿਚੋਂ 
ਕਿਸੇ ਕਾਠ ਦੀ ਪੁਤਲੀ ਨੂੰ ਬਾਦਸ਼ਾਹ ਬਣਾ ਦੇਣ ਅਤੇ ਉਸ ਦੇ ਕਾਨੂੰਨੀ ਅਧਿਕਾਰ ਦੇ 
ਪਰਦੇ ਹੋਠ ਦਿੱਲੀ ਦੇ ਸਾਮਰਾਜ ਨੂੰ ਆਪ ਜਿੱਤ ਲੈਣ ।” 
ਸਰਦਾਰ ਜੱਸਾ ਸਿੰਘ ਦੀ ਬਾਦਸ਼ਾਹ ਸ਼ਾਹ ਆਲਮ ਨੂੰ ਚਿੱਠੀ ਅਤੇ ਉਸ ਦਾ ਜਵਾਬ 

ਪਰ ਮਾਲੂਮ ਹੁੰਦਾ ਹੈ ਖਾਲਸਾ ਜੀ ਦਾ ਅਜਿਹਾ ਕੋਈ ਮਨਸ਼ਾ ਨਹੀਂ ਸੀ। ਬਲਕਿ 
ਜਨਵਰੀ ਸੰਨ 1768 ਵਿਚ ਸਰਦਾਰ ਜੱਸਾ ਸਿੰਘ ਨੋ ਇਕ ਚਿੱਠੀ ਬਾਦਸ਼ਾਹ ਸ਼ਾਹ-ਆਲਮ 
ਨੂੰ ਅਲਾਹਾਬਾਦ ਲਿਖੀ ਸੀ ਕਿ ਜੋ ਬਾਦਸ਼ਾਹ ਦਿੱਲੀ ਨੂੰ ਆ ਜਾਏ ਤਾਂ ਸਾਰੀ ਹਕੂਮਤ 
ਫੇਰ ਇਕੱਠੀ ਹੋ ਕੇ ਉਸ ਨੂੰ ਮਿਲ ਜਾਏਗੀ। ਇਸ ਦੇ ਉਤਰ ਵਿਚ ਬਾਦਸ਼ਾਹ ਨੋ ਸਰਦਾਰ 
ਨੂੰ ਲਿਖਿਆ ਕਿ ਮੈਂ ਹਰ ਵੇਲੇ ਸੋਚ ਰਿਹਾ ਹਾਂ ਕਿ ਮੈਂ ਦਿੱਲੀ ਪਹੁੰਚ ਜਾਵਾਂ ਪਰ ਇਹ ਤਾਂ 
ਹੀ ਹੋ ਸਕਦਾ ਹੈ ਜੇ ਸਰਦਾਰ ਆਪ ਹੋਰ ਸਾਰੇ ਸਿੱਖ ਸਰਦਾਰਾਂ ਨੂੰ ਇਕੱਠੇ ਕਰ ਕੇ ਮੇਰੇ 
ਨਾਲ ਚਲੋ। ਫੋਰ ਰਾਜ ਵਿਚ ਅਮਨ ਹੋਂ ਜਾਏਗਾ ਅਤੇ ਵੈਰੀ ਘਬਰਾ 
ਜਾਣਗੇ । ਮੈਨੂੰ ਹੈਰਾਨੀ ਹੈ ਕਿ ਇਕੱਠੇ ਹੋਣ ਦੀ ਥਾਂ ਲਗਭਗ ਹਰ ਰੋਜ ਕਿਸੇ ਨਾ ਕਿਸੇ 
ਸਰਦਾਰ ਵੱਲੋਂ ਚਿੱਠੀ ਆ ਜਾਂਦੀ ਹੈ ਅਤੇ ਹਰ ਪਾਸਿਓ' ਚਿੱਠੀਆਂ ਵਧਦੀਆਂ ਜਾਂਦੀਆਂ 
ਰਨ । ਇਸ ਲਈ ਚਾਹੀਦਾ ਇਹ ਹੈ ਕਿ ਸਾਰੇ ਸਰਦਾਰ ਇਕੱਠੇ ਹੋ ਕੇ ਇਕ ਤਕੜੀ ਜੱਥੇ 
ਬੰਦੀ ਬਣਾਉਨ ਅਤੇ ਸਾਰਿਆਂ ਵਿਚੋਂ ਇਕ ਵੱਡਾ ਸਰਦਾਰ ਚੁਣ ਕੇ ਉਸ ਦੇ ਹੱਥ ਤੁਸੀਂ 
ਸਰਦਾਰਾਂ ਦੀਆਂ ਮੋਹਰਾਂ ਲਾ ਕੇ ਅਰਜੀ ਭੇਜੋ ਕਿ ਮੈਂ ਤੁਹਾਡੇ ਪਰ ਭਰੋਸਾ ਕਰਾਂ ਅਤੇ 
ਤੁਹਾਡੀ ਅਰਜ਼ੀ ਪਰ ਆਪਣੀਂ ਫਜ਼ਾਮੰਦੀ ਦਿਆਂ। ਇਸ ਖਿਆਲ ਨਾਲ ਕਿ ਇਨ੍ਹਾਂ ਗੱਲਾਂ 
ਦਾ ਹੋਰ ਕਿਸੇ ਨੂੰ ਪੜਾ ਨਾ ਹੋ ਸਕੇ, ਤੁਸੀਂ ਕੋਈ ਭਰੋਸੋ ਜੋਗ ਆਦਮੀ ਮੇਰੇ ਪਾਸ ਭੇਜੋ । 
ਫ਼ਿਰ ਮੈਂ ਫੌਜ ਲੈ ਕੇ ਆਵਾਂਗਾ । ਤੁਹਾਨੂੰ ਨਾਲ ਲੈ ਲਵਾਂਗਾ ਅਤੇ ਰਾਜ-ਕਾਜ ਆਪਣੇ ਹਥ 
ਲੈ ਲਵਾਂਗਾ। 

ਇਸ ਤੋਂ ਮਾਲੂਮ ਹੁੰਦਾ ਹੈ ਕਿ ਇਹ ਚਿੱਠੀ ਸਰਦਾਰ ਜੱਸਾ ਸਿੰਘ ਨੋ ਆਪਣੇ ਵੱਲੋਂ ਹੀ 





₹ 5 €81$ ੩6 06006 1765. 198;16 ॥8੩੦ 35੬8 01੬ ਇਿਗ੍ਰਾਦਹ ੧੦ 2੦10 [ਟ- 
501੬011% $੦ 1010 ੩ਸ੦ 1੦੧ 1) #ਏ00812, 1768, 02 ਹੋਏਮਿ02ਊ ੧੬॥੧੧੬7੯0 015 1੬51218- 
ਮੋਹ, 1005 1੬੪ਵ10[ਮ॥੬੧੧ ਹਮਟਦ 5183੧ £%!ਕ7॥ 8110 1੧2 ੬੪੬8੧251 61154511$: ੭06 ੧5੧10 
£ਹਗ0 015 1੧6੧1; 80੦ ੬੧ 10 ਹੋਲ( 21% ਭਹੈਲ 1੧ ੧11੪8੩੦1 ੦7481 ? 476 11ਇ 
166810ਹ 811 11੪ 1੧0੧ ੦੧ 26181. 1੧ਦ ੨0606, ੧੧੧੦ ੧੬੧੯ 1੦% 0112511 1੧85੧ਟ੧5 67 
$ਮਸਿ॥0 896 ।ਮਕਟ੧੧੮8119 ਝਮ[ਮਏਗਏ 0੯੬ 1871੩੧੩ 306 ੧੨ ੪6੬ 17086. ੧੦੦੧੦ ੧੩੬੬ 
੫੧੦੧]705੬ਹ [9੦55255101 97 012 €]91੧53, ੨੧੧ ੧ ੧੦018 0੬ 1ਸਮ੧੦551612 ਜਿ $॥&1 ਰਗ 
8) 1੬66%£। 1੧ ਤ010 ਹੈ6ਜ' 50010 11105, 1107%610ਫ1 61 1੧੬ 8101 ੧85 181013119 10: 
8੧੬ [7੦5111011-1 ੧ 1੧॥੬-10੩%੦. 9੬0੧ ੧੩ 032ਦ ੧0 [ਸਏ੪ਦ॥ 02 590 16105 ੦1 68100 
00੧ 00੧10 ੩ ਉ੫79੯੧ ਮੋਹ &0082 ।੧੬ 5%8771 07 8ਏ£ 8 ੯੩81੧ $01129032 
2੧6 0110੯॥ 66੯੬ 01015 1681 38010116' 600੪੦0॥੬ ਧੋ ਦਸਮ੍ਰਾਰਏ 0 1161521੪65. 

ਨਿਗਨਐ, #੪# 0 %0#ਟ੬ 2/7/ਉਣ, 11. 549-50] 


186 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਲਿਖੀ ਸੀ ਅਤੇ ਇਸ ਸੰਬੰਧੀ ਖਾਲਸਾ ਜੀ ਦਾ ਕੋਈ ਗੁਰਮਤਾ ਨਹੀਂ ਸੀ ਹੋਇਆ । ਇਸੇ 
ਸਨ । ਪਰ ਚੂੰਕਿ ਇਨ੍ਹਾਂ ਸਾਰੀਆਂ ਚਿੱਠੀਆਂ ਦਾ ਭਾਵ ਇੱਕੋ ਹੀ ਸੀ, ਇਸ ਲਈ ਬਾਦਸ਼ਾਹ 
ਨੇ ਇਕ ਸਾਂਝਾ ਜਵਾਬ ਪੰਥ ਦੇ ਜੱਥੇਦਾਰ ਸੁਲਤਾਨੁਲ-ਕੋਮ ਸਰਦਾਰ ਜੱਸਾ ਸਿੰਘ 
ਆਹਲੂਵਾਲੀਆ ਨੂੰ ਦਿੱਤਾ ਕਿ ਉਹ ਸਾਰਿਆਂ ਦੀਆਂ ਮੋਹਰਾਂ ਲਾ ਕੇ ਇਕ ਸਾਂਝੀ ਚਿੱਠੀ 
ਲਿਖਣ ਜਿਸ ਵਿਚ ਬਾਦਸ਼ਾਹ ਨੂੰ ਦਿੱਲੀ ਪਹੰਚਾਉਣ ਦਾ ਵਹਿਦਾ ਹੋਵੇ । ਇਸ ਲਿਖਾ-ਪੜ੍ਹੀ 
ਦਾ ਕੀ ਬਠਿਆ, ਸਰਕਾਰ ਹਿੰਦ ਦੇ ਰਿਕਾਰਡ ਵਿਚ ਕੁਝ ਪਤਾ ਨਹੀਂ ਲਗਦਾ । ਪਰ 
ਇਉ” ਜਾਪਦਾ ਹੈ ਕਿ ਸਰਦਾਰ ਜੱਸਾ ਸਿੰਘ ਅਤੇ ਦੂਸਰੇ ਸਰਦਾਰਾਂ ਨੇ ਉਸ ਵੇਲੇ ਇਹ 
ਚਿੱਠੀਆਂ ਲਿਖੀਆਂ ਸਨ ਜਿਸ ਵੇਲੇ ਕਿ ਪਹਿਲੀ ਨਵੰਬਰ 1767 ਨੂੰ ਇਕ ਮਰਾਠਾ ਵਕੀਲ 
ਨੇ ਇਹ ਸੁਝਾਓ ਪੇਸ਼ ਕੀਤਾ ਸੀ ਕਿ ਅੰਗਰੇਜ (ਈਸਟ ਇੰਡੀਆ ਕੰਪਣੀ), ਮਰਾਠੇ, 
ਰਾਜਪੂਤ ਅਤੇ ਰੁਹੇਲੇ ਇਕੱਠੇ ਰਲ ਕੇ ਬਾਦਸ਼ਾਹ ਨੂੰ ਅਲਾਹਬਾਦ ਤੋਂ ਦਿੱਲੀ ਪਹੁੰਚਾ ਦੇਣ । 
ਇਹ ਲਿਖਾ-ਪੜ੍ਹੀ ਚੋਖਾ ਚਿਰ ਹੁੰਦੀ ਰਹੀ ਪਰ ਇਸ ਦਾ ਸਿਟਾ ਕੋਈ ਨਾ ਨਿਕਲਿਆ । 
[ਕੈਲੰਡਰ, ਦੂਸਰਾ, 849; ਸਰਕਾਰ, ਫ਼ਾਲ, ਦੂਸਰਾ, 550] 

ਸੁਲਾਹ ਕਰ ਲੈਣ ਦਾ ਮੋਕਾ ਮਿਲ ਗਿਆ ਅਤੇ ਆਪਣੇ ਪੁੱਤਰ ਜਾਬਿਤਾ ਖ਼ਾਨ ਦੀ ਬਾਂਹ 
ਤੁਕੋਜੀ ਨੂੰ ਫੁੜਾ ਕੇ ਨਿਸਚਿੰਤ ਹੋ ਗਿਆ ਅਤੇ 31 ਅਕੂਤਬਰ, ਸੰਨ 1770, ਨੂੰ ਚਲਾਣਾ 
ਕਰ ਗਿਆ। 

ਨਜੀਬੁੱਦੋਲਾ ਦੀ ਮੋਤ ਨੇ ਬਾਦਸ਼ਾਹ ਸ਼ਾਹ ਆਲਮ ਨੂੰ ਇਕ ਪਾਸੇ ਫੈਸਲਾ ਕਰਨ 
ਲਈ ਮਜਬੂਰ ਕਰ ਦਿੱਤਾ ਕਿ ਜੇ ਉਸ ਨੇ ਕਦੀ ਦਿੱਲੀ ਜਾਣਾ ਹੈ ਤਾਂ ਹੁਣੇ ਹੀ ਜਾਣਾ 
ਚਾਹੀਦਾ ਹੈ ਨਹੀਂ ਤਾਂ ਸਦ ਕਦੀ ਭੀ ਨਾ ਜਾ ਸਕੇ । ਉਹ ਸੰਨ 1761 ਤੋਂ ਅੰਗਰੇਜਾਂ ਦੀ 
ਰਾਖੀ ਵਿਚ ਬੈਠਾ ਦਿੱਲੀ ਜਾਣ ਲਈ ਘੜੀਆਂ ਗਿਣ ਰਿਹਾ ਸੀ । ਅੰਗਰੇਜ਼ ਉਸ ਨੂੰ ਦਿੱਲੀ 
ਪਹੁੰਚਾ ਨਹੀਂ ਸੀ ਸਕੇ । ਸ਼ਾਹ ਸੁਜਾ ਦੀ ਨੀਅਤ ਕੁਝ ਸਾਫ਼ ਨਹੀਂ ਸੀ । ਰਾਜਪੂਤ ਅੜੇ ਜਾਟ 
ਇਕੱਲੇ ਇਕੱਲੇ ਕੁਝ ਕਰਨ ਜੋਗੇ ਨਹੀਂ ਸਨ। ਖਾਲਸਾ ਜੀ ਲਈ ਇਹ ਸਮਾਂ (ਸੰਨ 
1761-69) ਨਿੱਤ ਦੀਆਂ ਮੁਹਿੰਮਾਂ ਦਾ ਸੀ ਅਤੇ ਉਹ ਬਹੁਤਾ ਪੰਜਾਬ ਵਿਚ ਹੀ ਰੁੱਝੇ ਹੋਏ 
ਸਨ। ਇਸ ਲਈ ਬਾਦਸ਼ਾਹ ਨੇ ਨਵੰਬਰ ਸੰਨ 1770 ਵਿਚ ਮਰਾਠਿਆਂ ਨਾਲ ਗੰਢ ਤੁਪ 
ਸ਼ੁਰੂ ਕਰ ਲਈ ਜੋ ਮਾਰਚ 1771 ਵਿਚ ਸਿਰੇ ਚੜ੍ਹ ਗਈ ਅਤੇ ਉਹ 13 ਅਪਰੈਲ ਸੰਨ 
1771 ਨੂੰ ਅਲਾਹਾਬਾਦ ਤੋਂ ਚਲ ਕੇ 6 ਜਨਵਰੀ ਸੰਨ 1772 ਨੂੰ ਦਿੱਲੀ ਪੁੱਜ ਗਿਆ। 

ਆਪਣੇ ਪਿਤਾ ਨਜੀਬੁੱਦੋਲਾ ਦੀ ਮੋਤ ਤੋਂ ਬਾਅਦ ਜਾਬਿਤਾ ਖਾਨ ਨੇ ਖਾਲਸੇ ਨਾਲ 
ਸੁਲਾਹ ਕਰ ਲਈ ਸੀ ਅਤੇ ਬਾਦਸ਼ਾਹ ਸ਼ਾਹ ਆਲਮ ਨੇ ਉਸ ਨੂੰ ਨਜੀਬ ਵਾਲੀ ਪਦਵੀ 
ਮੀਰ ਬਖਸ਼ੀ ਅਤੇ ਅਮੀਰੁਲ-ਉਮਰਾ ਦਾ ਖਿਤਾਬ ਦਿੱਤਾ ਪਰ ਮਰਾਠਾ ਸਰਦਾਰ ਮਹਾਜੀ 


ਜੱਟ, ਰੁਹੋਲੋ ਅਤੇ ਬਾਲਸਾ ਜੀ 187 
ਇਲਾਕੇ ਵਿਚੋਂ ਭੀ ਕਢ ਦਿੱਤ' ਜਿਸ ਦੇ ਨਤੀਜੇ ਵਜੋਂ ਜਾਬਿਤਾ ਖ਼ਾਨ ਨੂੰ ਅਵਧ ਦੇ ਨਵਾਬ 
ਸ਼ੁਜਾ-ਉ-ਦੋਲਾ ਪਾਸ ਪਨਾਹ ਲੈਣੀ ਪੈ ਫਈ। ਪਰ ਸ਼ੂਜਾ ਨੇ ਇਨ੍ਹਾਂ ਦੀ ਸੁਲਾਹ ਕਰਵਾ 
ਦਿੱਤੀ । 

ਸੰਨ 1773 ਦੀ ਮਈ ਵਿਚ ਬਾਦਸਾਹ ਦੇ ਸਲਾਹੀਏ ਅਬਦੂਲ-ਅਹਦ ਖਾਨ ਕਸ਼ਮੀਰੀ 
ਨੇ ਜਾਬਿੜਾ ਖਾਨ ਨਾਲ ਗੰਢ ਤੂਪ ਕਰ ਕੇ ਉਸ ਨੂੰ ਮਿਰਜਾ ਨੱਜਫ਼ ਖਾਨ ਦੋ ਵਿਰੁੱਧ ਵਰਤਣ 
ਦਾ ਜਤਨ ਕੀਤਾ ਪਰ ਚੂੰਕਿ ਜਾਬਿਤਾ ਖਾਨ ਨੋ ਉਸ ਦਾ ਹਥ-ਨੋਕਾ ਬਣਨ ਤੋਂ ਨਾਂਹ ਕਰ 
ਦਿੱਤੀ ਇਸ ਲਈ ਉਹ ਜਾਬਿਤਾ ਖ਼ਾਨ ਦਾ ਵੈਰੀ ਬਣ ਗਿਆ, ਅਤੇ ਮੋਕਾ ਬਣਨ ਤੇ 
ਆਪਣੇ ਭਰਾ ਅਬੁਲ ਕਾਸਿਮ ਖ਼ਾਨ ਨੂੰ ਉਸ ਦੀ ਥਾਂ ਸਹਾਰਨਪੁਰ ਦਾ ਫੌਜਦਾਰ ਬਣਾ 
ਦਿੱਤਾ ਅਤੇ ਜਾਬਿਤਾ ਖ਼ਾਨ ਦੇ ਵਿਰੁੱਧ ਚੜ੍ਹਾਈ ਕਰਨ ਲਈ ਹੁਕਮ ਦੇ ਦਿੱਤਾ । ਪਰ 
ਖਾਲਸਾ ਜੀ ਨੇ ਜਾਬਿਤਾ ਖਾਨ ਦਾ ਸਾਥ ਨਾ ਛਡਿਆ ਅਤੇ 4 ਮਾਰਚ 1776 ਦੀ ਲੜਾਈ 
ਵਿਚ ਅਝੁਲ ਕਾਸਿਮ ਖ਼ਾਨ ਦਾ ਡਟ ਕੇ ਟਾਕਰਾ ਕੀਤਾ। ਭਾਈ ਦੋਸੂ ਸਿੰਘ ਕੈਥਲ ਵਾਲੋ 
ਦੀ ਫੌਜ ਨਾਲ ਲੜਦਾ ਹੋਇਆ ਅਬੁਲ ਕਾਸਿਮ ਮਾਰਿਆ ਗਿਆ । ਹੁਣ ਅਬਦੁਲ-ਅਹਦ 
ਖ਼ਾਨ ਜਾਬਿਤਾ ਖਾਨ ਅਤੇ ਮਾਲਵੇ ਦੇ ਸਰਦਾਰਾਂ ਦਾ ਜਾਨੀ ਵੈਰੀ ਹੇ ਗਿਆ। ਸੰਨ 1777 
ਵਿਚ ਨੱਜਫ਼ ਖਾਨ ਦੀ ਕਮਾਨ ਹੇਠ ਅਬਦੁਲ ਅਹਦ ਖ਼ਾਨ ਨੇ ਇਕ ਫੋਜ ਜਾਬਿਤਾ ਖ਼ਾਨ ਦੇ 
ਵਿਰੁੱਧ ਫੋਸ-ਗੜ੍ਹ ਵੱਲ ਚੜ੍ਹਾ ਦਿੱਤੀ ਅਤੇ ਖੁਦ ਬਾਦਸ਼ਾਹ ਭੀ ਨਾਲ ਹੋ ਪਿਆ । ਜੂਨ ਦੀ 
8, 11, 13 ਅਤੇ 23 ਦੀਆਂ ਲੜਾਈਆਂ ਦਾ ਬਹੁੜਾ ਭਾਰ ਸਿੱਖਾਂ ਦੇ ਮੋਢਿਆਂ ਤੇ ਪਿਆ 
ਦਿੱਤੇ । ਬਰਸਾਤ ਸ਼ੁਰੂ ਹੋ ਜਾਣ ਨਾਲ ਲੜਾਈ ਢਿੱਲੀ ਪੈ ਗਈ, ਇਸ ਦਾ ਫਾਇਦਾ ਉਠਾ 
ਕੇ ਇਕ ਰਾਤ ਨੂੰ ਵਰ੍ਹਦੇ ਮੀਂਹ ਵਿਚ ਹੀ ਸਿੱਖਾਂ ਨੇ ਕ੍ਰਿਸ਼ਨੀ ਨਦੀ ਪਾਰ ਕਰਕੇ ਮੁਜ਼ਲ ਫ਼ੌਜ 
ਬਾਦਸ਼ਾਹੀ ਤੰਬੂਆਂ ਜਾ ਪਹੁੰਚੇ । ਪਰ ਅੱਗੋਂ ਤੋਪਾਂ ਚਲਣੀਆਂ ਸ਼ੁਰੂ ਹੈ ਗਈਆਂ । ਇਸ ਲਈ 
ਉਹ ਮੁੜ ਆਏ । 

ਲੜਾਈ ਵਿਚ ਜਿੱਤ ਨਾ ਹੁੰਦੀ ਦੇਖ ਕੇ ਮੁਗਲਾਂ ਨੇ ਜਾਬਿਤਾ ਖਾਨ ਨਾਲ ਸੁਲਾਹ ਦੀ 
ਗੱਲ-ਬਾਤ ਚਲਾਈ, ਪਰ ਰੁਹੇਲੇ ਨਾ ਮੰਨੇ । ਬਰਸਾਤ ਦੇ ਕਾਰਣ ਲੜਾਈ ਵਿਚ ਢਿੱਲ ਦੇ 
ਦਿਨੀਂ ਨੱਜਫ਼ ਖ਼ਾਨ ਨੇ ਜਾਬਿਤਾ ਖ਼ਾਨ ਦੇ ਹਮਾਇਤੜੀਆ ਨੂੰ ਤੋੜਨ ਦੇ ਜਤਨ ਕੀਤੇ ਅਤੇ 
ਜਲਾਲਾਬਾਦ ਦੇ ਉਰਕਜਈ ਪਠਾਣਾਂ ਦਿਲਾਵਰ ਅਲੀ ਅਤੇ ਕਲੰਦਰ ਅਲੀ ਨੂੰ ਅੰਦਰੋ 
ਮਿਰ ਆਪਣੇ ਨਾਲ ਰਲਾ ਲੈਣ ਵਿਚ ਸਫਲ ਹੋ ਗਿਆ। ਪਰ ਖਾਲਸਾ ਜੀ ਨੇ ਰੁਪਏ ਦੇ 
ਲਾਲਚ ਵਿਚ ਜਾਬਿਤਾ ਖਾਨ ਦਾ ਸਾਥ ਫ਼ੱਡਣੋਂ ਨਾਂਹ ਕਰ ਦਿੱਤੀ। 14 ਸਤੰਬਰ ਨੂੰ ਜਦ 
ਮੁਗ਼ਲ ਫੌਜ ਨੋ ਜਲਾਲਾਬਾਦ ਉੱਤੇ ਹੱਲਾ ਕੀਤਾ ਤਾਂ ਬੇ-ਈਮਾਨ ਉਰਕਜਈ ਪਠਾਣ 
ਮੁਗਲਾਂ ਨਾਲ ਜਾ ਰਲੇ ਅਤੇ ਜਾਬਿਤਾ ਖ਼ਾਨ ਨੂੰ ਹਾਰ ਹੋ ਗਈ । ਵੈਰੀ ਨੇ ਗੋਸ ਗੜ੍ਹ ਉੱਤੇ _ 


188 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਕਬਜਾ ਕਰ ਲਿਆ ਅਤੇ ਜਾਬਿਤਾ ਖਾਨ ਅਤੋ ਦੂਸਰੇ ਰੁਹੇਲੇ ਸਰਦਾਰਾਂ ਦੇ ਟੱਬਰ ਕਬੀਲੇ 
ਫੜ ਲਏ ਅਤੇ ਆਗਰੇ ਦੇ ਕਿਲੇ ਵਿਚ ਕੈਦ ਕਰ ਦਿੱਤੇ । 

ਇਸ ਹਾਲਤ ਵਿਚ ਜਾਬਿਤ ਖ਼ਾਨ ਬੇ-ਘਰ ਅਤੇ ਬੇਟਿਕਾਣਾ ਹੋ ਗਿਆ ਅਤੇ 
ਖਾਲਸਾ ਜੀ ਤੋਂ ਬਰੈਰ ਉਸ ਦਾ ਕੋਈ ਆਸਰਾ ਨਾਂ ਰਿਹਾ । ਇਸ ਲਈ ਉਹ ਉਨ੍ਹਾਂ ਦੇ ਨਾਲ 
ਹੀ ਚਲਾ ਆਇਆ । ਇਸ ਵੈਲੈ ਉਹ ਬਿਲਕੁਲ ਖਾਲੀ ਹੱਥ ਸੀ ਅਤੇ ਆਪਣੇ ਤਨ ਦੋ 
ਕਪੜਿਆਂ ਤੋਂ ਬਿਨਾਂ ਉਸ ਪਾਸ ਕੁਛ ਭੀ ਨਹੀਂ ਸੀ---ਨਾ ਕੋਈ ਪੈਸਾ, ਨਾ ਮਾਲ, ਨਾਂ ਕੋਈ 
ਸਾਥੀ ਨਾਂ ਸਵਾਰ, ਅਤੇ ਨਾਂ ਕੋਈ ਗਿੱਠ ਜਮੀਨ । ਖਾਲਸਾ ਜੀ ਨੇ ਇਸ ਸ਼ਰਨ ਆਏ 
ਪਨਾਹਗੀਰ ਨਵਾਬ ਦੀ ਹਰ ਪਰਕਾਰ ਸੈਂਵਾ ਅਤੇ ਰਾਖੀ ਆਪਣੇ ਜੁੰਮੇ ਲੈ ਲਈ ਅਤੇ ਕਈ 
ਮਹੀਨੇ ਉਹ ਜੀਂਦ ਦੇ ਰਾਜਾ ਗਜਪਤ ਸਿੰਘ ਦੇ ਇਲਾਕੇ ਵਿਚ ਟਿਕਿਆ ਰਿਹਾ । ਸਿੰਘਾਂ 
ਦੀ ਪ੍ਰਾਹੁਣਚਾਰੀ, ਸੇਵਾ ਭਾਵ ਅਤੇ ਮਿੱਤਰਤਾ ਦਾ ਉਸ ਦੇ ਮਨ ਤੇ ਅਜਿਹਾ ਡੂੰਘਾ ਅਸਰ 
ਹੋਇਆ ਕਿ ਉਹ ਸਿੱਖ ਸਜ ਗਿਆ ਅਤੇ ਆਪਣਾ ਨਾਉ ਧਰਮ ਸਿੰਘ ਰਖ ਲਿਆ। ਸੰਨ 
1778 ਦੀ ਅਪਰੈਲ ਵਿਚ ਉਸ ਨੇ ਆਪਣਾ ਇਲਾਕਾ ਲੈਣ ਦਾ ਜਤਨ ਕੀਤਾ ਪਰ ਸਫ਼ਲ 
ਨਾਂ ਹੋਇਆ। ਇਸ ਤੋਂ ਛੇਤੀ ਹੀ ਬਾਅਦ ਰਾਜਾ ਗਜਪਤ ਸਿੰਘ ਨੇ ਦਿੱਲੀ ਦੀ ਹਕੂਮਤ 
ਨਾਲ ਉਸ ਦੀ ਸੁਲਾਹ ਕਰਵਾ ਦਿੱਤੀ ਅਤੇ ਉਸਦੇ ਕੁਝ ਇਲਾਕੇ ਉਸ ਨੂੰ ਮਿਲ ਗਏ, ਉਸ 
ਦੇ ਸੰਬੰਧੀ ਛਡ ਦਿੱਤੇ ਗਏ ਅਤੇ ਗੋਸ ਗੜ੍ਹ ਵਿਚੋਂ ਲੁੱਟਿਆ ਗਿਆ ਸਾਰਾ ਮਾਲ ਭੀ ਉਸ 
ਨੂੰ ਮਿਲ ਗਿਆ। 





[ਸਰਕਾਰ, ਡਾਲ, ਤੀਸਰੀ ਜਿਲੰਦ, 49-60, 124-5, 159-6111 





ਕੰਵਰ ਹਿੰਮਤ ਸਿੰਘ ਦਾ ਵਿਦਰੋਹ ਅਤੇ ਸੁਲਾਹ 

ਬਾਬਾ ਆਲਾ ਸਿੰਘ ਜੀ ਦੇ ਵੱਡੇ ਪੁੱਤਰ ੂਮੀਆਂ ਸਿੰਘ ਦੀ ਕੇਵਲ ਇਕੋ ਲੜਕੀ ਹੀ 
ਸੀ । ਦੂਸਰੇ ਸਰਦੂਲ ਸਿੰਘ ਦੇ, ਜੋ ਬਾਬਾ ਜੀ ਦੇ ਹੁੰਦੇ ਹੀ ਗੁਜਰ ਗਿਆ ਸੀ, ਦੋ ਵਿਆਹਾਂ 
ਵਿਜ਼ੋਂ ਇਕ ਇਕ ਲੜਕਾ ਸੀ, ਅਮਰ ਸਿੰਘ ਅਤੇ ਹਿੰਮਤ ਸਿੰਘ । ਬਾਬਾ ਆਲਾ ਸਿੰਘ ਤੋਂ 
ਬਾਅਦ ਅਮਰ ਸਿੰਘ ਮਹਾਰਾਜਾ ਬਣਿਆ । ਹਿੰਮਤ ਸਿੰਘ ਇਹ ਆਪਣਾ ਹੱਕ ਸਮਝਦਾ 
ਸੀ, ਇਸ ਲਈ ਉੱਸ ਨੇ ਪੁੱਠੇ ਸਿੱਪੈ ਕਈ ਇਕ ਜਤਨ ਗੱਦੀ ਪ੍ਰਾਪਤ ਕਰਨ ਦੇ ਕੀਤੇ ਪਰ 
ਸਫ਼ਲਤਾ ਨਾ ਹੋਈ । ਮਹਾਰਾਜਾ ਅਮਰ ਸਿੰਘ ਨੇ ਉਸ ਨੂੰ ਚੰਗੀ ਅੱਛੀ ਜਾਗੀਰ ਦੇ ਕੇ 
ਪ੍ਰਸੰਨ ਕਰਨ ਦਾ ਜਤਨ ਭੀ ਕੀਤਾ, ਪਰ ਹਿੰਮਤ ਸਿੰਘ ਨੂੰ ਪੂਰੇ ਰਾਜ ਤੋਂ ਬਿਨਾਂ ਕੋਈ ਚੀਜ਼ 
ਸੰਤੁਸ਼ਟ ਨਹੀਂ ਕਰ ਸਕਦੀ ਸੀ। 

ਪੋਥੀ 'ਬਾਰਾਂ ਮਿਸਲਾਂ” ਵਿਚ ਲਿਖਿਆ ਹੋਇਆ ਹੈ ਕਿ ਸੰਮਤ 1826 ਬਿਕ੍ਰਮੀ, 
ਸੰਨ 1769 ਈ. ਨੂੰ ਜਦ ਮਹਾਰਾਜਾ ਅਮਰ ਸਿੰਘ ਕਿਸੇ ਮੁਹਿੰਮ ਤੇ ਗਿਆ ਹੋਇਆ ਸੀ ਤਾਂ 
ਸੁਖਦਾਸ ਸਿੰਘ ਦੇ ਉਕਸਾਏ ਹੋਏ ਹਿੰਮੜ ਸਿੰਘ ਨੇ ਪਟਿਆਲੇ ਤੇ ਕਬਜਾ ਕਰ ਲਿਆ। 
ਲਈ ਪੁੱਜੇ ਅਤੇ ਹੋਰ ਕਈ ਸਰਦਾਰ ਭੀ ਆਏ । ਅੰਤ ਦੋਹਾਂ ਭਰਾਵਾਂ ਵਿਚ ਸੁਲਾਹ ਹੋ 
ਗਈ । ਪਰ ਛੇਤੀ ਹੀ ਬਾਅਦ ਸੰਮਤ 1831 ਵਿਚ ਕੰਵਰ ਹਿੰਮਤ ਸਿੰਘ ਦਾ ਦੇਹਾਂਤ ਹੋ 
ਗਿਆ। 

[ਮੁਹੰਮਦ ਹਸਨ, ਤਾਰੀਖ ਪਟਿਆਲਾ, 86-90. ਗਿਆਨ ਸਿੰਘ, ਰਾਜ ਖਾਲਸਾ, 
690-91; ਬਾਰਾਂ ਮਸਲਾਂ, 150, ਕੈਣੀਅਤ ਸਰਦਾਰਹਨੈ-ਆਹਲੂਵਾਨੀਆ, 151 

ਅਬਦੁਲ-ਅਹਦ ਅਤੇ ਫ਼ਰਖ਼ੰਦਾ ਬਖ਼ਤ ਦੀ ਮੁਹਿੰਮ ਲਈ ਸੋਚ ਵਿਚਾਰ 
ਮੋਮੋ-ਠਗਣਾ ਜਿਹਾ ਬੰਦਾ ਸੀ ਜਿਸ ਨੋ ਚਾਪਲੂਸੀ ਦੀਆਂ ਗੱਲਾਂ ਕਰ ਕੋ ਬਾਦਸ਼ਾਹ ਸ਼ਾਹ 
ਆਲਮ ਦਾ ਮਨ ਮੋਹ ਲਿਆ ਹੋਇਆ ਸੀ ਅੜੇ ਉਸ ਦਾ ਖਾਸ ਅਹਿਲਕਾਰ ਅਤੇ ਨਿਜੀ 
ਸਾਥੀ ਬਣ ਗਿਆ ਸੀ। ਫਜੀਰ ਸਜਾ-ਉ-ਦੋਲਾ ਤਾਂ ਅਵਧ ਵਿਚ ਰਹਿੰਦਾ ਸੀ, ਇਸ 


190 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਲਈ ਉਂਸ ਦੀ ਥਾਂ ਕੰਮ ਸਾਰਾ ਇਸ ਦੇ ਹੱਥ ਵਿਚ ਸੀ ( ਪਰ ਇਹ ਕੋਈ ਸੂਰਮਾ ਸਿਪਾਹੀ 
ਨਹੀਂ ਸੀ, ਕੇਵਲ ਗੱਲਾਂ ਦਾ ਖੱਟਿਆ ਹੀ ਖਾਂਦਾ ਸੀ। ਇਸ ਦੀ ਹਾਜਰ-ਮੀਰ-ਬਖ਼ਸ਼ੀ 
ਮਿਰਜ਼ਾ ਨੱਜਫ਼ ਨਾਲ ਨਹੀਂ ਸੀ ਬਣਦੀ ਜੋ ਜਾਬਿਤਾ ਖਾਨ ਗੈਰ-ਹਾਜਰ ਖਿਤਾਬਦਾਰ 
ਬਖ਼ਸ਼ੀ-ਉਲ-ਮੁਮਾਲਿਕ ਦੀ ਥਾਂ ਕੰਮ ਕਾਰ ਕਰਨ ਲਈ ਜੂਨ 1773 ਵਿਚ ਨਿਯਤ 
ਹੋਇਆ ਸੀ। ਇਸੇ ਲਈਂ ਇਸ ਨੇ ਜਤਨ ਕੀਤਾ ਸੀ ਕਿ ਜ਼ਾਬਿਝਾ ਖਾਨ ਇਸ ਦਾ 
ਹਥ-ਠੋਕਾ ਬਣ ਕੇ ਨੱਜਫ਼ ਖ਼ਾਨ ਦੇ ਵਿਰੁੱਧ ਕੰਮ ਕਰੇ ਪਰ ਜਦ ਜਾਬਿਤ ਖ਼ਾਨ ਨਾਂ ਮੰਨਿਆ 
ਤਾਂ ਇਸ ਨੇ ਉਸ ਦੇ ਵਿਰੁੱਧ ਆਪਣੇ ਭਰਾ ਅਬਦੁਲ ਕਾਸਿਮ ਖਾਨ ਨੂੰ ਕੈਜ ਦਿੱਤਾ ਸੀ ਜੋ 
4 ਮਾਰਚ ਸੰਨ 1776 ਨੂੰ ਲੜਾਈ ਵਿਚ ਮਾਰਿਆ ਗਿਆ ਸੀ। ਇਸ ਲੜਾਈ ਵਿਚ 
ਮਾਲਵੇ ਦੇ ਸਿੰਘ ਸਰਦਾਗਾਂ ਨੇ ਜਾਬਿਤਾ ਖ਼ਾਨ ਦੀ ਸਹਾਇਤਾ ਕੀਤੀ ਅਤੇ ਅਬੁਲ ਕਾਸਿਮ 
ਮਾਰਿਆ ਭੀ ਭਾਈ ਦੇਸੂ ਸਿੰਘ ਕੈਥਲ ਵਾਲਿਆਂ ਦੀ ਫੌਜ ਨਾਲ ਲੜਦਾ ਸੀ (ਇਸ ਲਈ 
ਅਬਦੁਲ-ਅਹਦ ਖ਼ਾਨ, ਜਾਬਿਤਾ ਖਾਨ ਅਤੇ ਮਾਲਵੇ ਦੇ ਸਿੱਖ ਸਰਦਾਰਾਂ ਦੇ ਲਹੂ ਦਾ 
ਤਿਹਾਇਆ ਸੀ । ਜ਼ਾਬਿੜਾ ਖ਼ਾਨ ਦੇ ਵਿਰੁੱਧ ਫੌਜ ਚੜ੍ਹਾ ਕੇ ਉਸ ਨੂੰ ਇਕ ਵਾਰੀ ਤਾਂ ਇਸ 
ਨੇ ਤਬਾਹ ਅਤੇ ਬਰਬਾਦ ਕਰ ਕੇ ਰਖ ਦਿੱਤਾ ਸੀ ਅਤੇ ਉਸ ਦਾ ਇਲਾਕਾ ਖੋਹ ਕੈ ਉੱਸ ਨੂੰ 
ਮਜਬੂਰ ਕਰ ਦਿੱਤਾ ਕਿ ਉਹ ਆਪਣੇ ਦੇਸ ਵਿਚ ਕਿਧਰੇ ਟਿਕ ਭੀ ਨਾ ਸਕੇ । ਇਸ ਹਾਲਤ 
ਵਿਚ ਉਸ ਨੂੰ ਸਿੱਖਾਂ ਪਾਸ ਜਾਂ ਕੇ ਪਨਾਹ ਲੈਣੀ ਪਈ ਸੀ । ਸਿੱਖਾਂ ਦੇ ਵਿਰੁੱਧ ਅਬਦੁਲ 
ਅਹਦ ਖ਼ਾਨ ਨੂੰ ਇਹ ਭੀ ਗੁੱਸਾ ਸੀ ਕਿ ਉਨ੍ਹਾਂ ਨੋ ਉਸ ਦੇ ਵੈਰੀ ਜਾਬਿਤਾ ਖ਼ਾਨ ਨੂੰ ਪਨਾਹ 
ਕਿਉਂ ਦਿੱਤੀ। 

ਇਸ ਤੋ ਪਹਿਲਾਂ ਸੰਨ 1775 ਵਿਚ ਅਬਦੁਲ-ਅਹਦ ਖਾਨ ਨੇ ਰਹੀਮ ਦਾਦ ਰੁਹੇਲੋ 
ਨੂੰ ਹਾਂਸੀ ਹਿਸਾਰ ਦੇ ਇਲਾਕੋ, ਜੋ ਕਿਸੇ ਵੇਲੇ ਬਾਦਸ਼ਾਹ ਦੇ “ਖਾਲਸਾ” ਇਲਾਕੇ ਸਨ ਅਤੇ 
ਹੁਣ ਫੂਲਕਿਆਂ ਮਿਸਲ ਵਾਲਿਆਂ ਨੇ ਫਤਿਹ ਕਰ ਲਏ ਹੋਏ ਸਨ, ਮਾਲਵੇ ਦੇ ਸਰਦਾਰਾਂ 
ਪਾਸੋਂ ਛੁਡਾਉਣ ਲਈ ਭੇਜਿਆ । ਪਰ ਉਹ ਰੋਹਤਕ ਤੋਂ 18 ਮੀਲ ਉੱਤਰ ਨੂੰ ਜੀਂਦ ਦੇ ਰਾਜਾ 
ਗਜਪਤ ਸਿੰਘ ਦੀ ਮੱਲ ਗੋਹਾਨਾ ਨੂੰ ਘੇਰਾ ਪਾਈ ਬੈਠਾ ਸੀ ਕਿ ਪਟਿਆਲੇ ਦੇ ਮਹਾਰਾਜਾ 
ਅਮਰ ਸਿੰਘ ਦੇ ਦੀਵਾਨ ਨਾਨੂੰ ਮੱਲ ਦੀ ਕਮਾਨ ਹੇਠ ਭੇਜੀ ਹੋਈ ਫੌਜ ਦੇ ਹਥੋਂ 30 
ਦਸੰਬਰ, ਸੰਨ 1775, ਨੂੰ ਮਾਰਿਆ ਗਿਆ । [ਸਰਕਾਰ, ਫ਼ਾਲ, ਤੀਸਰੀ, 117-18; ਤਾਲੀਮ 
ਪਟਿਆਲਾ, 96; ਬ੍ਰਿਜ ਨਰਾਇਣ, ਫੂਲਾ ਨਆ; 64-6611 ਇਸ ਦਾ ਅਬਦੁਲ-ਅਹਵ ਖ਼ਾਨ ਨੂੰ 
ਸਿੱਖਾਂ ਦੇ ਵਿਰੁੱਧ ਪਹਿਲਾਂ ਦਾ ਭੀ ਗੁੱਸਾ ਰਲਿਆ ਆ ਰਿਹਾ ਸੀ ਜੋ ਅਬਦੁਲ-ਕਾਸਿਮ ਦੀ 
ਮੋਤ ਅਤੇ ਜਾਬਿਤਾ ਖਾਨ ਨੂੰ ਪਨਾਹ ਦੇਣ ਨੇ ਭੜਕਾ ਦਿੱਤਾ ਸੀ । ਉਹ ਮੋਕੇ ਦੀ ਭਾਲ ਵਿਚ 
ਸੀ ਕਿ ਸਿੱਖ ਸਰਦਾਰਾਂ ਦੀ ਦਿੱਲੀ ਵੱਲ ਨੂੰ ਵਧ ਰਹੀ ਤਾਕਤ ਨੂੰ ਕਮਜੋਰ ਕਰ ਕੇ ਖ਼ਤਮ 
ਕਰ ਸਕੇ । 
ਸਿੰਘ ਸਰਦਾਰਾਂ ਵਿਚ ਫੋਟਕ ਪਾਉਣ ਦੀ ਨੀਤਿ 

ਸੰਨ 1778 ਤਕ ਜਾਬਿਤਾ ਖਾਨ ਅਧਮੋਆ ਕੀੜਾ ਜਾ ਚੁੱਕਾ ਸੀ ਅਤੇ ਰੁਹੇਲੇ ਖ਼ਤਮ 





ਪਟਿਆਲੇ ਦੀ ਸਹਾਇਤਾ 191 
ਹੋ ਚੁੱਕੋ ਸਨ, ਭਰਤਪੁਰੀਏ ਜੱਟ ਅਤੇ ਮਾਚਰੀ ਦੇ ਰਾਓ ਪਰਤਾਪ ਸਿੰਘ ਵਿਚ ਕੋਈ ਸਾਹ 
ਸਤ ਨਹੀਂ ਸੀ ਰਿਹਾ, ਅਤੇ ਮਰਾਨੇ ਅੰਗਰੇਜਾਂ ਨਾਲ ਬਹੁਤ ਬੁਰੀ ਤਰ੍ਹਾਂ ਜਿੰਦਗੀ ਅਤੇ ਮੋੜ 
ਦੀ ਉਲਝਨ ਵਿਚ ਫਸੇ ਹੋਏ ਸਨ, ਇਸ ਲਈ ਦਿੱਲੀ ਦੀ ਹਕੂਮਤ ਨੂੰ ਖਾਲਸਿਆਂ ਤੋਂ 
ਬਿਨਾਂ ਹੋਰ ਕਿਸੇ ਪਾਸਿਉਂ ਕੋਈ ਜਿਆਦਾ ਖ਼ਤਰਾ ਨਹੀਂ ਸੀ । ਕੇਵਲ ਖਾਲਸੇ ਹੀ ਸਨ, ਜੋ 
ਚੜ੍ਹਦੀਆਂ ਕਲਾਂ ਵਿਚ ਜਾ ਰਹੇ ਸਨ। ਸਤਲੁਜੋਂ ਉੱਤਰ ਦਾ ਪੰਜਾਬ ਉਨ੍ਹਾਂ ਨੇ ਪੂਰੀ ਤਰ੍ਹਾਂ 
ਸਾਂਭ ਲਿਆ ਹੋਇਆ ਸੀ ਅਤੇ ਦਿੱਲੀ ਦੀ ਹਕੂਮਤ ਨੇ ਡੀ ਇਸ ਦਾ ਸ਼ਿਆਲ ਕਈ ਦੇਰ 
ਤੋਂ ਛੱਡ ਛੱਡਿਆ ਹੋਇਆ ਸੀ । ਇਸ ਨੂੰ ਮੁੜ ਲੈ ਸਕਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸੀ । 
ਪਰ ਸਰਹੰਦ ਦਾ ਖ਼ਿਆਲ ਕਦੀ ਕਦੀ ਸੁਫ਼ਨੇ ਵਾਂਗ ਉਨ੍ਹਾਂ ਨੂੰ ਆ ਜਾਂਦਾ ਸੀ ਅਤੇ ਸਿੰਘ 
ਸਰਦਾਰ ਚੂੰਕਿ ਇਥੋਂ ਉਠ ਕੇ ਦਿੱਲੀ ਤਕ ਹੀ ਨਹੀਂ ਬਲਕਿ ਜੋਖਾ ਅੱਗੇ ਭੀ ਜਾ ਪੁੱਜਦੇ 
ਸਨ, ਇਸ ਲਈ ਇਹ ਦਿੱਲੀ ਦੀ ਹਕੂਮਤ ਦੀਆਂ ਅੱਖਾਂ ਵਿਚ ਕਾਫੀ ਰੜਕਦੇ ਰਹਿੰਦੇ 
ਸਨ ਅਤੇ ਉਥੇ ਦੇ ਬਖਸ਼ੀ ਅਤੇ ਵਜੀਰ ਉਨ੍ਹਾਂ ਪਾਸੋਂ ਡਰਦੇ ਅਜਿਹੀਆਂ ਵਿਉਂਤਾਂ ਸੋਚਦੇ 
ਰਹਿੰਦੇ ਸਨ ਜਿਨ੍ਹਾਂ ਨਾਲ ਇਨ੍ਹਾਂ ਫਿਚ ਪਾਟੋ ਧਾੜ ਪਾ ਕੇ ਇਨ੍ਹਾਂ ਨੂੰ ਕਮਜੋਰ ਅਤੇ ਮੜੀਹ 
ਕੀਤਾ ਜਾਂ ਸਕੇ । 

ਅਬਦੁਲ-ਅਹਦ ਖਾਨ ਇਕ ਬੜਾ ਡੂੰਘਾ ਸਾਜਸ਼ੀ ਬੰਦਾ ਸੀ। ਉਸ ਨੇ ਸੋਚਿਆਂ ਕਿ 
ਜੇ ਕੂਝ ਕੁ ਸਿੰਘ ਸਰਦਾਰਾਂ ਨੂੰ ਬਾਦਸ਼ਾਹ ਸ਼ਾਹ ਆਲਮ ਵੱਲੋਂ ਮਿਹਰਬਾਨੀਆਂ ਅਤੇ ਫੋਰ 
ਲਾਲਚ ਨਾਲ ਆਪਣੀ ਵੱਲ ਖਿਚ ਕੇ ਗੰਢਿਆ ਜਾ ਸਕੇ ਤਾਂ ਇਕ ਤਾਂ ਇਨ੍ਹਾਂ ਵਿਚ ਆਪਸ 
ਵਿਚ ਈਰਖਾ ਅਤੇ ਫੈਟਕ ਪੈ ਜਾਏਗੀ, ਦੂਸਰੇ, ਬਾਦਸ਼ਾਹ ਦੇ ਧੱਖੀ ਸਰਦਾਰਾਂ ਵੱਲੋਂ 
ਸਹਾਇਤਾ ਨਾਲ ਦੂਸਰਿਆਂ ਸਰਦਾਰਾਂ ਨੂੰ ਕਮਜੋਰ ਅਤੇ ਕਾਬੂ ਕਰ ਕੇ ਈਨ ਮਨਾਈ ਜਾਂ 
ਸਕੇਗੀ। ਆਪਸ ਦੀ ਪਾਟੋ ਧਾੜ ਨਾਲ਼ ਹੀ ਭਰਤਪੁਰੀਏ ਜੱਟ ਮਰੇ ਸਨ, ਇਸੇ ਫੋਂਟਕ 
ਨਾਲ ਹੀ ਹੁਣ ਮਰਾਨੇ ਮਰ ਰਹੇ ਸਨ । ਰਾਜਪੂਤ ਤਾਂ ਇਕੱਠੇ ਇਕ-ਮੁੱਠ ਸ਼ਾਇਦ ਹੀ ਕਦੀ 
ਹੋਏ ਹੋਣ । ਸਿੰਘਾਂ ਵਿਚ ਭੀ ਇਸ ਬਿਮਾਰੀ ਦੇ ਕੀੜੇ ਪੈਦਾ ਹੁੰਦੇ ਦਿਸਣ ਲੱਗ ਪਏ ਸਨ । 
ਇਹ ਬਿਮਾਰੀ ਚਿੰਦੁਸਤਾਨ ਦੇ ਜਲ-ਵਾਯੂ ਵਿਚ ਹੈ, ਦੇਸ ਦੀ ਮਿੱਟੀ ਵਿਚ ਹੈ, ਅਤੇ ਇਥੇ 
ਦੇ ਲੋਕਾਂ ਦੇ ਖਮੀਰ ਵਿਚ ਹੈ। ਚਲਾਕ ਪਰਾਏ ਅਤੇ ਆਪਣੇ ਸਦਾ ਇਸ ਦਾ ਫਾਇਦਾ 
ਉਨਾਉ'ਦੇ ਫਹੇ ਹਨ । ਅਬਦੁਲ-ਅਹਦ ਖ਼ਾਨ ਇਸ ਸ਼ਤਰੰਜ ਦੀ ਖੇਡ ਦਾ ਬੜਾ ਹੁਸ਼ਿਆਰ 
ਖਿਡਾਰੀ ਸੀ ਇਸ ਲਈ ਉਸ ਨੇ ਇਹ ਦਾਓ ਭੀ ਲਾ ਦੇਖਣ ਦੀ ਸੋਚ ਲਈ । 
ਸਿੱਖ ਸਰਦਾਰਾਂ ਦੀ ਬੁਸ਼ਾਮਦ 

ਸਤੰਬਰ ਸੰਨ 1778 ਵਿਚ ਖਾਲਸਾ ਦਲ ਦੇ ਕੁਝ ਸਰਦਾਰ ਦਿੱਲੀ ਦੇ ਊਉਤਰ-ਲਹਿੰਦੇ 
ਨੂੰ ਸ਼ਾਲਾਮਾਰ ਬਾਗ਼ ਦੇ ਲਾਗੇ ਉੱਤਰੇ ਹੋਏ ਸਨ ਅਤੇ ਕੁਝ ਖ਼ਤਰਾ ਨਜਰ ਆ ਰਿਹਾ ਸੀ। 
ਇਸ ਲਈ ਅਸ਼ਦੁਲ-ਅਹਿਦ ਖ਼ਾਨ ਨੇ ਸਿੰਘਾਂ ਅੜੇ ਉਨ੍ਹਾਂ ਦੇ ਸੱਜਨਾਂ ਮਿੱਤਰਾਂ ਦੀ ਖ਼ੁਸ਼ਾਮਦ 
ਕਰਨੀ ਸ਼ੁਰੂ ਕਰ ਦਿੱਤੀ । 23 ਸਤੰਖਰ ਨੂੰ ਉਸ ਨੇ ਆਪਣੇ ਇਕ ਨਾਇਬ ਬਹਿਰਾਮ-ਕੁਲੀ 








192 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਜੀਊ-ਆਇਆ-ਨੂੰ ਆਖਣ ਲਈ ਭੇਜਿਆ ਅਤੇ ਬਾਦਸ਼ਾਹ ਦੀ ਸਲਾਹ ਨਾਲ ਨਜੀਬੁੱਦੋਲਾ 
ਦੇ ਸਭ ਤੋਂ ਛੋਟੇ ਪੁੱਤਰ ਮੱਲ ਖ਼ਾਨ ਨੂੰ 28 ਸਤੰਬਰ ਨੂੰ 'ਨਜੀਬੁੱਦੋਲਾ ਦੂਸਰਾ” ਦਾ ਖਿਤਾਬ 
ਦੁਆਇਆ । ਅਗਲੇ ਦਿਨ 29 ਸਤੰਬਰ ਨੂੰ ਅਬਦੁਲ-ਅਹਦ ਖ਼ਾਨ ਖ਼ੁਦ ਸਿੰਘਾ ਨੂੰ ਯਾਕੂਬ 
ਅਲੀ ਖ਼ਾਨ ਦੇ ਬਾਗ ਵਿਚ ਮਿਲਿਆ ਅਤੇ ਬਾਦਸ਼ਾਹ ਵੱਲੋਂ ਖਿਲਅੜਾਂ ਪੇਸ਼ ਕੀਤੀਆਂ । 
ਬੰਗਲਾ ਸਾਹਿਬ ਦੀ ਮਸੀਤ 

ਪਹਿਲੀ ਅਕਤੂਬਰ, ਅਸੂ ਸੁਦੀ 10. ਨੂੰ ਦੁਸਹਿਰਾ ਸੀ। ਸਿੰਘ ਭੀ ਸਮਝ ਗਏ 
ਸਨ ਕਿ ਦਿੱਲੀ ਦੀ ਸਰਕਾਰ ਯਰਕੀ ਹੋਈ ਹੈ । ਇਸ ਲਈ ਰਕਾਬ ਗੰਜ ਦੇ ਲਾਗੇ ਖੁੱਲ੍ਹੇ 
ਮੈਦਾਨ ਵਿਚ ਦੁਸਹਿਰਾ ਮਨਾਉਂਦੇ ਹੋਏ ਸਿੰਘਾਂ ਨੇ “ਗੁਰੂ ਕਾ ਬੰਗਲਾ” ਸਾਹਿਬ ਤੋ ਬਣੀ 
ਹੋਈ ਮਸੀਤ ਜਾ ਢਾਈ । ਸਿੰਘਾਂ ਦੀ ਇਸ ਡਾਢੀ ਦਲੇਰੀ ਨੂੰ ਅਬਦੁਲ-ਅਹਦ ਖ਼ਾਨ ਚੁਪ 
ਕਰ ਕੇ ਪੀ ਗਿਆ । ਮਤਲਬ ਦਾ ਅੰਨ੍ਹਾ ਬਰਦਾ, ਪਿਆ ਡਰਦਾ ਹਰ ਹਰ ਕਰਦਾ । 

ਪਰ ਛੇਤੀ ਹੀ ਬਾਅਦ ਬਾਦਸ਼ਾਹ ਨੂੰ ਜੈਪੁਰ ਜਾਣਾ ਪੈ ਗਿਆ। ਇਸ ਲਈ 
ਅਬਦੁਲ-ਅਹਦ ਅਪਰੈਲ 1779 ਦੇ ਅੰਤ ਤਕ ਵਿੰਗੀਆਂ ਟੇਡੀਆਂ ਵਿਉਤਾਂ ਸੋਚਣ ਤੋਂ 
ਬਿਨਾਂ ਕੁਝ ਨਾ ਕਰ ਸਕਿਆ । ਬਾਦਸ਼ਾਹ ਦੇ ਦਿੱਲੀ ਮੁੜਨ ਪਰ ਅਬਦੁਲ-ਅਹਦ ਖ਼ਾਨ ਨੇ 
ਕਰਨਾਲ ਦੇ ਇਲਾਕੇ ਦੇ ਸਿੱਖ ਸਰਦਾਰਾਂ ਨੂੰ ਰੱਲ-ਬ਼ਾਤ ਕਰਨ ਲਈ ਬੁਲਾਇਆ । ਪਰ 
ਬਾਦਸ਼ਾਹ ਨੇ ਉਨ੍ਹਾਂ ਨੂੰ ਆਪਣੇ ਦਰਬਾਰ ਵਿਚ ਬੁਲਾਉਣੋਂ ਨਾਂਹ ਕਰ ਦਿੱਤੀ । ਇਨ੍ਹਾਂ ਦਿਨਾਂ 
ਵਿਚ ਮਹਾਰਾਜਾ ਅਮਰ ਲਿੰਘ ਪਟਿਆਲੇ ਵਾਲੇ ਨੇ ਅਬਦੁਲ-ਅਹਦ ਖ਼ਾਨ ਨੂੰ ਕੁਝ ਸੁਗਾਤਾਂ 
ਭੇਜੀਆਂ। ਸ਼ਾਇਦ ਇਸ ਖਿਆਲ ਨਾਲ ਕਿ ਦਿੱਲੀ ਵਿਚ ਬੈਠਾ ਸਰਦਾਰ 
ਬਘੇਲ ਸਿੰਘ ਕਰੋੜਸਿੰਘੀਆ ਕੋਈ ਅਜਿਹੀ ਗੱਲ ਨਾ ਕਰ ਬੈਠੇ ਜਿਸ ਨਾਲ ਪਟਿਆਲੇ 
ਨੂੰ ਨੁਕਸਾਨ ਪੁੱਜ ਜਾਏ । ਪਰ ਇਸ ਵੇਲੇ ਮਹਾਰ'ਯੈ ਨੂੰ ਕੋਈ ਭੁਲੇਖਾ ਲੱਗਾ ਜਾਪਦਾ ਹੈ । 
ਆਪਸ ਵਿਚ ਕੁਝ ਮਤ- ਭੇਦ ਹੁੰਦੇ ਹੋਏ ਭੀ ਉਸ ਵੇਲੇ ਦੇ ਸਿੰਘ ਓਪਰੇ ਵੈਰੀ ਨਾਲ ਰਲ 
ਕੇ ਭਰਾ-ਮਾਰੂ ਗੱਲਾਂ ਨਹੀਂ ਸਨ ਕਰਦੇ ! ਜਦ ਅਬਦੁਲ-ਅਹਦ ਖ਼ਾਨ ਨੇ ਕੁਝ ਕੁ ਚੁਣਵੇਂ 
ਸਰਦਾਰਾਂ ਨਾਲ ਮਾਲਵੇ ਦੀ ਮੁਹਿੰਮ ਦੀ ਗੱਲ ਕੀਤੀ ਤਾਂ ਉਹ ਯ੍ਰਮਲੇ ਜੱਟਾਂ ਵਾਂਗੂ ਬੜੇ 
ਭੋਲੇ ਭਾਲੇ ਬਣ ਗਏ ਅਤੇ ਜਾਹਰਾ ਤੋਰ ਤੇ ਉਸ ਨੂੰ ਕੁਝ ਅਜਿਹੇ ਸਬਜ਼ ਬਾਗ ਵਿਖਾਏ ਕਿ 
ਉਹ ਮਹਾਰਾਜਾ ਅਮਰ ਸਿੰਘ ਨਾਲ ਰਲ ਕੇ ਸਤਲੂਜੋਂ ਉਰਾਰ ਤਕ ਸ਼ਾਹ ਆਲਮ ਬਾਦਸ਼ਾਹ 
ਦਾ ਰਾਜ ਮੁੜ ਕਾਇਮ ਕਰ ਦੇਣ ਵਿਚ ਪੂਰੀ ਪੂਰੀ ਸਹਾਇਤਾ ਕਰਨਗੇ । ਬਲਕਿ ਉਨ੍ਹਾਂ ਨੇ 
ਤਾਂ ਆਪਣੇ ਭੁਰਲਾਵੇਂ, ਵਾਹਦਿਆਂ ਅਤੇ ਚੋਪੜੀਆਂ ਗੱਲਾਂ ਨਾਲ ਅਬਦੁਲ-ਅਹਦ ਖਾਨ 
ਨੂੰ ਲਾਹੌਰ ਅਤੇ ਮੁਲਤਾਨ ਦੀ ਫੜਿਹ ਦੇ ਸੁਫ਼ਨੇ ਭੀ ਵਿਖਾ ਦਿੱਤੇ । ਅਸਲ ਵਿਚ ਇਹ 
ਇਕ ਦੂਸਰੇ ਨੂੰ ਚਾਲਾਕੀ ਨਾਲ ਆਪਣੋ ਜਾਲ ਵਿਚ ਫਾਹ ਕੇ ਮਾਰਨ ਲਈ ਸ਼ਤਰੰਜ ਦੀ 
ਖੇਡ ਸੀ, ਜਿਸ ਵਿਚ ਜੋ ਵਧੇ ਸੋ ਪਾਵੇ । ਇਕ ਪਾਸੇ ਅਬਦੁਲ-ਅਹਦ ਖ਼ਾਨ ਕਸ਼ਮੀਰੀ ਸੀ 
ਅਤੇ ਦੂਸਰੇ ਪਾਸੇ ਬਘੇਲ ਸਿੰਘ ਝਬਾਲੀਆ ਜੱਟ । ਚਾਲਾਕੀ ਵਿਚ ਦੋਨੋਂ ਬਰਾਬਰ ਦੀ 
ਟੱਕਰ ਦੇ ਸਨ । ਪਰ ਬਘੇਲ ਸਿੰਘ ਜਿੱਥੇ ਮੈਦਾਨਿ ਜੰਗ ਦਾ ਇਕ ਉੱਘਾ ਸੂਰਮਾ ਸੀ, ਉਥੇ 





ਪਟਿਆਲੇ ਦੀ ਸਹਾਇਤਾ 193 
ਅਬਦੁਲ-ਅਹਦ ਪਰਲੈ ਦਰਜੇ ਦਾ ਕਾਇਰ ਸੀ ਅਤੇ ਅੰਤ ਉਸ ਦੀ ਸੁਆਰਥੀ ਵੈਰ-ਭਾਵ 
ਦੀ ਨੀਤਿ ਅਤੇ ਕਾਇਰਤਾ ਉੱਸ ਨੂੰ ਲੈ ਡੂਥੇ । 
ਮੁਹਿੰਮ ਦੀ ਤਿਆਰੀ 

ਅਬਦੁਲ-ਅਹਦ ਖਾਨ ਬਘੇਲ ਸਿੰਘ ਦੇ ਦਾਉ ਵਿਚ ਆ ਗਿਆਂ ਅਤੇ ਸਰ ਜਦੂ 
ਨਾਥ ਸਰਕਾਰ ਦੇ ਕਹਿਣ ਅਨੁਸਾਰ--ਦੀ ਓਲੜ ਫੂਲ ਸਵੈਲੋਡ ਦੀ ਬੇਟ---ਉਸ ਨੇ 
ਮੱਛੀਆਂ ਫੜਨ ਲੋਈ ਸੁੱਟੀ ਹੋਈ ਕੁੰਡੀ ਨਾਲ ਲਾਈ ਹੋਈ ਮਾਸ ਦੀ ਬੋਟੀ ਨੂੰ ਜਾ ਮੂੰਹ 
ਪਾਇਆ, ਅਤੇ ਉਹ ਕੰਡੀ ਅਸ਼ਦੁਲ-ਅਹਦ ਦੇ ਸੰਘ ਵਿਚ ਫਸ ਗਈ । ਬਘੇਲ ਸਿੰਘ 
ਵੱਲੋਂ ਦਿੱਤੇ ਸਿੰਘਾਂ ਦੇ ਫੁਸਲਾਵੇਂ ਵਾਹਦਿਆਂ ਦੇ ਭਰਮਾਏ ਹੋਏ ਨੇ ਬਾਦਸ਼ਾਹ ਨੂੰ ਸਿੱਖ 
ਇਲਾਕਿਆਂ ਵਿਚ ਮੁਹਿੰਮ ਦੇ ਨਾਲ ਚਲਣ ਲਈ ਬੜੀ ਜੋਰਦਾਰ ਬੇਨਤੀ ਕੀਤੀ ਪਰ 
ਬਾਦਸ਼ਾਹ ਨੇ ਨਾਂਹ ਕਰ ਦਿੱਤੀ । ਸ਼ਾਇਦ ਉੱਸ ਨੂੰ ਸਿੰਘਾਂ ਦੇ ਪਿਛਲੇ ਇਤਿਹਾਸ ਦੀ ਲੋ 
ਵਿਚ ਆਉਣ ਵਾਲੇ ਦੁਖਦਾਈ ਹਾਲਤ ਦਾ ਕਿਧਰਿਉਂ' ਕੁਝ ਝਲਕਾਰਾ ਪੈ ਗਿਆ ਹੋਵੇ । 
ਅਬਦੁਲ-ਅਹਦ ਨੇ ਬਾਦਸ਼ਾਹ ਨੂੰ ਡਰਾਇਆ ਕਿ ਜੇ ਸਿੱਖਾਂ ਦੇ ਵਿਰੁੱਧ ਮੁਹਿੰਮ ਨਾ ਚੜ੍ਹੀ 
ਤਾਂ ਸਾਥੀ ਸਿੱਖ ਅਤੇ ਸ਼ਾਹੀ ਫੋਜ ਆਪਣੀ ਜ਼ੁਕਾਈ ਹੋਈ ਰਕਮ ਅਤੇ ਤਨਖਾਹ ਤੇ ਬਕਾਏ 
ਆਦਿ ਲਈ ਉਸ ਨੂੰ ਘੇਰਾ ਪਾ ਕੇ ਤੰਗ ਕਰਨਗੇ । ਪਰ ਬਾਦਸ਼ਾਹ ਨਾ ਮੰਨਿਆਂ । ਯੁਵਰਾਜ 
ਜਹਾਂਦਾਰ ਸ਼ਾਹ ਨੇ ਇਹ ਕਹਿ ਕੇ ਪਿੱਛਾ ਛੁਡਾਇਆ ਕਿ ਮੈਂ ਬਿਮਾਰ ਹਾਂ। ਪਰ 
ਅਬਦੁਲ-ਅਹਦ ਜੋਰ ਦੇ ਰਿਹਾ ਸੀ ਕਿ ਸ਼ਾਹੀ ਖ਼ਾਨਦਾਨ ਦੇ ਕਿਸੇ ਬੰਦੇ ਦੇ ਨਾਲ ਹੋਣ ਤੋਂ 
ਬਿਨਾ ਮਹਿੰਮ ਦਾ ਰੋਹਬ ਨਹੀਂ ਪੈਣਾ। ਇਸ ਲਈ ਬੇ-ਬਸ ਹੋ ਕੇ ਸ਼ਾਹ ਆਲਮ ਬਾਦਸ਼ਾਹ 
ਨੇ ਆਪਣੇ ਪੁੱਤਰ ਮਿਰਜਾ ਜਹਾਨ ਸ਼ਾਹ ਫ਼ਰਖੰਦਾ-ਬਖ਼ਤ ਨੂੰ ਅਬਦੁਲ-ਅਹਦ ਖ਼ਾਨ ਦੇ 
ਨਾਲ ਸਿੱਖਾਂ ਦੇ ਵਿਰੁੱਧ ਇਸ ਮੁਹਿੰਮ ਪਰ ਜਾਣ ਦਾ ਹੁਕਮ ਦੇ ਦਿੱਤਾ । 

ਅਬਦੁਲ-ਅਹਦ ਖ਼ਾਨ ਨੇ ਇਕ ਤਕੜੀ ਫੌਜ ਇਕੱਠੀ ਕਰ ਲਈ ਅਤੇ ਤੋਪਖਾਨ ਦਾ 
ਬੇੜਾ ਲੈ ਕੇ ਸ਼ਾਹਜਾਦਾ ਫ਼ਰਖੰਦਾ-ਬਖਤ ਦੇ ਨਾਲ 3 ਜੂਨ, ਸੰਨ 1779, ਨੂੰ ਦਿੱਲੀ ਤੋਂ ਕੂਚ 
ਕੀਤਾ। ਸਰਦਾਰ ਬਘੇਲ ਸਿੰਘ ਅਤੇ ਕੁਝ ਹੋਰ ਛੋਟੇ ਛੋਟੇ ਸਰਦਾਰ ਭਾਗ ਸਿੰਘ ਡਲੇ 
ਵਾਲੀਆਂ ਆਦਿ ਭੀ ਨਾਲ ਸਨ। ਰਾਹ ਵਿਚ ਅਬਦੁਲ-ਅਹਦ ਨੇ ਮਿਰਜਾ ਨੱਜਫ਼ ਖਾਨ ਦੇ 
ਕਾਨੂਗੋ ਅਤੇ ਉਗ੍ਰਾਹੀਏ ਹਟਾ ਕੇ ਉਨ੍ਹਾਂ ਦੀ ਥਾਂ ਆਪਣੇ ਆਦਮੀ ਨਿਯਤ ਕਰ ਦਿੱਤੇ । ਜਦ 
ਸ਼ਾਹੀ ਲਸ਼ਕਰ ਕਰਨਾਲ ਪਦੁੰਚਾ ਤਾਂ ਜੀਂਦ ਦਾ ਰਾਜਾ ਗਜਪਤ ਸਿੰਘ ਸਾਹਜਾਦਾ ਅਤੇ 
ਅਬਦੁਲ-ਅਹਦ ਖ਼ਾਨ ਨੂੰ ਆ ਮਿਲਿਆ ਅਤੇ ਕੁਝ ਹੋਰ ਸਰਦਾਰ ਭੀ ਆਏ । ਸਰਦਾਰ 
ਬਘੇਰ ਸਿੰਘ ਇਨ੍ਹਾਂ ਦੇ ਕੰਨਾਂ ਵਿਚ ਕੁਝ ਫੂਕਾਂ ਮਾਰਦਾ ਗਿਆ। ਜਿਸ ਦਾ ਨਤੀਜਾ ਇਹ 
ਹੋਇਆ ਕਿ ਸਿੱਖ ਸਰਦਾਰਾਂ ਬਹੁਤੀ ਹੁੱਤ ਕੀਤੇ ਬਿਨਾਂ ਹੀ ਥੋੜ੍ਹਾ ਬਹੁਤ ਨਜ਼ਰਾਨਾ ਦਿੰਦੇ 
ਗਏ, ਜਿਸ ਕਰਕੇ ਨਾ ਤਾਂ ਅਬਦੁਲ-ਅਹਦ ਨੂੰ ਹੀ ਕੋਈ ਸ਼ੱਕ ਪਿਆ ਅਤੇ ਨਾ ਹੀ 
ਸ਼ਾਹਜਾਦੇ ਨੂੰ । ਖ਼ੁਦ ਗਜਪਤ ਲਿੰਘ ਨੇ ਭੀ ਦੋ ਲੱਖ ਦੇਣਾ ਕਰ ਲਿਆ । 

ਅੱਗੇ ਤਾਂ ਇਕੱਲ' ਬਘੇਲ ਸਿੰਘ ਅਬਦੁਲ-ਅਹਦ ਦਾ ਸਲਾਰੀਆ ਸੀ। ਹੁਣ 








194 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਗਜਪਤ ਸਿੰਘ ਭੀ ਉਸ ਦਾ ਮਿੱਤਰ ਅਤੇ ਭਰੋਸੇਯੋਗ ਸਲਾਹੀਆ ਅਤੇ ਉਚ-ਅਧਿਕਾਰੀ 
ਬਣ ਗਿਆ। ਸਾਰਾ ਕੰਮ ਕਾਰ ਇਸ ਦੀ ਸਲਾਹ ਨਾਲ ਹੋਣ ਲੱਗ ਪਿਆ। ਇਸੇ ਦੀ 
ਸਲਾਹ ਨਾਲ ਜੋ ਭੀ ਸਿੱਖ ਆਉਦਾ ਭਰਤੀ ਕਰ ਲਿਆ ਜਾਂਦਾ ਅਤੇ ਹਰ ਨਵੇਂ ਸਰਦਾਰ 
ਨੂੰ ਹਾਥੀ, ਕਲਗੀ ਅਤੇ ਹੋਰ ਵਸਤਾਂ ਦਿੱਤੀਆਂ ਜਾਂਦੀਆਂ । ਸ਼ਾਹੀ ਫੋਜ ਦੇ ਆਉਣ ਨਾਲ 
ਜਿਥੋਂ ਕਿਧਰਿਓ ਭੀ ਲੋਕ ਦੋੜ ਜਾਂਦੇ, ਉਥੇ ਸਿੱਖਾਂ ਦੇ ਠਾਣੇ ਬਿਠਾ ਦਿੱਤੇ ਜਾਂਦੇ । ਇਸ 
ਹਾਲਤ ਧੈਦਾ ਕਰ ਦਿੱਤੀ ਕਿ ਵਧ ੜਾਂ ਰਹੀ ਸੀ ਸ਼ਾਹੀ ਫੌਜ ਅੱਗੇ ਨੂੰ, ਪਰ ਠਾਣੇ ਥਾਉ” 
ਥਾਈਂ ਸਿੰਘ ਸਰਦਾਰਾਂ ਦੇ ਕਾਇਮ ਹੋ ਰਹੇ ਸਨ, ਜਿਵੇਂ 1914-18 ਦੀ ਲੜਾਈ ਵੇਲੇ 
ਅਕਬਰ ਅਲਾਹਾਬਾਦੀ ਨੇ ਇਕ ਮੋਕੇ ਤੇ ਕਿਹਾ ਸੀ ਕਿ 'ਫ਼ਤਿਹ ਇੰਗਲਿਸ਼ ਕੀ ਹੋਤੀ ਹੈ, 
ਕਦਮ ਜਰਮਨ ਕਾ ਬੜ੍ਹਤਾ ਹੈ” । ਇਸ ਤਰ੍ਹਾਂ ਬਘੋਲ ਸਿੰਘ ਅਤੇ ਫਜਪਤ ਸਿੰਘ ਦੀ ਨੀਤੀ 
ਅਤੋ ਹੁਸ਼ਿਆਰੀ ਸਫਲ ਹੋ ਰਹੀਆਂ ਸਨ ਅਤੇ ਅਬਦੁਲ-ਅਹਦ ਖਾਨ ਦੇ ਆਲੇ ਦੁਆਲੇ 
ਇਕ ਜਾਲ ਵਿਛਦਾ ਜਾ ਰਿਹਾ ਸੀ । 

ਅਬਦੁਲ-ਅਹਦ ਖ਼ਾਨ ਦਿੱਲੀਉ” ਮੁਹਿੰਮ ਲੈ ਕੇ ਚੜ੍ਹਿਆ ਸੀ ਸੋਨੀਪਤ ਦੇ ਜ਼ਿਲੇ 
ਵਿਚ ਦੇ ਸ਼ਾਹੀ 'ਖਾਲਸਾ' ਇਲਾਕੇ ਪਰ ਕਬਜਾ ਕਰਨ ਲਈ, ਅਤੇ ਉਨ੍ਹਾਂ ਸਿੱਖ ਸਰਦਾਰਾਂ 
ਅਤੇ ਮਿਸਲਦਾਰਾਂ ਪਾਸੋਂ ਨਜਰਾਨੇ ਅਤੇ ਮਾਮਲੇ ਉਗ੍ਹਾਹੁਣ ਲਈ ਜਿਨ੍ਹਾਂ ਨੇ ਪਾਣੀਪਤ ਅਤੇ 
ਅੰਬਾਲੇ ਦੇ ਜ਼ਿਲਿਆਂ ਵਿਚ ਮੱਲਾਂ ਮਾਰੀਆਂ ਹੋਈਆਂ ਸਨ ਅਤੇ ਇਸ ਮਤਲਬ ਲਈ 
ਭਰਤੀ ਅਜਿਹੇ ਸਿੱਖ ਸਿਪਾਹੀ ਅਤੇ ਸਰਦਾਰ ਭੀ ਕਰ. ਲਏ ਸਨ ਜਿਨ੍ਹਾਂ ਦੇ ਭਰਾਵਾਂ ਅਤੇ 
ਭਾਈ ਬੰਦਾਂ ਨੂੰ ਉਹ ਨਚੋੜਨਾ ਚਾਹੁੰਦ ਸੀ । ਅਤੇ, ਉੱਸ ਦੇ ਮੁਖ ਸਲਾਹੀਏ ਉਹ ਸਿੱਖ 
ਸਰਦਾਰ ਸਨ ਜੋ ਖ਼ੁਦ ਉਸ ਦੀ ਮਾਰ ਹੇਠਾਂ ਆਉਣੇ ਸਨ । ਅਜਿਹਾ ਬੰਦਾ ਭੀ ਜੇ ਆਪਣੀ 
ਨੀਤੀ ਦੀ ਸਫਲਤਾ ਦੇ ਸੁਫ਼ਨੇ ਲੈ ਰਿਹਾ ਹੋਵੇ ਤਾਂ ਉਸ ਦਾ ਰੱਬ ਹੀ ਰਾਖਾ | 
ਭਾਈ ਦੇਸੂ ਸਿੰਘ ਕੈਦ ਵਿਚ 

ਕਰਨਾਲ ਵਿਚ ਅਬਦੁਲ-ਅਹਦ ਨੋ ਬਰਸਾਤ ਕੱਢੀ । ਇਥੇ ਹੀ ਉਸ ਨੂੰ ਭਾਈ ਦੇਸੂ 
ਸਿੰਘ ਕੈਥਲ ਵਾਲਾ ਆ ਮਿਲਿਆ । ਅਬਦੁਲ-ਅਹਦ ਨੇ ਉਸ ਪਾਸੋਂ ਤਿੰਨ ਲੱਖ ਰੁਪਇਆ 
ਮੰਗਿਆ ਅਤੇ ਭਾਈ ਦੇਸੂ ਸਿੰਘ ਨੇ ਦੋ ਲੱਖ ਦੇਣਾ ਮੰਨ ਲਿਆ । ਇਸ ਪਰ ਅਹਦ ਨੌ 
ਆਪਣੀ ਮੰਗ ਪੰਜ ਲੱਖ ਕਰ ਦਿੱਤੀ । ਇਕ ਦਿਨ ਰਾਤ ਨੂੰ ਗਜਪਤ ਸਿੰਘ ਨੇ ਵਜੀਰ ਨੂੰ 
ਕਿਹਾ ਕਿ ਦੇਸੂ ਸਿੰਘ ਪਾਸੋ ਰਕਮ ਉਗ੍ਹਾਹ ਹੋਣੀ ਔਖੀ ਹੈ। ਇਸ ਲਈ ਤੂੰ ਮੇਰੇ ਸਮੇਤ 
ਸਾਰੇ ਸਰਦਾਰਾਂ ਨੂੰ ਗਿਰਫਤਾਰ ਕਰ ਲੈ। ਪਿੱਛੋਂ ਸਾਨੂੰ ਛੱਡ ਦੇਈਂ ਅਤੇ 
ਦੇਸੂ ਸਿੰਘ ਨੂੰ ਫੜੀ ਰੱਖੀਂ। ਅਹਦ ਇਸ ਝਾਂਸੇ ਵਿਚ ਆ ਗਿਆਂ। 12 ਸੜੰਬਰ ਨੂੰ ਜਦ 
ਸਰਦਾਰ ਸ਼ਾਹਜ਼ਾਦੇ ਅਤੇ ਉਸ ਨੂੰ ਮਿਲਣ ਆਏ ਤਾਂ ਉਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ 
ਲਿਆ । ਫੇਰ ਤਾਜ ਮੁਹੰਮਦ ਖ਼ਾਨ ਨੇ ਜਦ ਆ ਕੇ ਕਿਹਾ ਕਿ ਦੇਸੂ ਸਿੰਘ ਤੋਂ ਬਿਨਾਂ ਸਾਰੇ 
ਸਰਦਾਰ ਰਕਮਾਂ ਦੇਣੀਆਂ ਮੰਨ ਗਏ ਹਨ, ਤਾਂ ਉਨ੍ਹਾਂ ਨੂੰ ਛੱਡ ਦਿੱਤਾ ਅਤੇਂ ਦੇਸੂ ਸਿੰਘ ਨੂੰ 


ਪਟਿਆਲੈ ਦੀ ਸਹਾਇਤਾ 195 
ਕੈਦ ਰਖਿਆ । ਅਸਲ ਵਿਚ ਅਬਦੁਲ-ਅਹਦ ਦੇ ਮਨ ਵਿਚ ਖੋਟ ਸੀ । ਉਹ ਉਸ ਪਾਸੋਂ 
ਮਾਰਚ ਸੰਨ 1776 ਵਿਚ ਉਸ ਦੀ ਫੌਜ ਨਾਲ ਲੜਦੇ ਮਾਰੇ ਗਏ ਆਪਣੇ ਭਾਈ 
ਅਬੁਲ-ਕਾਸਿਮ ਦਾ ਬਦਲਾ ਲੈਣਾ ਚਾਹੁੰਦਾ ਸੀ। ਕਦੀ ਉਹ ਭਾਈ ਦੇਸੂ ਸਿੰਘ ਨੂੰ ਇਹ 
ਧਮਕੀਆਂ ਦਿੰਦਾ ਸੀ ਅਤੇ ਉਸ ਦਾ ਇਲਾਕਾ ਜਬਤ ਕਰ ਲੈਣ ਦੀਆਂ ਗੱਲਾ ਕਰਦਾ ਸੀ, 
ਕਦੀ ਉਸ ਲੜਾਈ ਵਿਚ ਖੋਹੀਆਂ ਗਈਆਂ ਤੋਪਾਂ ਅਤੇ ਹੋਰ ਸਾਰਾ ਸਾਮਾਨ ਮੰਗਦਾ ਸੀ 
ਅਤੇ ਕਦੀ ਪਿਛਲੇ ਚਾਰ ਸਾਲਾਂ ਵਿਚ ਸਾਰੇ ਇਲਾਕੇ ਦੀ ਸਾਰੀ ਉਗ੍ਰਾਹੀ ਰਕਮ ਦੀ ਮੰਗ 
ਕਰਦਾ ਸੀ । ਆਖਰ ਕੁਝ ਚਿਰ ਪਿਛੋਂ ਇਕ ਲੱਖ ਰੁਪਇਆ ਨਕਦ ਲੈ ਕੇ ਭਾਈ ਢੇਸੂ ਸਿੰਘ 
ਨੂੰ ਤਾਂ ਛੱਡ ਦਿੱਤਾ, ਪਰ ਬਾਕੀ ਰਕਮ ਲਈ ਉਸ ਦੇ ਪੁੱਤਰ ਭਾਈ ਲਾਲ ਸਿੰਘ ਨੂੰ 
ਜ਼ਮਾਨਤ ਵਜੋਂ ਆਪਣੇ ਪਾਸ ਨਜਰ-ਬੰਦ ਕਰ ਰਖਿਆ। 

ਅਬਦੁਲ-ਅਹਦ ਦੀ ਇਸ ਮੂਰਖਤਾ ਭਰੀ ਕਰਤੂਤ ਨੇ ਇਲਾਕੇ ਦੇ ਸਾਰੇ ਨਿੱਕੇ ਵੱਡੇ 
ਸਿੱਖ ਸਰਦਾਰਾਂ ਦਾ ਭਰੋਸਾ ਗਵਾ ਲਿਆਂ ਅਤੇ ਹਰ ਥਾਂ ਇਹ ਗੱਲ ਧੁੰਮ ਗਈ ਕਿ 
ਅਬਦੁਲ-ਅਹਦ ਬੇਈਮਾਨ ਅਤੇ ਧੋਖੇਬਾਜ ਬੰਦਾ ਹੈ। ਇਸ ਦੀ ਗੱਲ ਉੱਤੇ ਕਿਸੇ ਨੂੰ 
ਇੜਬਾਰ”ਨਹੀਂ ਹੋ ਸਕਦਾ । ਇਸ ਦੇ ਨਾਲ ਹੀ ਉਨ੍ਹਾਂ ਨੂੰ ਭਾਈ ਦੇਸੂ ਸਿੰਘ ਕਰਕੇ ਗੁੱਸਾ 
ਭੀ ਚੜ੍ਹ ਗਿਆ, ਕਿਉਂਕਿ ਗੁਰੂ ਅਰਜਨ ਦੇ ਸਮੇਂ ਇਕ ਸ਼ਰਧਾਵਾਨ ਅਤੇ ਮਹਾਨ ਆਤਮਾ 
ਸਿੱਖ ਦੀ ਸੰਤਾਨ ਵਿਚੋਂ ਹੋਣ ਕਰਕੇ ਖਾਲਸੇ ਵਿਚ ਉਸ ਦੀ ਬੜੀ ਮਾਨਤਾ ਸੀ, ਅਤੇ ਉਸ 
ਦਾ ਨਿਰਾਦਰ ਇਕ ਤੜ੍ਹਾਂ ਖਾਲਸੇ ਦਾ ਨਿਰਾਦਰ ਸੀ । ਸ਼ਾਇਦ ਖਾਲਸੇ ਨੂੰ ਗੁੱਸਾ ਚੜ੍ਹਾਉਣਾ 
ਹੀ ਰਾਜਾ ਗਜਪਤ ਸਿੰਘ ਦੀ ਨੀਅਤ ਸੀ ਤਾਂ ਕਿ ਵੇਲਾ ਆਉਣ ਪਰ ਉਂਹ ਉਸ ਨੂੰ ਇਕ 
ਕਰੜੀ ਸੱਟ ਮਾਰਨ ਲਈ ਤਿਆਰ ਹੁੰਦੇ ਜਾਣ । 
ਅਬਦੁਲ-ਅਹਦ ਖ਼ਾਨ ਦਾ ਪਟਿਆਲੇ ਨਾਲ ਵਿਗਾੜ ਅਤੇ ਚੜ੍ਹਾਈ 

ਇਨ੍ਹਾਂ ਦਿਨਾਂ ਵਿਚ ਹੀ ਮਹਾਰਾਜਾ ਅਮਰ ਸਿੰਘ ਨੇ ਪੰਜ ਲੱਖ ਰੁਪਏ ਦੀਆਂ ਹੁੰਡੀਆਂ 
ਦੇ ਕੇ ਆਪਣੇ ਦੀਵਾਨ ਨਾਨੂ ਮੱਲ ਨੂੰ ਅਤੇ ਮੀਰ ਮੁਨਸ਼ੀ ਲਾਲਾ ਰਾਅ ਦਿਆਲ ਨੂੰ ਭੇਜਿਆ 
ਕਿ ਉਹ ਵਜੀਰ ਅਬਦੁਲ-ਅਹਦ ਖ਼ਾਨ ਨੂੰ ਇਸ ਸ਼ਰਤ ਤੇ ਦੇ ਦੇਵੇ ਕਿ ਉਹ ਪਿਛੇ ਨੂੰ ਮੁੜ 
ਜਾਏ ਅਤੇ ਪਟਿਆਲੇ ਦੇ ਇਲਾਕੇ ਵਿਚ ਕੋਈ ਵਧੀਕੀ ਨਾ ਕਰੇ। ਇਹ ਗੱਲ 13 
ਸਤੰਬਰ, ਸੰਨ 1779, ਦੀ ਹੈ। 

ਅਬਦੁਲ-ਅਹਦ ਲਈ ਇਹ ਇਕ ਬੜਾ ਚੰਗਾ ਮੋਕਾ ਸੀ। ਇਸ ਵਿਚ ਉਸ ਦੀ 
ਜਿੱਤ ਸੀ। ਉਸ ਨੂੰ ਰਾਜਾ ਗਜਪਤ ਸਿੰਘ ਜੀਂਦ ਵਾਲੇ, ਭਾਈ ਦੇਸੂ ਸਿੰਘ ਕੈਂਥਲ ਵਾਲੇ 
ਅਤੇ ਸਰਦਾਰ ਭੰਗਾ ਸਿੰਘ ਥਾਨੌਸਰ ਵਾਲਿਆਂ ਪਾਸੋਂ ਕੁਝ ਨਾ ਕੁਝ ਨਜ਼ਰਾਨੋ ਮਿਲ ਹੀ 
ਗਏ ਸਨ । ਹੁਣ ਮਹਾਰਾਜਾ ਅਮਰ ਸਿੰਘ ਨੇ ਭੀ ਪੰਜ ਲੱਖ ਦੀਆਂ ਹੁੰਡੀਆਂ ਭੋਜ ਦਿੱਤੀਆਂ 
ਸਨ। ਅੰਦਰੋਂ ਭਾਵੇਂ ਕੁਝ ਹੀ ਹੋਵੇ, ਬਾਹਰੋਂ ਦੁਨੀਆਂ ਦੀ ਨਜਰ ਵਿਚ ਉੱਸ ਨੇ ਸਿੱਖ 
ਸਰਦਾਰਾਂ ਪਾਸੋਂ ਕੁਝ ਨਾ ਕੁਝ ਤਾਂ ਵਸੂਲ ਕਰ ਹੀ ਲਿਆ ਸੀ। ਪਰ ਉਸ ਦੀ ਹੈਂਕੜ ਅਤੇ 
ਰੁਟਲ ਨੀਤੀ ਨੇ ਉਸ ਦਾ ਬਣਿਆ ਬਣਾਇਆ ਕੰਮ ਵਿਗਾੜ ਕੇ ਰਖ ਦਿੱਤਾ। ਉਸ ਨੇ 


196 ___ ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਦੀਵਾਨ ਨਾਨੂ ਮੱਲ ਨੂੰ ਕਿਹਾ ਕਿ ਮਹਾਰਾਜਾਂ ਅਮਰ ਸਿੰਘ ਇਹ ਰਕਮ ਲੈ ਕੇ ਆਪ ਹਾਜਰ 
ਹੋਵੇ । ਪਰ ਦੀਵਾਨ ਨੂੰ ਪਤਾ ਲੱਗ ਗਿਆਂ ਸੀ ਕਿ ਭਾਈ ਦੇਸੂ ਸਿੰਘ ਨਾਲ ਕਿਵੇਂ ਧੋਖਾ 
ਕੀਤਾ ਗਿਆ ਸੀ। ਇਸ ਲਈ ਦੀਵਾਨ ਅਤੇ ਮਹਾਰਾਜਾ ਇਹ ਗੱਲ ਮੰਨਣ ਨੂੰ ਕਿਸੀ 
ਹਾਲਤ ਵਿਚ ਭੀ ਤਿਆਰ ਨਹੀਂ ਸਨ । ਪਟਿਆਲੇ ਦਾ ਇਲਾਕਾ ਅਤੇ ਇਸ ਦੀ ਪ੍ਰਭਤਾ 
ਮਾਲਵੇ ਦੇ ਸਭ ਸਰਦਾਰਾਂ ਤੋਂ ਜਿਆਦਾ ਸੀ ਅਤੇ ਉਹ ਸਰਹੰਦ ਦਾ ਭੀ ਮਾਲਕ ਸੀ । ਇਸ 
ਲਈ ਉਹ ਅਬਦੁਲ-ਅਹਦ ਪਰ ਇਤਬਾਰ ਨਹੀਂ ਸੀ ਕਰ ਸਕਦਾ । ਦੀਵਾਨ ਨਾਨੂ ਮੱਲ ਨੇ 
ਮਹਾਰਾਜਾ ਦੀ ਨਿਜੀ ਹਾਜਰੀ ਦੇ ਬਦਲੇ ਸਵਾ ਲੱਖ ਰੁਪਇਆ ਹੋਰ ਭੀ ਦੇਣਾ ਮੰਨ 
ਲਿਆ। ਪਰ ਅਬਦੁਲ-ਅਹਦ ਇਸ ਜਿਦ ਤੇ ਅਤ ਗਿਆ ਕਿ ਮਹਾਰਾਜਾ ਆਪ ਹਾਜ਼ਰ 
ਹੋ ਕੇ ਨਜਰਾਨਾ ਅਤੇ ਰੁਪਇਆ ਭੇਟ ਕਰੇ ਅਤੇ ਉਹ ਗੁੱਸੇ ਵਿਚ ਆ ਕੇ ਕਹਿਣ ਲੱਗਾ ਕਿ 
ਮੈ ਤਾਂ ਮੁਹਿੰਮ ਉੱਤੇ ਖਰਚ ਹੋਇਆ ਸਾਰਾ ਰੁਪਇਆ ਧੇਲੇ ਧੇਲੇ ਤਕ ਮਹਾਰਾਜਾ ਅਮਰ 
ਸਿੰਘ ਪਾਸੋਂ ਜਿਵੇਂ ਭੀ ਹੋਵੇਗਾ ਵਸੂਲ ਕਰ ਕੇ ਛੱਡਾਂਗਾ ਅਤੇ ਦੀਵਾਨ ਦੇ ਹੱਥੀਂ ਭੇਜੀ ਹੋਈ 
ਰਕਮ ਨਹੀਂ ਲਵਾਂਗਾ, ਭਾਵੇਂ ਉਹ ਸੱਤ ਲੱਖ ਭੀ ਕਿਉ ਨਾ ਹੋਵੇ । ਆਪਣੀ ਹਉਮੈ ਅਤੇ 
ਹੈਂਕੜ ਵਿਚ ਉਸ ਨੇ ਦੀਵਾਨ ਵੱਲੋਂ ਪੇਸ਼ ਕੀਤੀਆਂ ਹੁੰਡੀਆਂ ਪਾੜ ਕੇ ਸੁੱਟ ਦਿੱਤੀਆਂ ਅਤੇ 
ਕਿਹਾ ਕਿ ਇਕ ਵਾਰੀ ਤਾਂ ਅਮਰ ਸਿੰਘ ਨੂੰ ਜਰੂਰ ਨਿਵਾ ਕੇ ਛੱਡਾਂਗਾ । ਰਾਜਾ ਗਜਪਤ 
ਸਿੰਘ ਨੇ ਅਬਦੁਲ-ਅਹਦ ਨੂੰ ਕਿਹਾ ਕਿ ਪਟਿਆਲੇ ਦੀ ਰਕਮ ਲਈ ਮੈਂ ਜਾਮਨ ਹਾਂ ਅਤੇ 
ਸਲਾਹ ਦਿੱਤੀ ਕਿ ਉਹ ਹੁਣ ਉਸੇ ਪੜਾਓ ਤੋਂ ਦਿੱਲੀ ਨੂੰ ਮੁੜ ਜਾਏ। ਪਰ ਅਹਦ ਨੇ 
ਪਟਿਆਲੇ ਵੱਲ ਨੂੰ ਕੂਚ ਕਰ ਦਿੱਤਾ ਅਤੇ ਆਪਣੀ ਅਗਾਊਂ” ਫੌਜ ਨੂੰ ਹੁਕਮ ਦੇ ਦਿੱਤਾ ਕਿ 
ਪਟਿਆਲੇ ਦੇ ਇਲਾਕੇ ਨੂੰ ਲੁੱਟ ਪੁਟ ਕੇ ਉਜਾੜ ਦਿਓ ਅਤੇ ਕਿਲੇ ਉੱਤੇ ਹੱਲਾ ਕਰ ਦਿਓ । 
ਸਰਦਾਰ ਜੱਸਾ ਸਿੰਘ ਆਦਿ ਸਰਦਾਰ ਆ ਪੁੱਜੇ 

ਪਹੋਏ ਦੇ ਲਾਗਿਓ” ਸ਼ਾਹੀ ਫੋਜ ਨੇ 23 ਸਤੰਬਰ ਨੂੰ ਸਰਸਵਤੀ ਨਦੀ ਪਾਰ ਕੀਤੀ 
ਅਤੇ ਪਟਿਆਲਿਓ” ਦੱਖਣ-ਚੜ੍ਹਦੇ ਨੂੰ 15 ਮੀਲ ਦੀ ਵਿਥ ਤੇ ਘੁੜਾਮ ਜਾ ਡੇਰੇ ਲਾਏ ਅਤੇ 
ਇਥੋਂ ਪਟਿਆਲੇ ਦੇ ਪਿੰਡ ਉਜਾੜਨ ਲਈ ਫੋਜੀ ਦਸਤੇ ਨਿਕਲ ਪਏ ਜਿਨ੍ਹਾਂ ਨੂੰ ਪਟਿਆਲੇ 
ਦੀ ਫ਼ੌਜ ਨੇ ਜਾ ਰੋਕਿਆ । ਇਤਨੇ ਨੂੰ ਸਤਲੁਜ ਪਾਰੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, 
ਤਾਰਾ ਸਿੰਘ ਗ਼ੈਬਾ ਅਤੇ ਕੁਝ ਹੋਰ ਸਰਦਾਰਾਂ ਨਾਲ ਪੰਦਰਾਂ ਹਜਾਰ ਸਿੰਘਾਂ ਦੀ ਪਹਿਲੀ 
ਫੌਜ ਆ ਪੁੱਜੀ । ਮਾਲੂਮ ਹੁੰਦਾ ਹੈ ਕਿ ਮਹਾਰਾਜਾ ਅਮਰ ਸਿੰਘ ਨੂੰ ਸ਼ਾਹੀ ਲਸ਼ਕਰ ਦੀਆਂ 
ਸਰਦਾਰ ਭੰਗਾ ਸਿੰਘ ਜਾਂ ਉਸ ਦੇ ਆਪਣੇ ਸੂਹਿਆਂ ਰਾਹੀਂ, ਮਿਲਦੀਆਂ ਰਹੀਆਂ ਸਨ । 
ਇਸ ਤੋਂ ਬਿਨਾਂ ਮਹਾਰਾਜਾ ਅਮਰ ਸਿੰਘ ਨੇ ਸਰਦਾਰ ਜੱਸਾ ਸਿੰਘ, ਸਰਦਾਰ ਤਾਰਾ ਸਿੰਘ, 
ਨਾਲ ਪੂਰਾ ਤਾਲ-ਮੇਲ ਬਣਾਇਆ ਹੋਇਆ ਸੀ ਤਾਂਕਿ ਵੇਲਾ ਆ ਪੈਣ ਪਰ ਉਨ੍ਹਾਂ ਨੂੰ 
ਸਹਾਇਤਾ ਲਈ ਬੇਨਤੀ ਕੀਤੀ ਜਾ ਸਕੇ। ਇਹ ਸਰਦਾਰ ਭੀ ਆਪੋ ਆਪਣੀ ਥਾਈਂ 


ਪਟਿਆਲੇ ਦੀ ਸਹਾਇੜਾ 197 
ਤਿਆਰ ਬੈਠੋ ਸਨ। ਇਸ ਲਈ ਅਬਦੁਲ-ਅਹਦ ਖ਼ਾਨ ਦੀ ਪਟਿਆਲੋ ਵੱਲ ਚੜ੍ਹਾਈ ਦੀ 
ਖ਼ਬਰ ਪੁੱਜਣ ਦੀ ਦੇਰ ਸੀ ਕਿ ਖਾਲਸੇ ਨੇ ਪਟਿਆਲੇ ਵੱਲ ਨੂੰ ਵਹੀਰਾਂ ਪਾ ਦਿੱਤੀਆਂ ਅਤੇ 
ਸਭ ਤੋਂ ਪਹਿਲਾਂ ਸਰਦਾਰ ਜੱਸਾ ਸਿੰਘ, ਤਾਰ' ਸਿੰਘ ਅਤੇ ਸੰਗਤ ਸਿੰਘ ਪੰਦਰਾਂ ਹਜ਼ਾਰ 
ਸਿੰਘ ਲੈ ਕੇ ਜਾ ਪੁੱਜੇ । 

ਇਸੇ ਵੈਲੇ ਕੁਝ ਸਿੰਘ ਜੋ ਰਾਜ ਗਜਪੜ ਸਿੰਘ ਰਾਹੀਂ ਰਾਹ ਵਿਚੋਂ ਭਰਤੀ ਹੋ ਕੇ 
ਨਾਲ ਆਏ ਸਨ ਆਕੀ ਹੋ ਬੈਠੋ ਕਿ ਸਾਡਾ ਪਿਛਲਾ ਹਿਸਾਬ ਪੂਰਾ ਪੂਰਾ ਬੁਕਾ ਦਿਓ ਨਹੀਂ 
ਤਾਂ ਅਸੀਂ ਇਕ ਪੈਰ ਭੀ ਇਥੋਂ ਅੱਗੇ ਨਹੀਂ ਪੁੱਟਾਂਗੇ । 

ਇਹ ਸਭ ਕੁਝ ਦੇਖ ਕੇ ਅਬਦੁਲ-ਅਹਦ ਖ਼ਾਨ ਦੇ ਹੱਥਾਂ ਦੇ ਤੋਤੇ ਉਡ ਗਏ ਅਤੇ 
ਉਹ ਘਬਰਾ ਗਿਆ । ਹੁਣ ਕੁਝ ਕੁ ਸਿੰਘ ਸਰਦਾਰਾਂ ਨੇ ਮਹਾਰਾਜਾ ਅਮਰ ਸਿੰਘ ਨਾਲ 
ਗੱਲ ਬਾਤ ਕਰਨੀ ਸ਼ਰੂ ਕੀਤੀ । ਸ਼ਾਇਦ ਭੰਗੀ ਅਤੇ ਦੂਸਰੇ ਮਿਸਲਦਾਰ ਸਰਦਾਰਾਂ ਦੀਆਂ ` 
ਵੌਜਾਂ ਪਹੁੰਚਣ ਵਿਚ ਕੁਝ ਦੈਰ ਹੋਣੀ ਹੈ । 5 ਅਕਤੂਬਰ ਨੂੰ ਇਨ੍ਹਾਂ ਦਾ ਡੈਪੂਟੇਸ਼ਨ ਮਹਾਰਾਜਾ 
ਅਮਰ ਸਿੰਘ ਨੂੰ ਖ਼ਿਲਿਆ । ਮਹਾਰਾਜਾ ਅਮਰ ਸਿੰਘ ਸ਼ਾਹਜਾਦਾ ਫ਼ਰਖ਼ੰਦਾ ਬਖ਼ਤ ਅਤੇ 
ਵਜੀਰ ਅਬਦੁਲ-ਅਹਦ ਖ਼ਾਨ ਨੂੰ ਮਿਲਣ ਲਈ ਤਿਆਰ ਹੋ ਪਿਆ ਅਤੇ ਮੁਲਾਕਾਤ ਲਈ 
ਅਗਲਾ ਦਿਨ 6 ਅਕਤੂਬਰ ਨਿਯਤ ਹੈ ਗਿਆ । ਪਰ ਮੁਲਾਕਾਤ ਲਈ ਜਾ ਰਿਹਾ ਮਹਾਰਾਜਾ 
ਰਸਤੇ ਵਿਚੋਂ ਹੀ ਮੁੜ ਪਿਆਂ । ਇਸ ਵੇਲੇ ਖ਼ਬਰ ਆ ਗਈ ਹੋਣੀ ਹੈ ਕਿ ਦਲ-ਖਾਲਸਾ ਭੀ 
ਪੁੱਜਣ ਵਾਲਾ ਹੀ ਹੈ ਜਾਂ ਵਜੀਰ ਦੀ ਕੁਝ ਮੰਦੀ ਨੀਅਤ ਦਾ ਪੜਾ ਲੱਗ ਗਿਆ ਹੋਣਾ ਹੈ। 

7 ਅਕਤੂਬਰ ਨੂੰ ਇਕ ਮਾਮੂਲੀ ਜਿਹੀ ਲੜਾਈ ਹੋਈ ਅਤੇ ਮਹਾਰਾਜ' ਅਮਰ ਸਿੰਘ 
ਕਿਲੇ ਵਿਚ ਹੋ ਕੇ ਡਟ ਗਏ । ਅਬਦੁਲ-ਅਹਦ ਖ਼ਾਨ ਹੁਣ ਹੋਰ ਪਟਿਆਲੇ ਦੇ ਲਾਗੋ ਆ 
ਢੁੱਕਾਂ ਅਤੇ ਪੰਜ ਮੀਲ ਤੇ ਆ ਡੇਰਾ ਲਾਇਆ । ਇਸ ਵੇਲੇ ਜ਼ਾਬਿਤਾ ਖ਼ਾਨ ਰੁਹੇਲੇ ਨੇ ਸਿੰਘਾਂ 
ਦੀ ਹਮਦਰਦੀ ਦਾ ਹੱਕ ਪਾਲਣ ਦਾ ਯਤਨ ਕੀਤਾ ਅਤੇ ਖਿਆਲ ਹੈ ਕਿ ਹਵਾ ਦਾ ਰੁਖ 
ਬਿਲਕੁਲ ਅਬਦੁਲ-ਅਹਦ ਦੇ ਵਿਰੁਧ ਬਦਲ ਗਿਆ ਦੇਖ ਕੇ ਉੱਸ ਨੇ ਸ਼ਾਹੀ ਸੈਨਾ ਵਿਚ 
ਆਪਣੇ ਰੁਹੇਲੇ ਭਾਈਬੰਦਾਂ ਰਾਹੀਂ ਬਦ-ਦਿਲੀ ਫੈਲਾ ਦਿੱਤੀ । 

ਇਧਰ ਇਸ ਤਰਾਂ ਹਾਲਤ ਪਤਲੀ ਪੈ ਰਹੀ ਸੀ ਅਤੇ ਅਬਦੁਲ-ਅਹਦ ਖ਼ਾਨ 
ਯਰਕਿਆ ਪਿਆਂ ਸੀ ਕਿ ਸਰਦਾਰ ਬਘੇਲ ਸਿੰਘ ਨੇ ਸ਼ਾਹਜਾਦਾ ਫ਼ਰਬੰਦਾ ਬਖਤ ਅਤੇ 
ਵਜੀਰ ਨੂੰ ਜਾ ਕਿਹਾ ਕਿ ਮਹਾਰਾਜਾ ਪਟਿਆਲਾ ਦੀ ਸਹਾਇਤਾ ਲਈ ਸਤਲੁਜ ਪਾਰੋਂ 
ਇਕ ਤਕੜੀ ਫੌਜ ਹੋਰ ਚਲੀ ਆ ਰਹੀ ਹੈ ਅਤੇ ਪਟਿਆਲੇ ਪੁੱਜਣ ਹੀ ਵਾਲੀ ਹੈ। ਇਸ 
ਤਰ੍ਹਾਂ ਪਾਰ ਅਤੇ ਉਰਾਰ ਦੇ ਸਿੰਘਾਂ ਦਾ ਦੋ ਲੱਖ ਦਾ ਇੱਕਠ ਹੋ ਜਾਵੇਗਾ ਜਿਨ੍ਹਾਂ ਦਾ ਆਗੂ 
ਸਰਹੰਦ ਅਤੇ ਲਾਨੋਰ ਦਾ ਜੇਤੂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਵੇਗਾ । ਇਹ 
ਸੁਣ ਕੇ ਅਬਦੁਲ-ਅਹਦ ਦੇ ਹੋਸ਼ ਉੜ ਗਏ ਅਤੇ ਉਹ ਚੁਪ ਚਾਪ ਮੂੰਹ ਵੱਲ੍ਹੋਟ ਕੇ ਦਿੱਲੀ 
ਨੂੰ ਮੁੜ ਜਾਣ ਲਈ ਤਿਆਰ ਹੋ ਪਿਆ। ਹੁਣ ਉੱਸ ਨੂੰ ਆਲੇ ਦੁਆਲੇ ਜਾਰੀਂ ਪਾਸੀਂ 
ਅਨ੍ਹੇਰਾ ਹੀ ਅਨ੍ਹੋਰਾ ਜਾਪ ਰਿਹਾ ਸੀ ਅਤੇ ਜਾਨ ਬਚਾ ਕੇ ਦਿੱਲੀ ਪੁੱਜ ਸਕਣ ਦੀ ਕੋਈ ਆਸ 





198 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਨਹੀਂ ਸੀ ਦਿਸਦੀ । ਉਸ ਨੂੰ ਇਨ੍ਹਾਂ ਹੀ ਸਿੰਘਾਂ ਹੱਥੋਂ ਜੈਨ ਖ਼ਾਨ ਦੀ ਮੋੜ ਦਾ ਨਜਾਰਾ ਅੱਖਾਂ 
ਸਾਮਣੇ ਆ ਰਿਹਾ ਸੀ, ਲਾਹੋਰ ਵਿਚੋਂ ਜਹਾਨ ਖ਼ਾਨ ਅਤੇ ਤੈਮੂਰ ਸ਼ਾਹ ਦੁੱਰਾਨੀ ਦੀ 
ਅਫ਼ਜ਼ਾਨਿਸਤਾਲ ਨੂੰ ਅੰਨ੍ਹੇ ਵਾਹ ਭੱਜੀ ਜਾਂਦੀ, ਡਿਗਦੀ, ਢਹਿੰਦੀ, ਠੇਡੇ ਖਾਂਦੀ ਫੋਜ ਦਿਸ 
ਰਹੀ ਸੀ ਅਤੇ ਇਹੋ ਕੁਝ ਉਸ ਨੂੰ ਪਰਤੱਖ ਆਪਣੇ ਨਾਲ ਬੀਤਦਾ ਜਾਪਦਾ ਸੀ, ਜਿਸ 
ਕਰਕੇ ਉੱਸ ਨੂੰ ਕਾਂਬਾ ਛਿੜ ਰਿਹਾਂ ਸੀ ਅਤੇ ਝੁਣਝੁਣੀਆਂ ਆ ਰਹੀਆਂ ਸਨ । ਕੋਈ ਸੂਰਮਾ 
ਹੁੰਦਾ ਤਾ ਸ਼ਾਇਦ ਰਣ ਤੱਤੇ ਵਿਚ ਜੂਝ ਮਰਨ ਲਈ ਤਲਵਾਰ ਲੈ ਕੇ ਮੈਦਾਨ ਵਿਚ ਨਿਕਲ 
ਆਉਂਦਾ । ਪਰ ਅਬਦੁਲ-ਅਹਦ ਤਾਂ ਬਣਿਆ ਅਤੇ ਪਲਿਆ ਹੀ ਭੈੜੀਆਂ ਸਾਜਸ਼ਾਂ ਅਤੇ 
ਨੀਵੀਆਂ ਗੋਂਦਾਂ ਵਿਚ ਸੀ । ਸੂਰਮਾ ਅੱਖੜ ਤਾਂ ਹੋ ਸਕਦਾ ਹੈ ਪਰ ਕਮੀਨਾ ਸਾਜਸ਼ੀ ਨਹੀਂ, 
ਅਤੇ ਸਾਜ਼ਸ਼ੀ ਬੰਦਾ ਕਦੇ ਦਲੇਰ ਨਹੀਂ ਹੋ ਸਕਦਾ । ਸਾਜ਼ਸ਼ਾਂ ਲੁਕ ਲੁਕ ਕੋ ਮਕਾਰ ਅਤੇ ਚੋਰ 
ਲੋਕ ਕਰਦੇ ਹਨ । ਸਿੱਧੇ ਅਤੇ ਸੂਰਮੇ ਮਨੁਖ ਆਹਮੋ ਸਾਹਮਣੇ ਗੱਲ ਮੁਕਾ ਲੈਂਦੇ ਹਨ ਜਾਂ 
ਤਲਵਾਰਾਂ ਰਾਹੀਂ ਨਬੋੜਾ ਕਰ ਲੈਂਦੇ ਹਨ । ਅਬਦੁਲ-ਅਹਦ ਇਕ ਬੁਜਦਿਲ ਅਤੇ ਡਰਾਕਲ 
ਬੰਦਾ ਸੀ । ਉਸ ਤਲਵਾਰ ਕੀ ਫੜਨੀ ਸੀ । ਉਸ ਨੇ ਸਰਦਾਰ ਬਘੇਲ ਸਿੰਘ ਨੂੰ ਕਿਹਾ ਕਿ 
ਜਿਵੇਂ ਹੋ ਸਕਦਾ ਹੈ ਸਾਨੂੰ ਸੁਖ ਸਾਂਤੀ ਨਾਲ ਦਿੱਲੀ ਪੁੱਜ ਜਾਣ ਦਾ ਪਰਬੰਧ ਕਰ ਦਿਓ ( 
ਅਬਦੁਲ-ਅਹਦ ਮੁੜ ਦਿੱਲੀ ਨੂੰ 

ਹੁਣ ਸਰਦਾਰ ਬਘੇਲ ਸਿੰਘ ਦਾ ਮੋਕਾ ਸੀ । ਉਸ ਨੇ ਸ਼ਾਹਜਾਦੇ ਅਤੇ ਵਜੀਰ ਨੂੰ 
ਕਿਹਾ ਕਿ ਹੁਣ ਤਾਂ ਸਰਬਤ ਖਾਲਸਾ ਦੇ ਦੋਨੋਂ ਦਲ ਧਾਈ ਕਰ ਕੈ ਆ ਪੁੱਜੇ ਹਨ । ਇਨ੍ਹਾਂ 
ਨੇ ਬਿਨਾਂ ਜੁਧ ਤੋਂ ਮੁੜਨਾ ਨਹੀਂ । ਅਤੇ ਆਲੇ ਦੁਆਲੇ ਦਾ ਇਲਾਕਾ ਭੀ ਸਾਰਾ ਸਿੰਘਾਂ ਦਾ 
ਹੈ, ਜਿਨ੍ਹਾਂ ਪਾਸੋਂ ਤੁਸਾਂ ਨਜਰਾਨੇ ਅਤੇ ਮਾਲੀਏ ਉਂਗ੍ਰਾਹੇ ਹਨ। ਉਹ ਭੀ ਭਾਵੇਂ ਵੱਡੇ ਸਰਦਾਰ 
ਹਨ ਭਾਵੇਂ ਛੋਟੇ, ਸ਼ਦਲਾ ਲੈਣ ਲਈ ਦੰਦ ਪੀਰ ਰਹੇ ਹਨ ਅਤੇ ਮੋਕੇ ਦੀ ਤਾੜ ਵਿਚ ਹਨ । 
ਉਨ੍ਹਾਂ ਦੇ ਨਾਲ ਹੀ ਸ਼ਾਹੀ ਫੌਜ ਉੱਤੇ ਸਿੱਖ ਮੁਲਖੱਈਆ ਭੀ ਟੁੱਟ ਪਵੇਗਾ । ਇਸ ਦਾ ਮੈਨੂੰ 
ਤਾਂ ਇਕੋ ਹੀ ਉਪਾਓ ਦਿਸਦਾ ਹੈ ਕਿ ਜਿਨ੍ਹਾਂ ਜਿਲ੍ਹਾਂ ਸਰਦਾਰਾਂ ਪਾਸੋਂ ਜੋ ਜੋ ਰਕਮ ਲਈ ਹੈ, 
ਉਹ ਸਾਰੀ ਉਨ੍ਹਾਂ ਨੂੰ ਮੋੜ ਦਿੱਤੀ ਜਾਏ ਅਤੇ ਕੁਝ ਹੋਰ ਦੱਛਣਾ ਉਨ੍ਹਾਂ ਨੂੰ ਦੇ ਦਿੱਤੀ ਜਾਏ ਤਾਂ 
ਸ਼ਾਇਦ ਉਹ ਥੋੜ੍ਹਾ ਬਹੁਤ ਸ਼ਾਂਤ ਰਹਿਣਾ ਮੰਨ ਜਾਣ, ਅਤੇ ਦਲ ਖਾਲਸਾ ਦੇ ਸਰਦਾਰਾਂ ਨੂੰ 
“ਕੜਾਹ ਪ੍ਰਸਾਦਿ” ਵਜੋਂ ਸੱਤ ਕੁ ਲੱਖ ਰੁਪਇਆ ਭੇਟ ਕਰ ਦਿੱਤਾ ਜਾਏ ਤਾਂ ਹੀ ਉਨ੍ਹਾਂ ਨਾਲ 
ਕੁਝ ਸਮੋਈ ਹੋ ਸਕੇਗੀ । ਅਬਦੁਲ-ਅਹਦ ਹੁਣ ਕੁਬਾਏਂ ਫਸਿਆ ਹੋਇਆ ਸੀ। ਉਹ 
ਹੈਰਾਨ ਪਰੇਸ਼ਾਨ ਸੀ ਕਿ ਕੀ ਕਰੇ । ਹੋਰ ਕੋਈ ਰਸਤਾ ਭੀ ਨਹੀਂ ਸੀ ਦਿਸਦਾ । ਇਸ ਲਈ 
ਬਿਨਾਂ ਕੋਈ ਹੀਲ ਹੁੱਜਤ ਕਰਨ ਦੇ ਉਸ ਨੇ ਇਹ ਸਭ ਕੁਝ ਮੰਨ ਲਿਆ । ਸਿੰਘ ਸਰਦਾਰਾਂ 
ਤੋਂ ਲਏ ਸਾਰੇ ਨਜਰਾਨੇ ਅਤੇ ਰਕਮਾਂ ਮੋੜ ਦਿੱਤੀਆਂ, ਖਾਲਸਾ ਦਲ ਦੇ ਸਰਦਾਰਾਂ ਨੂੰ ਸਤ 
ਲੱਖ ਰੁਪਇਆ ਭੋਟ ਕੀਤਾ, ਉਨ੍ਹਾਂ ਦੇ ਇਲਾਕੇ ਪਹਿਲੇ ਵਾਂਗ ਹੀ ਉਨ੍ਹਾਂ ਪਾਸ ਟਿਕੇ ਰਹੇ 
ਅਤੇ 14 ਅਕਤੂਬਰ, ਸੰਨ 1779, ਨੂੰ ਵਜੀਰ ਅਬਦੁਲ-ਅਹਦ ਖਾਨ ਅਤੇ ਸ਼ਾਹ ਆਲਮ 
ਬਾਦਸ਼ਾਹ ਦਾ ਪੁੱਤਰ ਸ਼ਾਹਜ਼ਾਦਾ ਵਰਖ਼ੰਦਾ ਬਖ਼ਤ ਪਟਿਆਲੇ ਤੋਂ ਡੇਰਾ ਡੰਡਾ ਚੁੱਕ ਕੇ ਨਿੰਮੋ 








ਪਟਿਆਲੇ ਦੀ ਸਹਾਇਤਾ 199 
ਝੂਣੇ ਦਿੱਲੀ ਨੂੰ ਮੁੜ ਪਏ। ਇਹ ਖਾਲਸੇ ਦੇ ਵਿਰੁਧ ਚੜ੍ਹ ਕੇ ਆਈ ਦਿੱਲੀ ਦੀ ਮੁਜ਼ਲ 
ਹਕੂਮਤ ਨੂੰ ਇਕ ਲੱਕ-ਤੋੜਵੀਂ ਹਾਰ ਸੀ ਜਿਸ ਦੀ ਖ਼ਬਰ ਜਦ ਤੀਸਰੇ ਦਿਨ ਬਾਦਸ਼ਾਹ ਨੂੰ 
ਪੁੱਜੀ ਤਾਂ ਰਾਜਧਾਨੀ ਵਿਚ ਸੋਗ ਅਤੇ ਨਿਰਾਸਾ ਦੀ ਹਾਲਤ ਹੋ ਗਈ । ਇਹ ਸੁਣ ਕੇ ਕਿ 
ਪਟਿਆਲੇ ਵਿਚ ਖਾਲਸੇ ਲੱਖਾਂ ਦੀ ਗਿਣਤੀ ਵਿਚ ਆ ਪੁੱਜੇ ਹਨ, ਕਿਸੇ ਨੂੰ ਭੀ ਆਸ ਨਹੀਂ 
ਸੀ ਕਿ ਸ਼ਾਹਜ਼ਾਦਾਂ ਜਾਂ ਅਥਦੁਲ-ਅਹਦ ਖ਼ਾਨ ਜੀਉਂਦੇ ਜੀ ਬਚ ਕੇ ਦਿੱਲੀ ਮੁੜ ਸਕਣਗੇ 
। ਪਰ ਉਹ ਭੁਲੇਖੇ ਵਿਚ ਸਨ । ਉਨ੍ਹਾਂ ਨੂੰ ਖਾਲਸਾ ਸੂਰਬੀਰਾਂ ਦੇ ਇਕ ਸਭ ਤੋਂ ਵੱਡੇ ਗੁਣ 
ਦਾ ਪਤਾ ਨਹੀਂ ਸੀ ਕਿ ਖਾਲਸਾ ਜੁਧ ਦੇ ਮੈਦਾਨ ਵਿਚ ਵੈਰੀ ਦਾ ਉਤਨੀ ਦੇਰ ਤਕ ਹੀ ਵੈਰੀ 
ਹੁੰਦਾ ਹੈ ਜਿਤਨੀ ਦੇਰ ਤਕ ਉਹ ਤਲਵਾਰ ਵੜ ਕੇ ਖਾਲਸੇ ਦੇ ਸਾਹਮਣੈ ਡਟਿਆ ਹੋਇਆ 
ਵਾਰ ਕਰ ਰਿਹਾ ਹੈ। ਪਰ ਜੋ ਉਸ ਦੇ ਹੱਥੋਂ ਹਥਿਆਰ ਡਿਗ ਪਵੇ ਜਾਂ ਉਹ ਹਾਰ ਮੰਨ ਕੇ 
ਹਥਿਆਰ ਰਖ ਦੇਵੇ ਤਾਂ ਸਿੰਘ ਉਸ ਉੱਤੇ ਵਾਰ ਨਹੀਂ ਕਰਦੇ, ਬਲਕਿ ਵਾਰ ਲਈ ਉੱਲਰੀ 
ਹੋਈ ਤਲਵਾਰ ਨੂੰ ਉਥੇ ਹੀ ਰੋਕ ਲੈਂਦੇ ਹਨ । ਸਿੰਘਾਂ ਦੇ ਇਸ ਸੱਚੇ ਅਤੇ ਨਿਰਵੈਰ ਸੂਰਬੀਰਾਂ 
ਵਾਲੇ ਗੁਣ ਦਾ ਕਾਜੀ ਨੂਰ ਮੁਹੰਮਦ ਗੁੰਜਾਬੇ ਵਾਲੇ ਦੇ ਦਿਲ ਉੱਤੇ ਅੱਖੀਂ ਡਿੱਠੇ ਵਾਕਿਆਤ 
ਦੇ ਆਧਾਰ ਤੇ ਅਜਿਹਾ ਗੂੜ੍ਹਾ ਅਸਰ ਪਿਆ ਹੋਇਆ ਸੀ ਕਿ ਖਾਲਸੇ ਦੀ ਰਣ-ਖੇਤਰ 
ਵਿਚ ਬਹਾਦੁਰੀ ਦੇ ਜ਼ਿਕਰ ਤੋਂ ਬਾਅਦ ਉਨ੍ਹਾਂ ਦੇ ਜਿਸ ਗੁਣ ਦਾ ਉਹ ਸਭ ਤੋਂ ਪਹਿਲਾਂ 
ਜਿਕਰ ਕਰਦਾ ਹੈ ਉਹ ਇਹ ਹੀ ਗੁਣ ਹੈ ਕਿ ਸਿੱਘ ਮੈਦਾਨ ਵਿਚੋਂ ਭਜ ਜਾਣ ਵਾਲਿਆਂ 
ਪਰ ਹੱਲਾ ਨਹੀਂ ਕਰਦੇ ਅਤੇ ਨਾ ਉਨ੍ਹਾਂ ਦੇ ਭੱਜਣ ਵੇਲੇ ਉਨ੍ਹਾਂ ਦੇ ਰਾਹ ਵਿਚ ਕੋਈ ਰੋਕ 
ਪਾਉਦੇ ਹਨ । ਕਾਂਜ਼ੀ ਨੂਰ ਮੁਹੰਮਦ ਅਹਿਮਦ ਸ਼ਾਹ ਦੁੱਰਾਨੀ ਅਤੇ ਨਸੀਰ ਖ਼ਾਨ ਬਲੋਚ ਦੇ 
ਸਿੰਘਾਂ ਵਿਰੁੱਧ ਸੰਨ 1764-65 ਵਿਚ ਸੱਤਵੇਂ ਹੱਲੇ ਦੇ ਵੇਲੇ ਦੇ ਜਹਾਦ ਦੋ “ਜੰਗਨਾਮੇ” 


ਵਿਚ ਕਹਿੰਦਾ ਹੈ : 
9੬8%!੨7੭੩੮੨੨੬੦ੰ 
੭ €੨> ਮੱ 
੨॥-2੬੧6੦-੬ੰ 
ਕਿ ਨ-ਕੁਸ਼ੰਦ ਨਾਮਰਦ ਰਾ ਹੀਚ ਗਾਠ, 
ਗੁਰੇਜੰਦਾ ਰਾ ਹਮ ਨਾ ਗੀਰੰਦ ਰਾਹ । 
ਅਰਥਾਤ 


ਉਹ (ਸਿੰਘ) ਮਰਦਾਨਗੀ ਛਡ ਬੈਠਣ ਵਾਲੋਂ ਬੁਜਦਿਲ ਕਾਇਟ ਨੂੰ 
ਕਿਧਰੇ ਭੀ (ਕਦੀ ਭੀ) ਨਹੀਂ ਮਾਰਦੇ, ਅਤੇ 

ਮੈਦਾਨ ਛੱਡ ਕੇ ਭੱਜੇ ਜਾਣ ਛਾਲੇ ਦਾ ਭਾਹ ਨਹੀਂ ਵਲਦੇ, ਅਰਥਾਤ 
ਉਸ ਦੇ ਮਗਰ ਨਹੀਂ ਪੈਂਦੇ । 


200 ਸਰਦਾਰ ਜੱਸਾ ਸਿੱਘ ਆਹਲੂਵਾਲੀਆ 
ਸਿੰਘ ਦੇ ਕਹਿਣ ਅਨੁਸਾਰ ਹਾਰ ਮੰਨ ਲਈ ਸੀ ਅਤੇ ਮੁਹਿੰਮ ਛੱਡ ਕੇ ਦਿੱਲੀ ਨੂੰ ਵਾਪਸ 
ਮੁੜ ਪਏ ਸਨ ਇਸ ਲਈ ਕਿਸੇ ਸਰਦਾਰ ਨੇ ਉਨ੍ਹਾਂ ਪਰ ਉੱਕਾਂ ਹੀ ਕੋਈ ਰੱਲਾ ਨਹੀਂ ਸੀ 
ਕਰਨਾ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਨੂੰ ਕਰਨ ਦੇਣਾ ਸੀ । ਖਾਲਸੇ ਨੇ ਇਸ ਗੱਲ ਨੂੰ ਪੂਰੀ 
ਤਰ੍ਹਾਂ ਤੋੜ ਨਿਭਾਇਆ ਅਤੇ ਜੇ ਕਿਸੇ ਓਪਰੇ ਨੋ ਕੋਈ ਜਤਨ ਕੀੜਾ ਭੀ ਤਾਂ ਸਿੰਘ 
ਸਰਦਾਰਾਂ ਨੇ ਉਸ ਨੂੰ ਵਰਜ ਦਿੱਤਾ । ਇਸ ਤਰਾਂ ਸ਼ਾਹਜ਼ਾਦਾ ਅਤੇ ਵਜੀਰ ਖੈਰੀਂ ਮਿਹਰੀਂ 5 
ਨਵੰਬਰ, ਸੰਨ 1779, ਨੂੰ ਦਿੱਲੀ ਪੁੱਜ ਗਏ ਅਤੇ ਬਾਦਸ਼ਾਹ ਸ਼ਾਹ ਆਲਮ, ਸਾਰੇ ਸ਼ਾਰੀ 

ਖ਼ਾਨਦਾਨ ਅਤੇ ਦਰਬਾਰ ਨੇ ਲੱਖ ਲੱਖ ਸ਼ੁਕਰ ਕੀਤਾ । 

ਮੁਹੰਮਦ ਹੁਸੈਨ, ਤਾਲੀਸ ਪਟਿਆਲਾ, 113-17; ਤਹ਼ਿਮਾਸ ਨਮ (ਰਾਓ), 149-59, 
ਜੱਸਾ ਸਿੰਘ ਬਿਨੋਦ, 219-20, ਉਰਦੂ, 151-53, ਸਰਕਾਰ, ਫ਼ਾਲ, ਤੀਸਰਾ, 172-84; 
ਗਿਆਨ ਸਿੰਘ, ਪੰਝ ਪ੍ਰਕਾਸ਼, 955-56: ਕੈਫ਼ੀਅਤਿ ਸਰਦਾਰਾਨਿ ਆਹਲੂਵਾਲੀਆ 
(ਬਾਰਾਂ ਮਿਸਲਾਂ), 15-16] 





ਸ਼ਰਦਾਰ' ਸ਼ੱਸ਼ਾ ਸਿੰਘ ਦੇ ਆਖਗੰਂ ਸ਼ਾਲ 


ਕਪੂਰਥਲੇ ਉੱਤੇ ਕਬਜ਼ਾ 

ਜਿਵੇਂ ਪਿੱਛੇ ਜਿਕਰ ਕੀਤਾ ਜਾ ਚੁੱਕਾ ਹੈ, ਸਰਦਾਰ ਜੱਸਾ ਸਿੰਘ ਇਕ ਬੜਾ ਸੰਤੋਖੀ 
ਸਿੱਖ ਸੀ । ਉਸ ਦਾ ਆਪਣਾ ਮਨਸ਼ਾ ਕਦੀ ਆਪਣੇ ਲਈ ਬਹੁਤੀਆਂ ਮੱਲਾਂ ਮਾਰਨ ਦਾ 
ਨਹੀਂ ਸੀ । ਉਸ ਨੂੰ ਪੰਥ ਨੋ ਇਤਨਾ ਨਿਵਾਜਿਆ ਸੀ ਕਿ ਉਸ ਨੂੰ ਸਾਰੀ ਕੋਮ ਵਿਚ ਸਭ ਤੋਂ 
ਉੱਚੀ ਪਦਵੀ 'ਸੁਲਤਾਨੁਲ-ਕੋਮ”---ਪੰਥ ਦਾ ਬਾਦਸ਼ਾਹ--ਬਖਸ਼ੀ ਸੀ ਅਤੇ ਉਹ ਇਸੇ 
ਵਿਚ ਹੀ ਪਰਸੰਨ ਅਤੇ ਸੰਤੁਸ਼ਟ ਸੀ । ਇਥੇ ਤਕ ਕਿ ਸਰਹੰਦ ਅੜੇ ਲਾਹੋਰ ਦੀਆਂ ਜਿੱਤਾਂ 
ਤੋਂ ਬਾਅਦ ਭੀ ਉਸ ਨੇ ਨਾਉ” ਮਾਤਰ ਹੀ ਕੁਝ ਇਲਾਕੇ ਆਪਣੇ ਪਾਸ ਰੱਖੇ ਸਨ । ਸਰਹੰਦ 
ਦੀ ਜਿੱਤ ਤੋਂ ਬਾਅਦ ਹੋਈ ਵੰਡ ਵਿਚ ਬਹੁਤਾ ਇਲਾਕਾ ਤਾਂ ਪਟਿਆਲੇ ਦੇ ਹਿੱਸੇ ਅਤੇ ਛੋਟੇ 
ਫ਼ੋਟੇ ਇਲਾਕੇ ਫੂਲਕਿਆਂ ਟੱਬਰ ਅਤੇ ਹੋਰ ਅਨੇਕਾਂ ਛੋਟੇ ਛੋਟੇ ਸਰਦਾਰਾਂ ਦੇ ਪੱਲੇ ਪਏ । 
ਲਾਹੋਰ ਦੀ ਫਤਿਹ ਵਿਚ ਜਿਆਦਾ ਜੋਰ ਭੀ ਭੰਗੀਆਂ, ਕਨ੍ਹਈਆਂ ਅਤੇ ਸੁਕਰਚੱਕੀਆਂ ਦਾ 
ਹੀ ਲੱਗਾ ਸੀ ਅਤੇ ਮੱਲਾਂ ਭੀ ਉਨ੍ਹਾਂ ਨੇ ਹੀ ਬਹੁਤ ਮਾਰੀਆਂ ਸਨ । ਕਿਸੇ ਵੇਲੇ ਭੀ ਨਾ ਤਾਂ 
ਸਰਦਾਰ ਜੱਸਾ ਸਿੰਘ ਨੇ ਕੋਈ ਲਾਲਚ ਕੀਤਾ ਅਤੇ ਨਾ ਹੀ ਆਪਣੀ ਉੱਚੀ ਪਦਵੀ ਦਾ 
ਕੋਈ ਨਾਜਾਇਜ ਫਾਇਦਾ ਉਨਾਇਆ---ਨਾ ਹੀ ਆਪਣੇ ਘਰਦਿਆਂ ਜਾਂ ਸੰਬੰਧੀਆਂ ਨੂੰ 
“ਮੁੜ ਮੁੜ ਸੀਰਨੀ ਵੰਡੀ” । ਕਪੂਰਥਲਾ ਉਨ੍ਹਾਂ ਦੀ ਮੂੰਹੀ ਦੇ ਮੋਢੀ ਦਾ ਆਦਿ ਅਸਥਾਨ 
ਸੀ, ਪਰ ਇਥੇ ਤੀ ਕਬਜ਼ਾ ਉਨ੍ਹਾਂ ਬੜੀ ਦੇਰ ਨਾਲ ਕੀਤਾ। 

“ਜੱਸਾ ਸਿੰਘ ਬਿਨੋਦ” ਵਿਚ ਲਿਖਿਆ ਹੋਇਆ ਹੈ ਕਿ ਸੰਮਤ 1830 ਬਿ. (1773-74 
ਈ.) ਵਿਚ ਰਾਇ ਇਬ੍ਰਾਹੀਮ ਦੇ ਇਲਾਕੇ ਪਰ ਕਬਜ਼ਾ ਕਰ ਲਿਆ ਗਿਆ ਸੀ, ਪਰ ਚੂੰਕਿ 
ਰਾਇ ਨੇ ਈਨ ਮੰਨ ਲਈ ਸੀ ਅਤੇ ਮਾਮਲਾ ਵੇਲੇ ਸਿਰ ਪਹੁੰਚਾ ਦੇਣ ਦਾ ਵਹਿਦਾ ਕੀਤਾ 
ਸੀ ਇਸ ਲਈ ਸ਼ਹਿਰ ਕਪੂਰਥਲਾ ਅਤੇ ਸਤਾਈ ਪਿੰਡ ਉਸ ਪਾਸ ਰਹਿਣ ਦਿੱਤੇ ਗਏ। 
ਪਰ ਰਾਇ ਇਬਾਹੀਮ ਨਾ ਤਾਂ ਜਾਗੀਰਦਾਰੀ ਦਸਤੂਰ ਅਨੁਸਾਰ ਸਰਦਾਰ ਜੱਸਾ ਸਿੰਘ ਦੇ 
ਜਵਾਈ ਸਰਦਾਰ ਮੋਹਰ ਸਿੰਘ ਦੇ ਦੇਹਾਂਤ ਤੋਂ ਬਾਦ, ਜੋ ਕਪੂਰਥਲੇ ਮਾਮਲਾ ਉਗ੍ਰਾਹੁਣ 
ਗਿਆਂ ਹੋਇਆ ਕਿਲੇ ਦੇ ਅੰਦਰੋਂ ਗੋਲੀ ਚਲਣ ਨਾਲ ਮਾਰਿਆ ਗਿਆ ਸੀ, ਮਾਤਮ ਦੀ 
ਰਸਮ ਪਰ ਹੀ ਆਇਆ ਅਤੇ ਨਾ ਹੀ ਵੇਲੇ ਸਿਰ ਮਾਲੀਆ ਪਹੁੰਚਾਇਆ, ਅਤੇ ਸਰਦਾਰ 


























202 


। ੨ 
. ੯ 
੫ 





$$ ....&....9." 






ਇਆ ਨ ਵਿ “੪੬5 
ਪ੍ਰ ਸੀ %% 


ਰ& “੨੯ =੬=241 





_ ਡੂੰਲ-, ਨ 
ਰਮ ਛੇ 
ਨ?" ਤਨ 


॥੧% ਆ 





ਦੀ ਰਿਹਾਇਸ਼ੀ ਹਵੇਲੀ 


ਸਿੰਘ 


ਸਰਦਾਰ ਜੋਸਾ 


ਸਜ਼ਦਾਰ ਜੱਸਾ ਸਿੰਘ ਦੇ ਆਖਰੀ ਸਾਲ 203 
ਸਾਹਿਬ ਵੱਲੋਂ ਭੇਜੇ ਗਏ ਮੁਨਸੀ ਨੂੰ ਮਕਰ ਫਰੇਬ ਦੀਆਂ ਗੱਲਾਂ ਨਾਲ ਟਾਲੀ ਗਿਆ । ਉਸ 
ਦੇ ਵਿਰੁੱਧ ਪਿੰਡਾਂ ਦੇ ਲੋਕਾਂ ਨੂੰ ਤੰਗ ਕਰਨ ਦੀਆਂ ਭੀ ਸ਼ਕਾਇਤਾਂ ਸਨ ਅਤੇ ਇਸੇ ਕਰਕੇ 
ਕਿਸੇ ਨੇ ਉਸ ਦਾ ਪੁੱਤਰ ਕਤਲ ਕਰ ਦਿੱਤਾ ਸੀ । ਸੰਮਤ 1837 (ਸੰਨ 1780) ਵਿਚ ਜਦ 
ਕੰਵਰ ਭਾਗ ਸਿੰਘ ਨੇ, ਜਿਸ ਨੂੰ ਸਰਦਾਰ ਜੱਸਾ ਸਿੰਘ ਨੇ ਆਪਣੀ ਥਾਂ ਕਾਰ ਵਿਹਾਰ 
ਸੰਭਾਲ ਦਿੱਤਾ ਹੋਇਆ ਸੀ, ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦੀ ਅਰਜ ਕੀਤੀ ਤਾਂ ਸਰਦਾਰ 
ਜੱਸਾ ਸਿੰਘ ਨੇ ਕਿਹਾ ਕਿ ਰਾਇ ਇਬ੍ਰਾਹੀਮ ਦਾ ਪੁੱਤਰ ਕਿਸੇ ਨੇ ਕਤਲ ਕਰਵਾ ਦਿੱਤਾ ਸੀ, 
ਇਸ ਲਈ ਤਰਸ ਖਾ ਕੇ ਕਪੂਰਥਲਾ ਉਸ ਪਾਸ ਛਡ ਦਿੱਤਾ ਗਿਆ ਸੀ, ਪਰ ਰਾਇ 
ਇਬ੍ਰਾਹੀਮ ਆਪਣੇ ਬਚਨਾਂ ਤੋਂ ਫਿਰ ਗਿਆ ਹੈ ਇਸ ਲਈ ਹੁਣ ਕਪੂਰਥਲੇ ਉੱਤੇ ਭੀ 
ਕਬਜਾ ਕਰ ਲੈਣਾ ਚਾਹੀਦਾ ਹੈ । ਚੁਨਾਂਚਿ ਕੰਵਰ ਭਾਗ ਸਿੰਘ ਨੇ ਫੌਜ ਨਾਲ ਚੜ੍ਹਾਈ ਕਰ 
ਦਿੱਤੀ । ਸਰਦਾਰ ਜੱਸਾ ਸਿੰਘ ਆਪ ਭੀ ਸਾਥ ਗਏ। ਜਦ ਆਪ ਮਨਸੂਰਵਾਲ ਦੇ ਲਾਗੇ 
ਪਹੁੰਚੇ ਤਾਂ ਰਾਇ ਇਸ੍ਰਾਹੀਮ ਦੈ ਦੋ ਵਕੀਲ ਦੀਵਾਨ ਲਾਹੋਰੀ ਮੱਲ ਅਤੇ ਬੂੜਾ ਮੱਲ ਆਪ 
ਦੀ ਸੇਵਾ ਵਿਚ ਆ ਹਾਜਰ ਹੋਏ । ਪਰ ਇਤਨੇ ਨੂੰ ਫੋਜ ਸ਼ਹਿਰ ਕਪੂਰਥਲਾ ਦੇ ਲਾਗੇ ਪੁੱਜ 
ਜ਼ੁੱਕੀ ਸੀ ਅਤੇ ਰਾਇ ਦੀ ਫੌਜ ਮਾਮੂਲੀ ਜਿਹਾ ਟਕਰਾ ਕਰਨ ਪਿਛੋਂ ਹਾਰ ਖਾ ਕੇ ਕਿਲੇ 
ਵਿਚ ਜਾ ਵੜੀ ਸੀ । ਹੁਣ ਲਾਜਾਰ ਹੋ ਕੇ ਰਾਇ ਇਬਰਾਹੀਮ ਆਪ ਹਾਜਰ ਹੋਇਆ ਜਿਸ 
ਪਰ ਸਰਦਾਰ ਜੱਸਾ ਸਿੰਘ ਨੇ ਉਸ ਨੂੰ ਯਕੀਨ ਦਿਲਾਇਆ ਕਿ ਉਸ ਪਰ ਕੋਈ ਸਖਤੀ 
ਨਹੀਂ ਕੀਤੀ ਜਾਏਗੀ, ਸ਼ਹਿਰ ਦੇ ਅੰਦਰ ਦੇ ਮਕਾਨ ਉਸ ਪਾਸ ਰਹਿਣ ਦਿੱਤੇ ਜਾਣਗੇ ਜਿਥੇ 
ਉਸ ਨੂੰ ਰਹਿਣ ਦੀ ਪੂਣੀ ਖੁਲ੍ਹ ਹੋਵੇਗੀ ਅਤੇ ਉਹ ਕਿਲਾ ਖਾਲੀ ਕਰ ਕੇ ਆਪਣਾ ਮਾਲ 
ਅਸਬਾਸ਼ ਉਨ੍ਹਾਂ ਮਕਾਨਾਂ ਵਿਚ ਲੈ ਜਾਏ । ਉਸ ਨੂੰ ਕੋਈ ਰੋਕ ਟੋਕ ਨਹੀਂ ਕੀਤੀਂ ਜਾਏ । 
ਇਸ ਤਰ੍ਹਾਂ ਕਪੂਰਥਲਾ ਸ਼ਹਿਰ ਪਨ ਸਰਦਾਰ ਜੱਸਾ ਸਿੰਘ ਦਾ ਕਬਜਾ ਹੋ ਗਿਆ ਅਤੇ 
ਰਾਇ ਇਸ੍ਰਾਹੀਮ ਦੇ ਗੁਜਾਵੇ ਲਈ ਵਜੀਫ਼ਾ ਲਾ ਦਿੱਤਾ ਗਿਆ । ਸੱਯਦ ਮੁਹੰਮਦ ਲਤੀਫ਼ 
ਨੈ “ਹਿਸਟਰੀ ਔਫ਼ ਦੀ ਪੰਜਾਬ” ਵਿਚ ਇਸ ਵਾਕੇ ਦੀ ਤਾਰੀਖ ਸੰਨ 1777 ਦਿੱਤੀ ਹੈ। 
ਇਹ ਹੀ ਤਾਰੀਖ ਸੰਮਤ 1834 ਬਿ., ਸੰਨ 1777 ਈ., ਤਵਾਰੀਖ ਗੁਰੂ ਖਾਲਸਾ--ਰਾਜ 
ਖਾਲਸਾ ਵਿਚ ਹੈ ਜੈ ਜਿਆਦਾ ਠੀਕ ਜਾਪਦੀ ਹੈ। 

[ਜੱਸਾ ਸਿੰਘ ਬਿਨੋਦ, 205, 224. ਉਰਦੂ, 141-42. 155-36; 


ਤਾੀਖ ਕਪੂਰਝਲ਼ਾ, 254-56, ਲਤੀਫ਼, ਪੰਜਾਬ 316] 
ਰਾਮਗੜ੍ਹੀਆਂ ਨਾਲ ਵਿਗਾੜ 
ਲਗ! ਭਗ ਸਾਰੇ ਹੀ ਇਤਿਹਾਸਕਾਰਾਂ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦੇ 
ਦੇ ਫੜੇ ਜਾਣ ਅਤੇ ਸਰਦਾਰ ਜੱਸਾ ਸਿੰਘ ਵੱਲੋਂ ਹੋਰ ਸਰਦਾਰਾਂ ਦੇ ਸਮਝਾਉਣ ਪਰ ਉਨ੍ਹਾਂ 
ਨੂੰ ਬੜੇ ਸਤਕਾਰ ਨਾਲ ਛੱਡੇ ਜਾਣ ਦਾ ਜ਼ਿਕਰ ਕੀਤਾ ਹੈ ਅਤੇ ਇਸ ਗੱਲ ਨੂੰ ਕਾਰਣ-%. ਤੂ... 
ਦੱਸਿਆ ਹੈ ਬਾਅਦ ਵਿਚ ਆਹਲੂਵਾਲੀਆਂ ਅਤੇ ਕਨ੍ਹਈਆਂ ਦੇ ਰਾਮੰਗੜ੍ਹੀਆਂ ਦੇ ਵਿਰੋਧ 


204 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਦਾ, ਜਿਸ ਕਰਕੇ ਰਾਮਗੜ੍ਹੀਆ ਸਰਦਾਰਾਂ ਦਾ ਇਲਾਕਾ ਖੁੱਸ ਜਾਣ ਪਰ ਇਨ੍ਹਾਂ ਨੂੰ ਕੁਝ 
ਚਿਰ ਲਈ ਮੱਧ ਪੰਜਾਬ ਛੱਡ ਜਾਣ ਪਾਰ ਮਜਬ਼ੂਰ ਹੋਣਾ ਪਿਆ ਸੀ । ਪਰ ਇਹ ਵਾਕਿਆ 
ਕਦ ਅਤੇ ਕਿੱਥੇ ਹੋਇਆ ਇਸ ਪਰ ਚਾਨਣਾ ਕੇਵਲ ਸੱਯਦ ਖ਼ਲੀਫ਼ਾ ਮੁਹੰਮਦ ਹਸਨ ਨੇ 
ਆਪਣੀ ਸੰਨ 1878 ਵਿਚ ਛਪੀ “ਤਾਰੀਖ਼ਿ ਪਟਿਆਲਾ” ਵਿਚ ਪਾਇਆ ਹੈ, ਜਿੱਥੇ ਉਹ 
ਲਿਖਦਾ ਹੈ ਕਿ ਇਕ ਵਾਰੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਟ'ੋ ਤੋਂ ਦੋ ਕੁ ਕੋਹ 
ਦੱਖਣ ਨੂੰ ਅਚੱਲ ਨੂੰ, ਜਿਥੇ ਫੱਗਣ ਸੁਦੀ 14 ਨੂੰ ਮੇਲਾ ਲਗਦਾ ਹੈ, ਜਾ ਰਹੇ ਸੀ । ਜਦ 
ਗੁਰਦਾਸਪੁਰੇ ਦੇ ਲਾਗੇ ਪਹੁੰਚੇ---ਪਠਾਣਕੋਟ ਜਾਂ ਪਹਾੜ ਵੱਲੋਂ ਆ ਰਹੇ ਹੋਣੈ ਨੋ---ਤਾਂ 
ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦੇ ਭਾਈਆਂ ਖੁਸ਼ਹਾਲ ਸਿੰਘ, ਮਾਲੀ ਸਿੰਘ ਅਤੇ 
ਤਾਰਾ ਸਿੰਘ ਨੇ ਅਚਾਨਕ ਹੀ ਉਨ੍ਹਾਂ ਤੇ ਹੱਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਫੜ ਲਿਆ । 
ਮਾਲੂਮ ਹੁੰਦਾ ਹੈ ਕਿ ਉਨ੍ਹਾਂ ਨਾਲ ਕੋਈ ਬਹੁਤੇ ਆਦਮੀ ਨਹੀਂ ਹੋਣੇ, ਕਿਉਕਿ ਮੁਹੰਮਦ 
ਹਸਨ ਉਨ੍ਹਾਂ ਵੱਲੋਂ ਕਿਸੇ ਰੋਕ ਜਾਂ ਟਾਕਰੇ ਦਾ ਕੋਈ ਜਿਕਰ ਨਹੀਂ ਕਰਦਾ । ਇਸ ਗੱਲ ਦਾ 
ਪਤਾ ਜਦ ਵੱਡੇ ਭਾਈ ਸਰਦਾਰ ਜੱਸਾ ਸਿੰਘ ਨੂੰ ਲੱਗਾ ਤਾਂ ਉਸ ਨੇ ਸਰਦਾਰ ਨੂੰ ਸਿਰੋਪਾਓ, 
ਘੋੜਾ ਅਤੇ ਪਾਲਕੀ ਭੇਟ ਕਰ ਕੇ ਉਨ੍ਹਾਂ ਨੂੰ ਵਿਦਿਆ ਕੀਤਾ । 
ਸਿੰਘ ਆਹਲੂਵਾਲੀਏ ਪਿੰਡ ਨੰਗਲ ਦੇ ਲਾਗੇ---ਕਿਹੜੇ ਨੰਗਲ ਪਾਸ, ਇਹ ਨਹੀਂ 
ਦਸਿਆ ਹੋਇਆ, ਸ਼ਾਇਦ ਗੁਰਦਾਸ ਨੰਗਲ ਹੋਵੇ---ਸੈਰ ਅਤੇ ਸ਼ਿਕਾਰ ਵਿਚ ਰੁਝੇ ਹੋਏ 
ਸਨ ਕਿ ਮਾਲੀ ਸਿੰਘ ਰਾਮਗੜ੍ਹੀਆ। ਇਕ ਵੱਡੀ ਫ਼ੌਜ ਨਾਲ ਅਚਾਨਕ ਆ ਪੁੱਜਾ, 
ਲੜਾਈ ਵਿਚ ਦੋ ਗੋਲੀਆਂ ਸਰਦਾਰ ਜੱਸਾ ਸਿੰਘ ਨੂੰ ਲੱਗ ਗਈਆਂ ਅਤੇ ਉਹ ਜਖਮੀ ਹੋ 
ਗਏ । ਪਰ ਸੱਯਦ ਮੁਹੰਮਦ ਹਸਨ ਦੀ ਲਿਖਤ ਜ਼ਿਆਦਾ ਠੀਕ ਮਾਲੂਮ ਹੁੰਦੀ ਹੈ। 
ਭਾਵੇਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਸਿਆਣਪ ਨਾਲ ਵੇਲਾ ਤਾਂ ਟਪਾ ਲਿਆ 
ਪਰ ਇਹ ਗੱਲ ਇੰਨੇ ਨਾਲ ਠੱਪੀ ਨਾ ਗਈ । ਇਥੇ ਹੀ ਝੂੰਕਿ ਸਰਦਾਰ ਜੈ ਸਿੰਘ ਕਨ੍ਹਈੀਏ 
ਦਾ ਭੀ ਇਲਾਕਾ ਸੀ ਜਿਥੇ ਕਿ ਪੰਥ ਦੇ ਸ੍ਰੋਮਣੀ ਜੱਥੇਦਾਰ ਸੁਲਤਾਨੁਲ-ਕੋਮ ਸਰਦਾਰ ਜੱਸਾ 
ਸਿੰਘ ਦੀ ਰਾਮਗੜ੍ਹੀਆਂ ਨੇ ਅਚਾਨਕ ਅਤੇ ਆਕਾਰਣ ਫੜ ਕੇ ਹੇਠੀ ਕੀਤੀ ਸੀ, ਉਸ ਨੇ 
ਇਸ ਵਿਚ ਆਪਣੀ ਭੀ ਹੇਠੀ ਸਮਝੀ ਅਤੇ ਸਮੁੰਝੇ ਪੰਥ ਦੀ ਭੀ । ਇਸ ਤੋਂ ਬਿਨਾਂ ਕਨ੍ਹਈੀਏ 
ਅਤੇ ਰ੍ਰਾਮਗੜ੍ਹੀਏ ਸਰਦਾਰਾਂ ਵਿਚ ਆਪਸ ਵਿਚ ਪੁਰਾਣੀ ਨਾਚਾਕੀ ਚਲੀ ਆ ਰੋਹੀ ਸੀ, 
ਜਦ ਕਿ ਕਸੂਰ ਦੀ ਲੁੱਟ ਵਿਚ ਲੱਭੇ ਮਾਲ ਦੀ ਪੁਰਾਣੇ ਚਲੇ ਆਂ ਰਹੇ ਦਸਤੂਰ ਦੇ ਮੁਤਾਬਕ 
ਕਨ੍ਹਈੀਆਂ ਨਾਲ ਸਾਂਝ ਕਰਨ ਦੀ ਥਾਂ ਮਾਲੀ ਸਿੰਘ ਰਾਮਗੜ੍ਹੀਏ ਨੇ ਸਾਰੇ ਦਾ ਸਾਰਾ ਮਾਲ 
ਆਪੈ ਹੀ ਰਖ ਲਿਆ ਸੀ । ਸਰਦਾਰ ਜੱਸਾ ਸਿੰਘ ਨੇ ਪਹਿਲਾਂ ਤਾਂ ਭਰਾ ਨੂੰ ਸਮਝਾਉਣ ਦਾ 
ਜਤਨ ਕੀਤਾ ਸੀ ਪਰ ਮਾਲੀ ਸਿੰਘ ਦੇ ਜਿਦ ਕਰਨ ਪਰ ਪਿੱਛੋਂ ਉਹ ਜ਼ੁਪ ਕਰ ਰਿਹਾ ਸੀ 
ਅਤੇ ਕਨ੍ਹਈਆਂ ਨੂੰ ਉਨ੍ਹਾਂ ਦਾ ਹਿੱਸਾ ਨਹੀਂ ਸੀ ਦਿੱਤਾ । ਇਹ ਗੱਲ ਮਿਸਲਦਾਰ ਸਰਦਾਰਾਂ 
ਦੇ ਮੰਨੇ ਪ੍ਰਮੰਨੇ ਰਿਵਾਜ ਦੇ ਵਿਰੁੱਧ ਸੀ। 











ਸਰਦਾਜ ਜੱਸਾ ਸਿੰਘ ਦੋ ਆਖਰੀ ਸਾਲ 205 
ਕਨ੍ਹਈਆਂ ਅਤੇ ਰਾਮਗੜ੍ਹੀਆਂ ਦੀਆਂ ਮੱਲਾਂ ਇੱਕੋ ਇਲਾਕੇ ਵਿਚ ਹੀ ਸਨ ਅਤੇ 
ਮਤਭੇਦ ਅਤੇ ਮਾਮੂਲੀ ਝਗੜੇ ਹੋ ਜਾਣੇ ਭੀ ਕੁਦਰਤੀ ਸਨ। ਪੰਜਾਬ ਦੇ ਜਿਮੀਂਦਾਰ 
ਸੁਭਾਵਕ ਤੋਰ ਤੇ ਹੀ ਕਈ ਵਾਰੀ ਚੱਧੇ ਜੱਹੇ ਭੋਂ ਤੋਂ ਲੜ ਮਰਦੇ ਹਨ ਅਤੇ ਇਸ ਕਰਕੇ 
ਸਰਦਾਰਾਂ ਵਿਚ ਆਪਣੇ ਆਪਣੇ ਆਦਮੀਆਂ ਦੇ ਪੱਖ ਤੇ ਖੜੋ ਜਾਣ ਨਾਲ ਖੁੜਭਾ ਖੁੜਭਾ 
ਹੋ ਜਾਣੀ ਕੋਈ ਅਣਹੋਣੀ ਗੱਲ ਨਹੀਂ ਸੀ, ਅਤੇ ਨਿੱਕੀਆਂ ਨਿੱਕੀਆਂ ਗੱਲਾਂ ਕਈ ਵਾਰੀ 
ਵੱਡੇ ਵੱਡੇ ਲੜਾਈ ਝਗੜਿਆਂ ਦਾ ਕਾਰਣ ਬਣ ਜਾਂਦੀਆਂ ਹਨ, ਜਿਸ ਦੀ ਉਦਾਹਰਨ 
ਕਨ੍ਹਈਆ, ਆਹਲੂਵਾਲੀਆ ਅਤੇ ਰਾਮਗੜ੍ਹੀਆਂ ਦਾ ਆਪਸ ਵਿਚ ਦਾ ਬਖੇੜਾ ਸੀ । ਇਹ 
ਵਧਦਾ ਵਧਦਾ ਫੌਜਾਂ ਵਿਚ ਟੱਕਰਾਂ ਦਾ ਕਾਰਣ ਬਣੇ ਗਿਆ ਸੀ ਜਿਸ ਵਿਚ ਰਾਮਗੜ੍ਹੀਆ 
ਸਰਦਾਰ ਰਿਆੜਕੀ ਅਤੇ ਦੁਆਬੇ ਵਿਚ ਆਪਣਾ ਇਲਾਕਾ ਛੱਡ ਜਾਣ ਪਾਰ ਮਜਬੂਰ ਹੋ 
ਗਏ ਅਤੇ ਕੁਝ ਚਿਰ ਲਈ ਇਹ ਮਹਾਰਾਜ' ਪਟਿਆਲੇ ਪਾਸ ਜਾਂ ਟਿਕੇ । 
[ਸੱਯਦ ਮੁਹੰਮਦ ਹਸਨ, ਤਾਲੀਮ ਘਟਆਲਾ, 69-?0: ਅਲੀ-ਉ-ਦੀਨ, ਇਬਰਤਨਆ, 304-08: 
ਰਾਮ ਜਸ, ਤਾਠਨੈੱਖ ਰਿਆਸਤ ਕਪੂਰਥਲਾ, 262-63; 
ਗਿਆਨ ਸਿੰਘ, ਤਵਾਲੀਖ ਗੁਰੂ ਖਾਲਸਾ, ਤੀਸਰਾ, 618; ਰਾਜ ਖਾਲਸਾ, 78; 
ਰਤਨ ਸਿੰਘ, ਪ੍ਰਾਚੀਨ ਪੰਥ ਪ੍ਰਕਾਸ਼, 481-88, ਪੰਜਾਬ 316] 


ਕਰਤਾਰਪੁਰੀਏ (ਧੀਰ ਮੱਲੀਏ) ਸੋਢੀਆਂ ਨੂੰ ਪੰਥ ਨਾਲ ਮਿਲਾਉਣਾ 

ਵਰਤੋਂ ਵਿਹਾਰ ਮੀਨੇ ਅਤੇ ਮਸੰਦ-ਮਸੰਦੀਆਂ ਦੀ ਤਰ੍ਹਾਂ ਖਾਲਸੇ ਲਈ ਵਰਜਿਤ ਸੀ ਜਿਸ 
ਕਰਕੇ ਧੀਰ ਮੱਲੀਏ ਸੋਢੀ ਸਾਹਿਬਾਨ ਨਾਲ ਖਾਲਸਾ ਜੀ ਦਾ ਖਾਣ ਪੀਣ ਨਹੀਂ ਸੀ। 
ਕਰਤਾਰਪੁਰ ਦੇ ਗੱਦੀ-ਨਸ਼ੀਨ ਸੋਢੀ ਵਡਭਾਗ ਸਿੰਘ ਤਾਂ ਪਹਿਲੋ ਹੀ ਖੰਡੇ ਦਾ ਅੰਮ੍ਰਿਤ 
ਛਕ ਕੇ ਖਾਲਸਾ ਨਾਲ ਅਭੇਦ ਹੋ ਚੁੱਕੇ ਹੋਏ ਸਨ ਪਰ ਉਨ੍ਹਾਂ ਤੋਂ ਬਾਅਦ ਸੋਢੀ ਗੁਲਾਬ 
ਸਿੰਘ ਨੇ ਹਾਲ ਤਕ ਅੰਮ੍ਰਿਤ ਨਹੀਂ ਸੀ ਛਕਿਆ । ਖਾਲਸੇ ਦੀ ਚੜ੍ਹਦੀ ਕਲਾ ਵੇਖ ਕੇ ਇਨ੍ਹਾਂ 
ਨੇ ਮਹਿਸੂਸ ਕੀਤਾ ਕਿ ਉਹ ਖਾਲਸੇ ਤੋਂ ਵੱਖ ਨਹੀਂ ਰਹਿ ਸਕਦੇ । ਇਸ ਲਈ ਉਨ੍ਹਾਂ ਨੇ 
ਅਤੇ ਉਨ੍ਹਾਂ ਪਾਸ ਪ੍ਰਸਾਦ ਫ਼ਕਣ ਤਾਂ ਕਿ ਉਹ ਭੀ ਪੰਥ ਖਾਲਸਾ ਵਿਚ ਅਭੇਦ ਹੋ ਜਾਣ ! 
ਟਿੱਕਾ ਭਾਗ ਸਿੰਘ ਨੇ ਜਦ ਸਰਦਾਰ ਜੱਸਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਹੋਰ 
ਸਰਦਾਰਾਂ ਨਾਲ ਸਲਾਹ ਕੀਤੀ । ਸਿੰਘਪੁਰੀਏ ਸਰਦਾਰ ਅਤੇ ਭਾਈ ਦਜਬਾਰਾ ਸਿੰਘ 
ਅਕਾਲੀ ਨੇ ਕਿਹਾ ਕਿ ਇਹ ਤਾਂ ਕੇਵਲ ਉਸੇ ਹਾਲਤ ਵਿਜ਼ ਹੀ ਹੋ ਸਕਦਾ ਹੈ ਜੇ ਇਹ 
ਅੰਮ੍ਰਿਤ ਛਕ ਕੇ ਪੂਰੀ ਤਰ੍ਹਾਂ ਸਿੰਘ ਸਜ ਜਾਣ। ਇਹ ਗੱਲ ਸੋਢੀ ਗੁਲਾਬ ਸਿੰਘ ਨੇ 
ਪਰਵਾਨ ਕਰ ਲਈ। ਇਸ ਪਰ ਸਰਦਾਰ ਜੱਸਾ ਸਿੰਘ, ਟਿੱਕਾ ਭਾਗ ਸਿੰਘ ਅਤੇ ਹੋਰ 
ਦੂਸਰੇ ਕਰਤਾਰਪੁਰ ਗਏ ਅਤੇ ਇਕ ਵੱਡੇ ਦੀਵਾਨ ਵਿਚ ਸੋਢੀ ਸਾਹਿਬ ਨੂੰ ਅੰਮ੍ਰਿਤ 





206 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਛਕਾਇਆ ਅਤੇ ਸੰਗੜ ਵਿਚ ਆਪ ਨੋ ਆਖਿਆ ਕਿ ਹੁਣ ਚੂੰਕਿ ਇਹ ਖੰਡੇ ਦਾ ਅੰਮ੍ਰਿਤ 
ਛਕ ਕੇ ਪੂਰੀ ਤਰ੍ਹਾਂ ਸਿੰਘ ਸਜ ਗਏ ਹਨ ਇਸ ਲਈ ਇਹ ਖਾਲਸੇ ਵਿਚ ਅਭੇਦ ਹੋ ਗਏ 
ਹਨ । ਹੁਣ ਖਾਲਸਾ ਇਨ੍ਹਾਂ ਦਾ ਪ੍ਰਸਾਦ ਪਰਵਾਨ ਕਰ ਲਏ । ਚੁਨਾਂਚਿ ਸਰਦਾਰ ਜੱਸਾ ਸਿੰਘ 
ਅਤੇ ਸਾਰੇ ਸਰਦਾਰਾਂ ਨੋ ਲੰਗਰ ਵਿਚ ਜਾ ਕੇ ਸਰਬਤ ਸੰਗਤ ਨਾਲ ਬੈਠ ਕੇ ਪ੍ਰਸਾਦ 
ਫ਼ਕਿਆ ਅਤੇ ਸੋਢੀ ਗੁਲਾਬ ਸਿੰਘ ਅਤੇ ਉਨ੍ਹਾਂ ਦੇ ਪਰਵਾਰ ਨੂੰ ਪੰਥ ਨਾਲ ਮਿਲਾ ਲਿਆ । 
ਮਹਾਰਾਜਾ ਸਾਹਿਬ ਸਿੰਘ ਪਟਿਆਲੀਏ ਨੂੰ ਅੰਮ੍ਰਿਤ ਛਕਾਇਆ 
:____ ਸਰਦਾਰ ਜੱਸਾ ਸਿੰਘ ਜਿਥੇ ਸਾਰੇ ਪੰਥ ਦੇ ਰਾਜਸੀ ਮਾਮਲਿਆਂ ਵਿਚ ਇਕ ਵੱਡੀ 
ਉਚੀ ਪਦਵੀ ਰਖਦੇ ਸਨ, ਉਥੇ ਇਹ ਪੰਥ ਦੇ ਧਾਰਮਕ ਆਗੂ ਭੀ ਸਮਝੇ ਜਾਂਦੇ ਸਨ, ਇਸੇ 
ਕਰਕੇ ਪੰਥ ਦੇ ਉਘੇ ਉਂਘੇ ਸਰਦਾਰਾਂ ਨੈ ਇਨ੍ਹਾਂ ਦੀ ਜੱਥੇਦਾਰੀ ਵਿਚ ਖੰਡੇ ਦਾ ਅੰਮ੍ਰਿਤ 
ਛਕਿਆ ਸੀ। ਫੂਲਕੇ ਘਰਾਣੇ ਦੇ ਬਾਬਾ ਆਲਾ ਸਿੰਘ ਅਤੇ ਮਹਾਰਾਜਾ ਅਮਰ ਸਿੰਘ ਨੇ 
ਇਨ੍ਹਾਂ ਪਾਸੋਂ ਹੀ ਅੰਮ੍ਰਿਤ ਛਕਿਆ ਸੀ ਅਤੇ ਮਹਾਰਾਜਾ ਅਮਰ ਸਿੰਘ ਦੀ ਇੱਛਾ ਸੀ ਕਿ 
ਉਨ੍ਹਾਂ ਦੇ ਪੁੱਤਰ ਟਿੱਕਾ ਸਾਹਿਬ ਸਿੰਘ ਭੀ ਇਨ੍ਹਾਂ ਪਾਸੋਂ ਹੀ ਅੰਮ੍ਰਿਤ ਛਕਣ ਅਤੇ ਉਸ ਦਾ 
ਵਿਆਹ ਭੀ ਸਰਦਾਰ ਗੰਡਾ ਸਿੰਘ ਭੰਗੀ ਦੀ ਸਪੁਤੀ ਬੀਬੀ ਰਤਨ ਕੋਰ ਨਾਲ ਪੰਜਵੜ 
ਆਪ ਹੀ ਪੜ੍ਹਾਉਣ । ਇਹ ਗੱਲੋਂ ਬਾਤ ਹੋ ਹੀ ਫਹੀ ਸੀ ਕਿ ਫੱਗਣ ਵਦੀ 8 ਸੰਮਤ 1838 
ਬਿ., 5 ਫਰਵਰੀ, ਸੰਨ 1782, ਨੂੰ ਮਹਾਰਾਜਾ ਅਮਰ ਸਿੰਘ ਦਾ ਦੇਹਾਂਤ ਹੈ ਗਿਆ । 
ਸਰਦਾਰ ਜੱਸਾ ਸਿੰਘ ਨੇ ਕਿਹਾ ਕਿ ਮਹਾਰਾਜ਼ਾ ਸਾਹਿਬ ਸਿੰਘ ਨੂੰ ਅੰਮ੍ਰਿਤ ਵਿਆਹ ਤੋਂ 
ਪਹਿਲਾਂ ਛਕਾ ਦਿੱਤਾ ਜਾਏਗਾ । 

ਵਿਆਹ ਦਾ ਪਰਬੰਧ ਦੀਵਾਨ ਨਾਨੂ ਮੱਲ ਦੇ ਸਪੁਰਦ ਸੀ ਅਤੇ ਜੰਜ ਵਿਚ ਰਾਜਾ 
ਭਾਗ ਸਿੰਘ ਜੀਂਦ, ਸਰਦਾਰ ਹਮੀਰ ਸਿੰਘ ਨਾਭਾ, ਭਾਈ ਦੇਸੂ ਸਿੰਘ ਕੈਂਥਲ, ਰਾਇ 
ਅਹਿਮਦ ਜਗਰਾਉਂ, ਨਵਾਬ ਅਤਾ ਉਲਾ ਖ਼ਾਨ ਮਲੇਰ ਕੋਟਲੀਆ, ਆਦਿ ਸ਼ਾਮਲ 
ਸਨ । ਜਦ ਜੰਜ ਕਪੂਰਬਲੇ ਪੁੱਜੀ ਤਾਂ ਸਰਦਾਰ ਜੱਸਾ ਸਿੰਘ ਨੇ ਕਿਹਾ ਕਿ ਮਹਾਰਾਜਾ 
ਸਾਹਿਬ ਨੂੰ ਅੰਮ੍ਰਿਤ ਗੁਰਦੁਆਰਾ ਸਾਹਿਬ ਤਰਨ ਤਾਰਨ ਵਿਚ ਛਕਾਉਂਣਾ ਚਾਹੀਦਾ ਹੈ । 
ਕਪੂਰਬਲੇ ਤੋਂ ਜੰਜ ਤਰਨ ਤਾਰਨ ਪੁੱਜੀ ਜਿਥੈ ਆਪ ਨੇ ਪੰਜ ਪਿਆਰਿਆਂ ਵਿਚ ਸ਼ਾਮਲ ਨੋ 
ਕੇ ਮਹਾਰਾਜਾ ਸਾਹਿਬ ਨੂੰ ਅੰਮ੍ਰਿਤ,ਛਕਾਇਆ ਅਤੇ ਉਸ ਤੋਂ ਬਾਅਦ ਇਨ੍ਹਾਂ ਦਾ ਵਿਆਹ 
ਪੰਜਵੜ ਜਾ ਹੋਇਆ। ਇਹ ਗੱਲ ਚੜ੍ਹਦੇ ਸੰਮਤ 1839, ਸੰਨ 1782 ਦੀ ਹੈ। 
ਸ੍ਰੀ ਦਰਬਾਰ ਸਾਹਿਬ ਦੀ ਸੇਵਾ 

ਪੰਜਾਬ ਦੀ ਆਜਾਦੀ ਲਈ ਸਿੰਘਾਂ ਦੀ ਮੁਗ਼ਲ ਅਤੇ ਦੁੱਰਾਨੀ ਹਕੂਮਤਾਂ ਨਾਲ ਸਿਰ 
ਧੜ ਦੀ ਬਾਜੀ ਵਿਚ ਜੋ ਖਾਲਸੇ ਦਾ ਜਾਨੀ ਨੁਕਸਾਨ ਹੋਇਆ, ਉਹ ਤਾਂ ਖੈਰ ਹੋਣਾ ਹੀ ਸੀ 
ਪਰ ਅੰਮ੍ਰਿਤਸਰ ਵਿਚ ਦੁੱਰਾਨੀਆ ਹੱਥੋਂ ਜੋ ਬੋਅਦਬੀ ਸ੍ਰੀ ਦਰਬਾਰ ਸਾਹਿਬ ਨੂੰ ਢਾਉਣ, 
ਸਰੋਵਰ ਨੂੰ ਗੰਦਗੀ ਆਦਿ ਨਾਲ ਪੂਰਨ ਅਤੇ ਬੁੰਗੇ ਬਰਬਾਦ ਕਰਨ ਨਾਲ ਹੋਈ, ਉਹ 
ਸਭ ਤੋਂ ਜਿਆਦਾ ਦੁਖਦਾਈ ਸੀ। ਸਰਹੰਦ ਦੀ ਫ਼ਤਿਹ ਤੋਂ ਬਾਅਦ “ਗੁਰੂ ਕੀ ਚਾਦਰ” 











ਸਰਦਾਰ ਜੱਸਾ ਸਿੰਘ ਦੇ ਆਖਰੀ ਸਾਲ 207 
ਵੇਲੇ ਸਰਦਾਰ ਜੱਸਾ ਸਿੰਘ ਨੇ ਆਪਣੇ ਹਿੱਸੇ ਦਾ ਸਾਰੇ ਦਾ ਸਾਰਾ ਰੁਪਇਆ ਸੀ ਦਰਬਾਰ 
ਸਾਹਿਬ ਦੀ ਸੇਵਾ ਲਈ ਅਰਪਣ ਕਰ ਦਿੱਤਾ ਸੀ ਅਤੇ ਜੋ ਹੋਰ ਸਰਦਾਰਾਂ ਵੱਲੋਂ ਰਕਮਾਂ 
ਭੇਟਾ ਹੋਈਆਂ ਸਨ ਉਹ ਮਿਲਾ ਕੇ ਭਾਈ ਦੇਸ ਫਾਜ ਬਿਧੀਚੰਦੀਏ ਨੂੰ।ਇਸ ਸੇਵਾ ਪਰ 
ਲਾਇਆ। 

ਵੱਡੇ ਘਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਦੁੱਰਾਨੀ ਸ੍ਰੀ ਦਰਬਾਰ ਸਾਹਿਬ ਅਤੇ 
ਉਸ ਦੀ ਜ਼ਿਮੀਦਾਰੀ ਜਾਗੀਰ ਆਦਿ ਤਿੰਨ ਲੱਖ ਰੁਪਏ ਵਿਚ ਨੁਸ਼ਹਿਰਾ ਪਨੂੰਆਂ ਦੇ ਚੋਧਰੀ 
ਸਾਹਿਬ ਰਾਇ ਪਾਸ ਗਿਰਵੀ ਰਖ ਗਿਆ ਸੀ ਅਤੇ ਸ਼ਰਤ ਇਹ ਸੀ ਕਿ ਜਿਤਨੀ ਦੇਰ ਤਕ 
ਇਹ ਰਕਮ ਨਾ ਤਾਰੀ ਜਾਏ, ਦਰਬਾਰ ਸਾਹਿਸ਼ ਦੀ ਚੜ੍ਹਤ ਭੀ ਉਹ ਹੀ ਲਈ ਜਾਏਗਾ। 
ਇਸ ਸਬੰਧੀ ਜਦ ਸਿੰਘਾਂ ਨੋ ਸਰਦਾਰ ਜੱਸਾ ਸਿੰਘ ਪਾਸ ਸ਼ਿਕਾਇਤ ਕੀਤੀ ਤਾਂ ਆਪ ਨੇ 
ਉੱਤਰ ਦਿੱਤਾ ਕਿ ਚੋਧਰੀ ਸਾਹਿਬ ਰਾਇ ਨੇ ਕੋਈ ਮੰਦਾ ਕੰਮ ਨਹੀਂ ਕੀਤਾ, ਬਲਕਿ ਉਸ 
ਨੇ ਤਿੰਨ ਲੱਖ ਰੁਪਇਆ ਆਪਣੇ ਪਾਸੋ ਦੇ ਕੇ ਦਰਬਾਰ ਸਾਹਿਬ ਦੇ ਮਕਾਨਾਂ ਨੂੰ ਹੋਰ 
ਜਿਆਦਾ ਨੁਕਸਾਨ ਪੁੱਜਣ ਤੋਂ ਅਤੇ ਇਥੇ ਦੇ ਪੁਜਾਰੀਆਂ ਨੂੰ ਜੋਰੀ ਧਰਮ ਤੋਂ ਡੇਗੇ ਜਾਣ ਤੋਂ 
ਬਚਾਇਆ ਹੈ। ਇਸ ਲਈ ਇਹ ਉਸ ਨੇ ਇਕ ਚੰਗਾ ਕੰਮ ਕੀਤਾ ਹੈ । ਚੁਨਾਂਚਿ ਸਰਦਾਰ 
ਜੱਸਾ ਸਿੰਘ ਨੇ ਉਸ ਨੂੰ ਬੁਲਾ ਕੇ ਬੜਾ ਸਤਿਕਾਰ ਦਿੱਤਾ, ਤਿੰਨ ਲੱਖ ਰੁਪਇਆ ਉਸ ਦੀ 
ਝੋਲੀ ਪਾਇਆ ਅਤੇ ਸੀ ਦਰਬਾਰ ਸਾਹਿਬ ਨੂੰ ਗਿਰਵੀ ਤੋਂ ਛੁਡਾਇਆ ਅਤੇ ਪੁਜਾਰੀਆਂ 
ਅਤੇ ਅਕਾਲੀ ਸਿੰਘਾਂ ਦੇ ਜੁਰਮਾਨੇ ਦੀ ਰਕਮ ਭੀ ਭਰ ਦਿੱਤੀ । ਇਸ ਤਰ੍ਹਾਂ ਪੰਥ ਦੇ ਸਿਰੋਂ 
ਇਕ ਬੜੀ ਭਾਰੀ ਇਖਲਾਕੀ ਜੁਮੋਵਾਰੀ ਲਾਹੀ। 

ਕੁਝ ਇਉ' ਮਾਲੂਮ ਹੁੰਦਾ ਹੈ ਕਿ ਸਰਦਾਰ ਜੱਸਾ ਸਿੰਘ ਜੀ ਇਹ ਸਮਝਦੇ ਸਨ ਕਿ 
ਪੰਜਾਬ ਦੀ ਦੇਸੀ ਅਤਿਆਚਾਰੀਆਂ ਅਤੇ ਬਿਦੇਸੀ ਜਰਵਾਣਿਆਂ ਤੋਂ ਆਜਾਦੀ ਨਾਲ ਉਨ੍ਹਾਂ 
ਦੇ ਜੀਵਨ ਦਾ ਮਿਸ਼ਨ ਪੂਰਾ ਹੋ ਗਿਆ ਹੈ, ਹੁਣ ਉਨ੍ਹਾਂ ਨੂੰ ਬਾਕੀ ਦੇ ਮਾਮਲਿਆਂ ਵਿਚ 
ਨਵੇਂ ਨੋਜਵਾਨ ਸਰਦਾਰਾਂ ਪਰ ਛੱਡ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਆਜਾਦ ਹੋ ਕੇ ਕੰਮ 
ਚਲਾ ਸਕਣ ਦਾ ਤਜਰਬਾ ਹੋ ਜਾਵੇ । ਉਂਜ ਸੁਭਾਵਕ ਤੌਰ ਤੇ ਭੀ ਉਹ ਬਹੁਤ ਹਦ ਤਕ 
ਨਿਰਲੇਪ ਅਤੇ ਸੰਤੋਖੀ ਸਨ। ਇਸ ਲਈ ਆਪਣੀ ਜ਼ਿੰਦਗੀ ਦੇ ਅੰਤਮ ਚਾਰ ਪੰਜ ਸਾਲ 
ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ, ਬੁੰਗਿਆਂ ਦੀ ਉਸਾਰੀ, ਸ਼ਹਿਰ ਦੀ ਆਬਾਦੀ 
ਅਤੇ ਹੋਰ ਅਜਿਹੇ ਕੰਮਾਂ ਵਿਚ ਲਾਏ ਅਤੇ ਅਣਸਰਦੇ ਨੂੰ ਹੀ ਬਾਹਰ ਕਿਸੇ ਮੁਹਿੰਮ ਉੱਤੇ ਜਾਂ 
ਕਿਸੋ ਦੀ ਸਹਾਇਤਾ ਲਈ ਗਏ । 
ਸਰਦਾਰ ਜੱਸਾ ਸਿੰਘ ਦਾ ਦੇਹਾਂਤ 

ਸਰਦਾਰ ਜੱਸਾ ਸਿੰਘ ਦੀਵਾਲੀ ਵਸਾਖੀ ਦੇ ਮੋਕੇ ਸਰੀ ਦਰਬਾਰ ਸਾਹਿਬ ਅੰਮ੍ਰਿਤਸਰ 
ਦੇ ਦਰਸ਼ਨ ਅਤੇ ਸਰੋਵਰ ਵਿਚ ਅਸ਼ਨਾਨ ਲਈ ਜਰੂਰ ਹੀ ਹਾਜਰ ਹੋਇਆ ਕਰਦੇ ਸਨ, 
ਕਿਉਂਕਿ ਇਨ੍ਹੀਂ ਦਿਨੀਂ ਸਰਬਤ ਖਾਲਸਾ ਇਥੇ ਇਕੱਤੁ ਹੋ ਕੇ ਗੁਰੂ ਕੀ ਹਾਜਰੀ ਭਰਦਾ ਸੀ 





208 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਅਤੇ ਆਪਣੇ ਪਿਛਲੇ ਛੇ ਮਹੀਨਿਆਂ ਵਿਚ ਕੀਤੇ ਕੰਮ ਦਾ ਜਾਇਜ਼ਾ ਲੈ ਕੈ ਅਗਲੀ 
ਛਿਮਾਹੀ ਲਈ ਗੁਰਮਤਾ ਕਰ ਲਿਆ ਕਰਦਾ ਸੀ । ਇਸੇ ਕਰਕੇ ਕਈ ਵਾਰੀ ਖਾਲਸਾ 
ਮੁਹਿੰਮਾਂ ਤੇ ਬਾਹਰ ਗਿਆ ਹੋਇਆ ਉਨ੍ਹਾਂ ਨੂੰ ਛੇਤੀ ਨਬੇੜ ਕੇ ਅੰਮ੍ਰਿਤਸਰ ਨੂੰ ਆ ਜਾਇਆ 
ਕਰਢਾ ਸੀ। 

ਸੰਮਤ 1840 ਬਿਕ੍ਰਮੀ ਦੇ ਕਤਕ ਦੇ ਮਹੀਨੇ ਸਰਦਾਰ ਜੱਸਾ ਸਿੰਘ ਦੀਵਾਲੀ ਲਈ 
ਫਤਿਹਾਬਾਦ ਤੋਂ ਅੰਮ੍ਰਿਤਸਰ ਨੂੰ ਆ ਰਹੇ ਸਨ ਕਿ ਰਾਹ ਵਿਚ ਬੁੰਡਾਲੇ ਪਿੰਡ ਡੇਰਾ ਕੀਤਾ। 
ਇਥੇ ਆਪ ਨੇ ਕੁਝ ਤਰਬੂਜ ਖਾਧਾ ਅਤੇ ਸਵਾਝ ਹੋ ਪਏ । ਰਸਤੇ ਵਿਚ ਆਪ ਦੇ ਪੇਟ ਵਿਚ 
ਦਰਦ ਹੋਣ ਲੱਗ ਪਿਆ ਅਤੇ ਨਿਢਾਲ ਹੋ ਗਏ ਅਤੇ ਇਸੇ ਨਾਲ ਸ੍ਰੀ ਅੰਮ੍ਰਿਤਸਰ ਪਹੁੰਚਦੇ 
ਪਜੂੰਚਦੇ ਚੜ੍ਹਾਈ ਕਰ ਗਏ । ਉਸ ਦਿਨ 7 ਕੱਤਕ, 20 ਅਕਤੂਬਰ, ਸੰਨ 1783, ਸੀ 
ਅਤੇ ਦੀਵਾਲੀ (25 ਅਕਤੂਬਰ) ਵਿਚ ਪੰਜ ਦਿਨ ਰਹਿੰਦੇ ਸਨ। ਆਪ ਦਾ ਸਸਕਾਰ ਸ੍ਰੀ 
ਅੰਮ੍ਰਿਤਸੌਰ ਵਿਚ ਕੀਤਾ ਰਿਆਂ ਅਤੇ ਆਪ ਦੀ ਇੱਛਾ ਅਨੁਸਾਰ ਬਾਬਾ ਅਟੱਲ ਦੇ ਚਰਨਾਂ 
ਵਿਚ ਨਵਾਬ ਕਪੂਰ ਸਿੰਘ ਦੇ ਅਸਥਾਨ ਦੇ ਪਾਸ ਹੀ ਆਪ ਨੂੰ'ਅਸਥਾਨ ਦਿੱਤਾ ਗਿਆ 
ਜਿੱਥੇ ਕਿ ਬਾਬਾ ਅਟੱਲ ਦੀ ਪਰਕਰਮਾ ਦੀ ਲਹਿੰਦੀ ਬਾਹੀ ਵਿਚ ਹੁਣ ਤਕ ਆਪ ਦੀ 
ਸਮਾਧ ਮੋਜੂਦ ਹੈ। 

ਇਸ ਤਰ੍ਹਾਂ ਪੰਜਾਬ ਦਾ ਉਹ ਮਹਾਨ ਸੂਰਬੀਰ ਨੇਤਾ ਸਰਦਾਰ ਜੱਸਾ ਸਿੰਘ 
ਆਹਲੂਵਾਲੀਆ, ਜਿਸਨੇ ਵਾਹਿਗੁਰੂ ਦੀ ਰਜ਼ਾ ਵਿਚ ਅਪਣਾ ਤਨ ਮਨ ਧਨ ਸਭ ਕੁਝ 
ਖਿੜੇ ਮਥੇ ਏਸ ਦੀ ਆਜ਼ਾਦੀ ਪਰ ਘੋਲ ਘੁਮਾਇਆ, ਆਸਣਾ ਉਦਮ-ਭਰਪੂਰ ਸੰਸਾਰਕ 
ਜੀਵਨ ਬਤੀਤ ਕਰਕੋ ਸੁਤੰਤਰ ਪੰਜਾਬ ਨੂੰ ਵਧਦਾ ਫੁਲਦਾ ਜ਼ੜ੍ਹਦੀਆਂ ਕਲਾਂ ਵੱਲ ਜਾ ਰਿਹਾ 
ਦੇਖਦਾ ਉੱਜਲ-ਦੀਦਾਰ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰਾ ਹੋ ਗਿਆ। 








ਆਹਆਨਗਏ ਤੰਹਵਾਂ ਰ੍ 
ਸ਼ਰਦਾਰ ਜ਼ੱਸ਼ਾ ਸਿੰਘ ਦੇ ਗੁਣ ਸ਼ਭਾਓ ਅਤੇ ਪੰਜਾਬ ਨੂੰ ਦੇਣ 





ਨਿਜੀ ਗੁਣ, ਸੁਭਾਉ 

ਸਰਦਾਰ ਜੱਸਾ ਸਿੰਘ ਸ਼ਰੀਰ ਦੇ ਬੜੇ ਸੋਹਣੇ ਸਡੋਲ ਭਰੇ, ਅਤੇ ਲੰਬੇ ਸਨ, ਰੰਗ 
ਨਿਖਰਿਆ ਹੋਇਆ ਕਣਕ ਵੰਨਾ, ਚੋੜਾ ਮੱਥਾ, ਭਵਾਂ ਭਰਵੀਆਂ, ਝਕਵੀਆਂ, ਅੱਥੀਆਂ 
ਤੀਖਣ ਅਤੇ ਵੱਡੀਆਂ ਵੱਡੀਆਂ, ਦਾੜ੍ਹਾ ਭਰਵਾਂ ਅਤੇ ਦਰਮਿਆਨਾ, ਛਾਤੀ ਚੋੜੀ, ਬਾਹਾਂ 
ਇਤਨੀਆਂ ਲੰਮੀਆਂ ਸਨ ਕਿ ਖੜੇ ਹੋਣ ਵੇਲੇ ਗੋਡਿਆਂ ਨੂੰ ਜਾ ਲਗਦੀਆਂ ਸਨ ਅੜੇ 
ਆਵਾਜ ਅਜਿਹੀ ਉੱਚੀ ਸੀ ਕਿ ਹੋਲੀ ਕਹੀ ਹੋਈ ਗੱਲ ਝੀ ਪਰੇ ਖੜੋਤੇ ਬੰਦਿਆਂ ਨੂੰ ਸੁਣ 
ਪੈਂਦੀ ਸੀ। 

ਇਕ ਸੈਰ ਪੱਕਾ ਮੱਖਣ ਅਤੇ ਪਾਓ ਪੱਕੀ ਮਿਸਰੀ ਛਾਹ ਵੇਲੇ ਛਕ ਕੇ ਦੁਪਹਿਰ ਵੇਲੇ 
ਪ੍ਰਸਾਦ ਛਕਦੇ ਸਨ ਅਤੇ ਸਰੀਰਕ ਤਾਕਤ ਅਤੇ ਸੁਆਸਥ ਦਾ ਇਹ ਹਾਲ ਸੀ ਕਿ ਅੱਧਾ 
ਬੁਕਰਾ ਇੱਕਲੇ ਹੀ ਖਾ ਕੇ ਹਜ਼ਮ ਕਰ ਜਾਂਦੇ ਸਨ। ਸਰੀਰ ਦੇ ਸਡੋਲ ਅਤੇ ਭਾਰੇ ਅਤੇ 
ਘੋੜ-ਸਵਾੜੀ ਵਿਚ ਅਜਿਹੇ ਜ਼ੁਸਤ, ਸਖਤ,ਅਤੇ ਡਾਢੇ ਸਨ ਕਿ ਮੁਸ਼ਕਲ ਨਾਲ ਹੀ ਕੋਈ 
ਘੋੜਾ ਉਨ੍ਹਾਂ ਦੀ ਸਵਾਰੀ ਵਿਚ ਲਗਾਤਾਰ ਛੇ ਮਹੀਨੇ ਕਢਦਾ ਸੀ । ਆਪ ਤਲਵਾਰ ਅਤੇ 
ਤੀਰ ਦੇ ਧਨੀ ਸਨ । ਬੜੇ ਹੀ ਘਟ ਸਰਦਾਰ ਇਸ ਵਿਚ ਉਨ੍ਹਾਂ ਦੇ ਟਾਕਰੇ ਦੇ ਸਨ । ਬਹੁਤ 
ਸਾਰੇ ਤੀਰਾਂ ਉੱਤੇ ਉਨ੍ਹਾਂ ਦਾ ਨਾਉ” ਜਾਂ ਨਿਸ਼ਾਨ ਹੁੰਦਾ ਸੀ । ਤੋੜੇਦਾਰ ਬੰਦੂਕ ਦੇ ਆਪ 
ਅਚੁਕ ਨਿਸਾਨਚੀ ਸਨ। ਜੁਧ ਦੇ ਮੈਦਾਨ ਫਿਚ ਆਪ ਫੌਜ ਦੇ ਮੋਹਰੇਦਾਰ ਹੁੰਦੇ ਸਨ ਅਤੇ 
ਜਿੱਥੇ ਭੀ ਲੋੜ ਦਿਸਦੀ ਸੀ ਘੋੜੇ ਨੂੰ ਅੱਡੀ ਲਾ ਕੇ ਉੱਥੇ ਜਾ ਪੁੱਜਦੇ ਸਨ। ਆਪ ਲੋਹੇ ਦੇ 
ਜੱਰਹ ਬਕਤਰ---ਖੋਦ, ਸੰਜੇ ਅਤੇ ਚਿਲਤਾ ਆਦਿ---ਪਹਿਨਣ ਦੇ ਹਕ ਵਿਜ਼ ਨਹੀਂ 
ਸਨ । ਉਨ੍ਹਾਂ ਦਾ ਖਿਆਲ ਸੀ ਕਿ ਇਸ ਤਰਾਂ ਦੀ ਲੋਹੇ ਦੀ ਭਾਰੀ ਵਰਦੀ ਨਾਲ ਸਵਾਰ 
ਪੂਰੀ ਤੇਜੀ ਅਤੇ ਚੁਸਤੀ ਨਾਲ ਨਾ ਤਾਂ ਵੈਰੀ ਤੇ ਹੱਲਾ ਹੀ ਕਰ ਸਕਦਾ ਹੈ ਅਤੇ ਨਾਂ ਹੀ ਬਚ 
ਕੇ ਨਿਕਲ ਸਕਦਾ ਹੈ । ਆਪਣੇ ਬਚਾਓ ਲਈ ਉਹ ਬਹੁਤਾ ਭਰੋਸਾ “ਅਕਾਲ ਪੁਰਖ ਦੀ 
ਰੱਛਿਆ” ਪਰ ਹੀ ਰਖਦੇ ਸਨ । 

ਉਨ੍ਹਾਂ ਦਾ ਬਾਣਾ ਆਮ ਤੌਰ ਤੇ ਸੁਰਮਈ ਰੰਗ ਵਾ ਹੁੰਦਾ ਸੀ । ਉਨ੍ਹਾਂ ਦੀ ਦਸਤਾਰ 





210 ਸਠ਼ਦਾਰ ਜੱਸਾ ਸਿੰਘ ਆਹਲੂਵਾਲੀਆ 
ਅਤੇ ਗਾੜ੍ਰਾ ਅਤੇ ਤੇੜ ਲੰਬਾ ਕਛਹਿਰਾ ਅਤੇ ਤੰਗ ਚੂੜੀਦਾਰ ਪਜਾਮਾ । ਗਾੜ੍ਹੇ ਨਾਲ ਅਤੇ 
ਕਮਰਬੰਦ ਵਿਚ ਸ਼ਮਸ਼ੇਰ ਅਤੇ ਹੋਰ ਲੋੜੀਂਦੇ ਹਥਿਆਰ ਸਜਾਉ ਦੇ ਸਨ । 

ਆਪ ਦਾ ਬਜ਼ਪਨ ਚੂੰਕਿ ਮਾਤਾ ਸੁੰਦਰੀ ਜੀ ਪਾਸ ਦਿੱਲੀ ਵਿਚ ਗੁਜ਼ਰਿਆ ਸੀ, ਇਸ 
ਲਈ ਉਨ੍ਹਾਂ ਨੂੰ ਉਥੇ ਉਰਦੂ ਫਾਰਸੀ ਪੜ੍ਹਣ ਦਾ ਮੋਕਾ ਬਣ ਗਿਆਂ ਸੀ, ਅਤੇ ਮਿਸਲਦਾਰ 
ਸਰਦਾਰਾਂ ਵਿਚੋਂ ਇਹ ਇਕੱਲੇ ਹੀ ਅਜੇਹੇ ਸਨ ਜਿਨ੍ਹਾਂ ਨੂੰ ਉਸ ਜਮਾਨੇ ਦੇ ਰਵਾਜ ਅਨੁਸਾਰ 
ਪੜ੍ਹਿਆ ਲਿਖਿਆ ਕਿਹਾ ਜਾ ਸਕੇ । ਸ਼ੁਰੂ ਸ਼ੁਰੂ ਵਿਚ ਤਾਂ ਇਹ ਬੋਲਦੇ ਹੀ ਉਰਦੂ ਸਨ, 
ਇਸੇ ਕਰਕੇ ਖਾਲਸੇ ਇਨ੍ਹਾਂ ਨੂੰ “ਹਮ ਕੋ” “ਤੁਮ ਕੋ” ਕਹਿ ਕੇ ਛੇੜਿਆ ਕਰਦੇ ਸਨ । ਪਿੱਛੋਂ 
ਹੋਲੀ ਹੋਲੀ ਇਹ ਪੰਜਾਬੀ ਬੋਲਣ ਲੱਗ ਪਏ ਸਨ, ਪਰ ਉਰਦੂ ਫਾਰਸੀ ਦਾ ਅਸਰ ਅਖੀਰ 
ਤਕ ਕਾਇਮ ਰਿਹਾ। 

ਜਿਥੇ ਆਪ ਖਾਲਸਾ ਜੀ ਦੇ ਉੱਚ-ਪਦਵੀ ਦੇ ਰਾਜਸੀ ਆਗ੍ਹੂ ਸਨ ਉਥੋਂ ਆਪ ਦਾ 
ਜਿਆਦਾ ਪ੍ਰਭਾਓ ਇਕ ਧਾਰਮਕ ਜੱਥੇਦਾਰ ਦੀ ਹੈਸੀਅਤ ਵਿਚ ਸੀ ਅਤੇ ਨਵਾਬ ਕਪੂਰ 
ਸਿੰਘ ਤੋਂ ਬਾਅਦ ਆਪ ਦੀ ਬੜੀ ਵੱਡੀ ਮਾਨਤਾ ਸੀ ਅੜੇ ਬੜੇ ਬੜੇ ਸਰਦਾਰ ਆਪ ਪਾਸੋਂ 
ਅੰਮ੍ਰਿਤ ਛਕਣਾ ਆਪਣੀ ਵਡਿਆਈ ਸਮਝਦੇ ਸਨ। ਆਹਲੂਵਾਲੀਆ ਮਿਸਲ ਦੀ ਫੌਜੀ 
ਨਫ਼ਰੀ ਭਾਵੇਂ ਚਾਰ ਹਜਾਰ ਤੋਂ ਵਧ ਨਹੀਂ ਸੀ ਪਰ ਖ਼ਾਲਸੇ ਦੀਆਂ ਵੱਡੀਆਂ ਵੱਡੀਆਂ ਮਹਿੰਮਾਂ 
ਦੀ ਮੋਹਰੇਦਾਰੀ ਬਹੁਤ ਕਰਕੇ ਸਰਦਾਰ ਜੱਸਾ ਸਿੰਘ ਦੀ ਹੀ ਹੁੰਦੀ ਸੀ । 

ਆਪ ਆਪਣੇ ਧਰਮ ਕਰਮ ਅਤੇ ਨਿਤਨੈਮ ਵਿਚ ਬੜੇ ਪੱਕੇ ਸਨ ਅਤੇ ਆਪ ਖਾਲਸਿਆਂ 
ਨੂੰ ਧਰਮ ਵਿਚ ਪੱਕਾ ਰੱਖਣ ਲਈ ਪੂਰਾਂ ਪੂਰਾ ਧਿਆਨ ਦਿੰਦੇ ਸਨ । ਦਲ ਵਿਚ ਸ਼ਾਮਲ 
ਕਰਨ ਤੋਂ ਪਹਿਲਾਂ ਸਭ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਗੁਰੂ ਦੀ ਚਰਨੀ ਲਾਉੱਦੇ ਸਨ, ਅਤੇ 
ਸਵੇਰੇ ਸਵੇਰੇ ਫਿਤ ਕੇ ਬੜੇ ਗਹੁ ਨਾਲ ਵੇਖਦੇ ਸਨ ਕਿ ਸਿੰਘ ਗੁਰਬਾਣੀ ਦਾ ਪਾਠ ਕਰਦੇ 
ਹਨ ਕਿ ਨਹੀਂ। ਇਸ ਵੋਲੇ ਜੇ ਕਿਧਰੇ ਮੁਸਲਮਾਨ ਨੌਕਰਾਂ ਨੂੰ ਸੁੱਤੇ ਦੇਖਦੇ ਤਾਂ ਉਨ੍ਹਾਂ ਦੇ 
ਆਪ ਹੱਥ ਵੜ ਕੇ ਜਗਾ ਦਿੰਦੇ ਅਤੇ ਕਹਿੰਦੇ ਕਿ ਉੱਠੋ ਨਮਾਜ਼ ਪੜ੍ਹੋ ਅਤੇ ਰੱਬ ਨੂੰ ਯਾਦ 
ਕਰੋ ! ਸਿੰਘ ਸਰਦਾਰਾਂ ਨੂੰ ਭੀ ਹੁਕਮ ਸੀ ਕਿ ਆਪਣੀ ਆਪਣੀ ਡੇਰੀਂ ਆਸਾ ਦੀ ਵਾਰ ਦਾ 
ਕੀਰਤਨ ਜ਼ਰੂਰ ਨੇਮ ਨਾਲ ਕਰਵਾਇਆ ਕਰਨ । 

ਆਪ ਦੇ ਇਲਾਕਿਆਂ ਦੇ ਪਰਬੰਧ ਵਿਚ ਜਿਵੇ ਸਿੱਖ ਕਾਰਦਾਰ ਸਨ, ਉੱਸੇ ਤਰਾਂ 
ਹਿੰਦੂ ਅਤੇ ਮੁਸਲਮਾਨ ਭੀ ਸਨ ਅਤੇ ਦੀਵਾਨ ਰਾਮਜਸ ਦੀ ਲਿਖਤ ਅਨੁਸਾਰ ਮੁਸਲਮਾਨਾਂ 
ਨੂੰ ਆਪਣੇ ਧਰਮ ਦੀਆਂ ਰਸਮਾਂ ਰੀਤਾਂ ਕਰਨ ਦੀ ਪੂਰੀ ਪੂਰੀ ਖੁਲ੍ਹ ਸੀ। ਇਹ ਹੀ ਕਾਰਣ 
ਸੀ ਕਿ ਮੁਸਲਮਾਨ ਉਨ੍ਹਾਂ ਦੇ ਨਾਉ ਪਰ ਜਾਨ ਦੇਣਾ ਸਹਾਦਤ ਸਮਝਦੇ ਸਨ । ਹਰ ਫਿਰਕੇ 
ਦੇ ਮੁਸਲਮਾਨ ਹਰ ਮਹਿਕਮੇ ਵਿਚ ਉਸੇ ਤਰਾਂ ਹੀ ਨੋਕਰ ਸਨ ਜਿਵੇਂ ਕਿ ਹਿੰਦੂ । ਉਹ ਕਿਸੇ 
ਨੂੰ ਕਿਸੇ ਦੇ ਧਰਮ ਵਿਚ ਦਖ਼ਲ ਨਹੀਂ ਸਨ ਦੇਣ ਦਿੰਦੇ, ਅਤੋ ਨਾ ਹੀ ਧਰਮ ਦੀ ਆੜ ਵਿਚ 
ਕਿਸੇ ਦਾ ਦਿਲ ਦੁਖਾਉਣ ਦੀ ਕਿਸੇ ਨੂੰ ਆਗਿਆ ਸੀ । ਜਿਥੇ ਕਿਧਰੇ ਹਿੰਦੂਆਂ ਦੀ ਵਸੋਂ 
ਜਿਆਦਾ ਸੀ ਉਥੇ ਗਾਈਆਂ ਖੁਲ੍ਹ ਮਾਰਨ ਦੀ ਆਗਿਆ ਨਹੀਂ ਸੀ, ਪਰ ਜਿੱਥੇ ਬਹੁਤੀ ਜਾਂ 








ਸਰਦਾਰ ਜੱਸਾ ਸਿੰਘ ਦੇ ਗੁਣ, ਸੁਝਾਓ ਅੜੇ ਪੰਜਾਬ ਨੂੰ ਦੇਣ 211 
ਸਾਰੀ ਵਲੋਂ ਮੁਸਲਮਾਨਾਂ ਦੀ ਸੀ ਉਥੇ ਕੋਈ ਬੰਦਸ਼ ਨਹੀਂ ਸੀ । 
ਗੁਰੂ-ਘਰ ਦੀ ਮਰਯਾਦਾ ਅਨੁਸਾਰ ਆਪ ਵੱਲੋਂ ਸਦਾ-ਬਰਤ ਲੰਗਰ ਜਾਰੀ ਸੀ ਜਿੱਥੇ 
ਹਰ ਅਭਿਲਾਥੀ ਨੂੰ ਬਿਨਾਂ ਕਿਸੇ ਭਿੰਨ ਭੇਦ ਦੇ ਪ੍ਰਸਾਦ ਮਿਲਦਾ ਸੀਂ । 
ਜੋ ਕੋਈ ਭੀ ਸਿਦਕ ਨਾਲ ਅੰਮ੍ਰਿਤ ਛਕਣ ਲਈ ਆਉਦਾ ਸੀ, ਆਪ ਖੁਦ ਪੰਜ 
ਪਿਆਰਿਆਂ ਵਿਚ ਸ਼ਾਂਮਲ ਹੋ ਕੇ ਬਿਨਾਂ ਕਿਸੇ ਵਿਤਕਰੇ ਦੇ ਅੰਮਿ੍‌ਤ ਛਕਾਉਂਦੇ ਸਨ, 
ਕੜ੍ਹਾਹ ਪ੍ਰਸਾਦਿ ਲੰਗਰ ਵਿਚੋਂ ਆਉਦਾ ਸੀ ਅਤੇ ਦਸਤਾਰ, ਜੋੜਾ, ਚਾਦਰ, ਕੁੜਤਾ ਅਤੇ 
ਤਲਵਾਰ ਸਰਕਾਰ ਵੱਲੋਂ ਮਿਲਦੇ ਸਨ। ਜੇ ਉਹ ਦਲ ਵਿਚ ਰਹਿਣਾ ਚਾਹੇ ਤਾਂ ਜਿਸ 
ਸਰਦਾਰ ਦੇ ਜੱਥੇ ਵਿਚ ਰਹਿਣਾ ਚਾਹੇ, ਉਂਥੇ ਚਲਾ ਜਾਏ, ਅਤੇ ਜੇ ਆਪਣੇ ਘਰ ਜਾਣਾ 
ਚਾਹੇ ਤਾਂ ਘਰ ਨੂੰ ਚਲਾ ਜਾਏ । ਸਰਦਾਰ ਜੱਸਾ ਸਿੰਘ ਹਰ ਕਿਸੇ ਨੂੰ “ਭਾਈ” ਕਹਿ ਕੋ 
ਬੁਲਾਉਂਦੇ ਸਨ। 
ਤੀਸਰੇ ਪਹਿਰ ਦਰਬਾਰ ਹੁੰਦਾ ਸੀ, ਜਿਥੇ ਜ਼ਰੂਰੀ ਸਲਾਹ ਮਸ਼ਵਰੇ ਕੀਤੇ ਜਾਂਦੇ ਸਨ 
ਅਤੇ ਆਪਣੇ ਆਉਣ ਵਾਲੇ ਸਾਂਝੇ ਪ੍ਰੋਗ੍ਰਾਮ ਸਬੰਧੀ ਵਿਉੱਤਾਂ ਬਣਾਈਆਂ ਜਾਂਦੀਆਂ ਸਨ 
ਅਤੇ ਗੁਰਮਤੇ ਸੋਧੇ ਜਾਂਦੇ ਸਨ । ਸ਼ਾਮ ਨੂੰ ਰਹਿਰਾਸ ਅਤੇ ਕੀਰਤਨ ਹੁੰਦਾ ਸੀ ਅੰਤੇ 
ਅਰਦਾਸ ਤੋਂ ਬਾਅਦ ਸਭ ਆਪੋ ਆਪਣੇ ਡੇਰਿਆਂ ਨੂੰ ਛਿੜ ਜਾਂਦੇ ਸਨ । 
[ਰਮਜਸ, ਤਾਲੀਇ ਕਪੂਰਥਲਾ, 294, 112-115, ਮੈਗ੍ਰੋਗਰ, /ਹਸਟਲੀ ਔਫ਼ ਈ ਸਿੱਖਸ, 
ਪਹਿਲੀ, 14?; ਗਿਿਫਿਨ, ਰਾਜ ਔਫ ਦੀ ਪੰਜਾਬ, 516, ਲਤੀਫ਼, ਪੰਜਾਬ, 316-171 
ਪੰਜਾਬ ਨੂੰ ਦੇਣ 
ਸਰਦਾਰ ਜੱਸਾ ਸਿੰਘ ਦੀ ਪੰਜਾਬ ਨੂੰ ਸਭ ਤੋਂ ਬੜੀ ਦੇਣ ਉਸ ਦੀ ਦੇਸੀ 
ਅਤਿਆਚਾਰੀਆਂ ਅਤੇ ਬਿਦੇਸ਼ੀ ਜਾਬਰਾਂ ਤੋਂ ਆਜ਼ਾਦੀ ਸੀ ਜਿਸ ਦੀ ਜੋਤ ਖਾਲਸਾ ਪੰਥ ਦੇ 
ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਗਾਈ ਸੀ ਅਤੇ ਜਿਸ ਨੂੰ ਕੁਝ ਕੁ ਅਮਲੀ ਸਕਲ 
ਬੰਦਾ ਸਿੰਘ ਸ਼ਹਾਦੁਰ ਨੇ ਦਿੱਤੀ ਸੀ, ਪਰ ਉੱਸ ਨੂੰ ਪੂਰੀ ਤਰ੍ਹਾਂ ਸਾਖਿਆਤ ਸਫਲਤਾ 
ਸਰਦਾਰ ਜੱਸਾ ਸਿੰਘ ਦੇ ਸਮੇਂ ਪ੍ਰਾਪਤ ਹੋਈ ਜਦ ਕਿ ਉਹ ਦਲ-ਖਾਲਸਾ ਜੀਓ ਅਤੇ ਸਿੱਖ 
ਮਿਸਲਾਂ ਦੇ ਮੋਹਰੇਦਾਰ ਦੀ ਹੈਸੀਅਤ ਵਿਚ ਸੇਵਾ ਕਰ ਰਹੇ ਸਨ। ਇਸ ਲਈ ਇਨ੍ਹਾਂ ਦੀ 
ਬਣਤਰ ਅਤੇ ਪ੍ਰਬੰਧ ਦਾ ਜਿਕਰ ਕਰਨਾ ਇੱਥੇ ਜਰੂਰੀ ਜਾਪਦਾ ਹੈ । 
“ਵਹਿਗੁਰੂ ਜੀ ਕਾ ਖਾਲਸਾ” 
ਗੁਰੂ ਕੇ ਸਿੱਖਾਂ ਨੂੰ ਸ਼ਸਤਰ ਧਾਰੀ ਹੋਣ ਦੀ ਸਿਖਿਆ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ 
ਜੀ ਦੇ ਸਮੇਂ ਹੀ ਸ਼ੁਰੂ ਹੋ ਗਈ ਸੀ ਤਾਂ ਕਿ ਸਿੱਖ ਕਿਧਰੋ ਸਾਹਸ-ਹੀਨ ਬੁਜਦਿਲ ਕਾਇਰਾਂ 
ਦੀ ਮੰਡਲੀ ਨਾ ਬਣ ਜਾਣ ਜੋ ਨਾ ਆਪਣੈ ਧਰਮ ਕਰਮ ਦੀ ਰਖਿਆ ਕਰਨ ਜੋਗੇ ਹੋਣ, ਨਾ 
ਮਾਂ ਭੈਣ ਧੀ ਦੀ ਇੱਜਤ ਬਚਾ ਸਕਣ ਅਤੇ ਨਾ ਭਾਈਚਾਰੇ ਅਤੇ ਦੇਸ ਦੀ ਰਾਖੀ ਕਰ ਸਕਣ 
ਬਲਕਿ ਨਿਰਬਲ ਅਤੇ ਨਿਤਾਣੇ ਮਾਂਗਤ ਮੁਥਾਜਾ ਦੀ ਤਰਾਂ ਸਦਾ ਪਰਾਏ ਹੱਥਾਂ ਅਤੇ ਪਰਾਏ 
ਦਰਾਂ ਵੱਲ ਹੀ ਤਕਦੇ ਰਹਿਣ । ਗੁਰੂ ਕੇ ਸਿੱਖ ਦੀ ਤਾਂ ਬ਼ਾਬਾ ਫਰੀਦ ਦੇ ਸ਼ਬਦਾਂ ਵਿਚ 








212 ਸਰਦਾਫ ਜੱਸਾ ਸਿੰਘ ਆਹਲੂਵਾਲੀਆ 
ਅਰਦਾਸ ਹੀ ਇਹ ਹੈ ਕਿ 
ਫਗੀਦਾ ਬਾਰੇ ਪਰ॥ੱਇਐ ਬੈਸ਼ਣਾ ਸਾਈਂ ਮੁਝੇ ਨ ਦੇਹਿ / 
ਜੇ ਤੂ ਏਵੈਂ ਰਖਸੀ ਜੋਊ ਸਗੰਰਹ ਲੋਟ # 92 # 

ਗੁਰੂ ਕਾ ਸਿੱਖ ਕਰਮਯੋਗੀ ਹੈ, ਜਿਸ ਨੇ ਗੁਰੂ ਦੇ ਆਸ਼ੇ ਅਨੁਸਾਰ ਅਮਲੀ ਜੀਵਨ 
ਦੇ ਸੰਗ੍ਰਾਮ ਵਿਚ ਕਾਮ, ਕਰੋਧ, ਲੋਭ, ਮੋਹ, ਹੰਕਾਰ ਦਾ ਡਟ ਕੇ ਟਾਕਰਾ ਕਰਨਾ ਹੈ, 
ਭਾਵੇਂ ਉਹ ਆਪਣੀ ਵੱਲੋਂ ਹਨ, ਭਾਵੇਂ ਪਰਾਈ ਵੱਲੋਂ । ਉਸ ਨੇ ਨਿਰਲੋਪ, ਨਿਰਵੈਰ ਅਤੇ 
ਨਿਰਛਲ ਹੇਕੇ ਜੀਵਨ-ਸੰਗ੍ਰਾਮ ਵਿਚ ਸੇਵਾ ਭਾਵ ਨਾਲ ਅਗੇ ਵਧਣਾ ਹੈ ਅਤੇ “ਹਉਂ 
ਗੁਸਾਈਂ` ਦਾ ਪਹਿਲਵਾਨੜਾ' ਬਣ ਕੇ ਉਸ ਛਿੰਝ ਦੇ ਖੇਤਰ ਵਿਚ ਨਿੱਤਰਨਾ ਹੈ ਜਿਥੇ 
ਅਨੇਕਾਂ ਮੱਲ ਆਣ ਲੱਥੇ ਹੋਏ ਹਨ ਅਤੇ ਘੋਲ ਲਈ ਤਿਆਰ ਪਿੜ ਵਿਚ ਫੇਰੀਆਂ ਲੈ ਰਹੇ 
ਹਨ, ਵੰਗਾਰ ਰਹੇ ਹਨ । ਸਿੱਖ ਨੇ ਇਸ ਵੰਗਾਰ ਨੂੰ ਆਪਣੇ ਨਿਰਮਲ ਕਰਮ ਨਾਲ 
ਪਰਵਾਨ ਕਰਨਾ ਹੈ---ਉਸ ਨੇ “ਹਾਥ ਪਾਓ ਕਰਿ ਕਾਮ ਸਝੁ, ਜੀਤ ਨਿਰੰਜਨ ਨਾਲਿ” 
ਰਖਣਾ ਹੈ, ਓਟ ਉਸ ਨੂੰ ਅਕਾਲ ਦੀ ਹੈ ਅਤੇ ਸਹਾਰਾ ਗੁਰੂ ਦਾ । ਇਸੇ ਆਸ਼ੇ ਨੂੰ ਮੁਖ ਰਖ 
ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ ਜੋ ਆਪਣੇ ਆਪ ਨੂੰ ਨਿਰੋਲ 
ਵਾਹਿਗੁਰੂ ਜੀ ਕਾ “ਖਾਲਸਾ” ਸਮਝਦਾ ਸੀ---ਜਿਸ ਦਾ ਮੁਖ ਕਰਮ ਵਾਹਿਗੁਰੂ ਦੀ 
ਖਲਕਤ ਦੀ ਸੇਵਾ--ਉਸ ਦੇ ਦੁਖ ਨਿਵਾਰਨਾ--ਸੀ, ਮਾਨਸਕ ਦੁਖ ਅਤੇ ਸਰੀਰਕ 
ਦੁਖ । ਇਹ ਦੁਖ ਕੁਝ ਆਪਣੇ ਸਹੇੜੇ ਹੋਏ ਜੁੰਦੇ ਹਨ, ਕੁਝ ਦੋਖੀਆਂ ਵੱਲੋਂ---ਕਾਮੀ, 
-_ਕਰੋਧੀ, ਲੋਭੀ, ਅਤੇ ਹੰਕਾਰੇ ਹੋਏ ਦੋਖੀਆਂ ਵੱਲੋਂ ਮਿਲਦੇ ਹਨ । ਆਪਣੇ ਮਾਨਸਕ ਦੁੱਖਾਂ 
ਦੀ ਨਵਿਰਤੀ ਗੁਰੂ ਦੀ ਸਿੱਖਿਆ ਅਤੇ ਇਕ ਅਕਾਲ ਪਰ ਅਡੋਲ ਭਰੋਸੇ ਨਾਲ ਹੁੰਦੀ ਹੈ, 
-_ ਪਰ ਪਰਾਏ ਕਾਮੀ ਅਤੇ ਲੋਭੀ ਦੋਖੀਆਂ ਵੱਲੋਂ ਹੋਂ ਰਹੇ ਸਰੀਰਕ ਦੁਖਾਂ ਦੀ ਨਵਿਰਤੀ ਲਈ 
ਸਰੀਰਕ ਸੱਤਾ ਦੀ ਲੋੜ ਹੈ, ਸਾਹਸ ਅਤੇ ਨਿਰਭੈਤਾਂ ਦੀ ਲੋੜ ਹੈ । ਕਾਮ, ਕ੍ਰੋਧ, ਲੋਭ ਅਤੇ 
ਹੰਕਾਰ ਨਾਲ ਅੰਨ੍ਹੇ ਬੋਲੇ ਅਤੇ ਬਾਉਲੇ ਦੋਖੀ ਨੂੰ ਕੋਈ ਗਿਆਨ ਨਹੀ ਪੋਂਹਦਾ, ਕੋਈ ਤਰਸ 
ਨਹੀਂ ਆਉਦਾ, ਕੋਈ ਰੱਬ ਦਾ ਭੈ ਨਹੀ ਹੁੰਦਾ । ਉਸ ਨੂੰ ਕਿਸੇ ਦੇ ਸੁਖ ਦੁਖ ਦਾ ਖਿਆਲ 
ਨਹੀਂ ਆਉਦਾ, ਉਹ ਕੋਈ ਨਿਆਉ” ਨਹੀਂ ਜਾਣਦਾ । ਉਹ ਕੇਵਲ ਆਪਣੀ ਇੱਛਾ ਦੀ 
ਪੂਰਤੀ ਹੀ ਚਾਹੁੰਦਾ ਅਤੇ ਜਾਣਦਾ ਹੈ--ਉਸੇ ਨੂੰ ਹੀ ਉਹ ਖਲਕਤ ਦਾ ਧਰਮ ਸਮਝਦਾ 
ਹੈ, ਉਸ ਲਈ ਵਰਤੇ ਗਏ ਹੰਰ ਸਾਧਨ ਨੂੰ ਜਾਇਜ ਕਹਿੰਦਾ ਹੈ ਅਤੇ ਉਸ ਲਈ ਕਹੇ ਗਏ 
ਹਰ ਬਚਨ ਨੂੰ ਕਾਨੂੰਨ ਦਸਦਾ ਹੈ । ਅਜਿਹੇ ਆਪ ਹੁਦਰੇ ਜਰਵਾਣੋ ਆਪਣੇ ਜਬਰ ਨਾਲ 
ਖਲਕਤ ਲਈ ਇਸ ਸੰਸਾਰ ਨੂੰ ਨਰਕ ਬਣਾ ਕੇ ਰਖ ਦਿੰਦੇ ਹਨ, ਲੋਕਾਂ ਦੀ ਜਿੰਦਗੀ ਦੋਭਰ 
ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਜੇ ਕਿਸੇ ਦਾ ਮਨ ਨਹੀਂ ਪਸੀਜਦਾ, ਕਿਸੇ ਨੂੰ ਤਰਸ 
ਨਹੀ ਆਉਦਾ, ਕੋਈ ਕਿਸੇ ਦੇ ਦੁਖ ਨੂੰ ਵੰਡਾਉਣ ਜਾਂ ਦੂਰ ਕਰਨ ਲਈ ਦਿਲ ਨਹੀਂ 
ਕੱਢਦਾ, ਹੀਆ ਨਹੀਂ ਕਰਦਾ, ਤਾਂ ਉਹ ਬੁਜਦਿਲ ਹੈ, ਕਾਇਰ ਹੈ, ਉਹ ਇਨਸਾਨ ਨਹੀਂ, 
ਉਹ ਹੈਵਾਨ ਤੋਂ ਬਦਤਰ ਹੈ । ਉਸ ਦੀ ਕਾਇਰਤਾ ਜਾਲਮ ਨੂੰ ਹੋਰ ਜ਼ੁਲਮ ਕਰਨ ਦੀ ਸ਼ਹਿ 











ਸਰਦਾਰ ਜੱਸਾ ਸਿੰਘ ਦੇ ਗੁਣ, ਸੁਭਾਓ ਅਤੇ ਪੰਜਾਬ ਨੂੰ ਦੇਣ 213 
ਦਿੰਦੀ ਹੈ। ਇਸ ਤਰਾਂ ਕਾਇਰ ਬੰਦਾ ਜੁਲਮ ਦਾ ਹਿਮਾਇਤੀ ਅਤੇ ਭਈਵਾਲ ਹੈ, ਮਨੂਖੀ 
ਸਮਾਜ ਲਈ ਸ਼ਰਮ ਅਤੇ ਅਵਸੋਸ ਦਾ ਕਾਰਣ ਹੈ---ਉਹ ਇਕ ਲਾਹਨਤ ਹੈ 1 
ਗੁਰੂ ਵੱਲੋਂ ਕਿਰਪਾਨ ਦੀ ਬਖਸ਼ਿਸ਼ 

ਇਸ ਲਾਹਨੜੀ ਕਾਇਰੜਾ ਨੂੰ ਦੂਰ ਕਰਨ ਲਈ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ 
ਕਿਰਪਾਨ ਬਖਸ਼ੀ ਸੀ ਅਤੇ ਇਸ ਨੂੰ ਧਰਮ ਦਾ ਅੰਗ ਬਣਾਇਆ ਸੀ। ਸਦੀਆਂ ਤੋਂ ਇਸ 
ਦੇਸ਼ ਦੇ ਲੋਕ ਤਲਵਾਰ ਦੀ ਚਮਕ ਅਤੇ ਖੜਕਾਟ ਨੂੰ ਦੇਖਦੈ ਸੁਣਦੇ ਸਾਰ ਹੀ ਝਟ ਸਹਿਮ 
ਅਤੇ ਡਰ ਜਾਂਦੇ ਸਨ! ਇਹ ਕੋਵਲ ਜਬਰ ਦੀ ਨਿਸ਼ਾਨੀ ਅਤੇ ਜਾਬਰਾ ਦਾ ਹਥਿਆਰ 
ਸਮਝਿਆ ਜਾਂਦਾ ਸੀ । ਪਰ ਗੁਰੂ ਗੋਬਿੰਦ ਸਿੰਘ ਨੇ ਇਸ ਨੂੰ ਸਾਹਸ ਅਤੇ ਰੱਖਿਆ ਦਾ 
ਹਥਿਆਰ ਬਣਾਂ ਦਿੱਤਾ । ਇਸ-ਦੀ ਚਮਕ ਅਤੇ ਖੜਕੇ ਨੂੰ ਨਵਾਂ ਰੰਗ ਦਿੱਤਾ, ਨਵੇਂ ਅਰਥ 
ਬਖਸ਼ੇ । ਹੁਣ ਇਸ ਦੀ ਚਮਕ ਨਾਲ ਖਾਲਸੇ ਵਿਚ ਚਮਕ ਆਉਣ ਲੱਗ ਪਈ । ਇਸ ਦੇ 
ਦਰਸ਼ਨਾਂ ਨਾਲ ਜਰਵਾਣਿਆਂ ਤੋਂ ਭੈ ਦਾ ਖਿਆਲ ਉਡਨ ਲੱਗ ਪਿਆ, ਅਤੇ ਹੋਸਲਾ ਹੋ 
ਗਿਆ ਕਿ ਇਸ ਦੇ ਸਾਡੇ ਪਾਸ ਹੁੰਦੇ ਹੋਏ ਕਿਸੇ ਜਰਵਾਣੇ ਨੂੰ ਸੁਭਾਵਕ ਹੀ ਵਧੀਕੀ ਕਰਨ 
ਦਾ ਹੋਸਲਾ ਨਹੀਂ ਪਏਗਾ। ਇਸ ਦੇ ਹੱਥ ਵਿਚ ਫੜਨ ਅਤੇ ਸਿੱਧੀ ਖੜੀ ਕਰਨ ਨਾਲ 
ਨਿਰਬਲ ਅਤੇ ਕਾਇਰ ਦੀ ਬਾਂਹ ਵਿਚ ਬਲ ਅਤੇ ਦਿਲ ਵਿਚ ਦਲੇਰੀ ਆਉਣੀ ਸ਼ੁਰੂ ਹੋ 
ਗਈ, ਅਤੇ ਜਿਉ” ਜਿਉਂ” ਉਨ੍ਹਾਂ ਨੇ ਇਸ ਦਾ ਅਭਿਆਸ ਕੀਤਾ, ਉਹ ਦਲੇਰ ਅਤੇ 
ਸੂਰਬੀਰ ਬਣ ਗਏ, ਉਹ ਚਿੜੀਆਂ ਤੋਂ ਬਾਜ ਅਤੇ ਗਊਆਂ ਤੋਂ ਸ਼ੇਰ ਹੋ ਗਏ । ਅੱਗੇ 
ਤਲਵਾਰ ਦੀ ਝਲਕਾਰ ਅਤੇ ਚਮਕਾਣ ਨਾਲ ਇਨ੍ਹਾਂ ਕਾਇਰ ਕਬੂਤਰਾਂ ਦੀਆਂ ਅੱਖੀਆਂ 
ਅੱਖੀਆਂ ਖੁਲ੍ਹਣ ਅਤੇ ਚਮਕਣ ਲੱਗ ਪਈਆਂ ਅਤੇ ਇਨ੍ਹਾਂ ਧਰਮੀਆਂ ਨੇ ਧੋਣਾਂ ਉੱਚੀਆਂ 
ਅਤੇ ਕੰਨ ਖੜੇ ਕਰ ਕੇ ਇਧਰ ਉਧਰ ਦੇਖਣਾ ਸ਼ੁਰੂ ਕੀਤਾ ਕਿ ਇਹ ਚੀਕ ਕਿਧਰ ਪਈ ਹੈ, 
ਇਹ ਪੁਕਾਰ ਕਿਧਰੋਂ ਹੋਈ ਹੈ, ਇਹ ਕੌਣ ਦੁਖੀ ਕੁਰਲਾ ਰਿਹਾ ਹੈ ਇਹ ਗੁਰੂ ਕੇ ਸਿੰਘ 
ਉਧਰ ਨੂੰ ਹੈ ਪਏ । ਇਨ੍ਹਾਂ ਦੀਆਂ ਸੂਤੀਆਂ ਹੋਈਆਂ ਭਗਉਤੀਆਂ ਦੀ ਚਮਕ ਨੇ ਮਜਲੂਮਾਂ 
ਨੂੰ ਇਕ ਜੀਵਨ-ਆਸ ਬਖਸੀਂ, ਉਨ੍ਹਾਂ ਦੇ ਬੁਝਦੇ ਜਾ ਰਹੇ ਦੀਵੇ ਨੂੰ ਮੁੜ ਨਵੀਂ ਚਮਕ 
ਦਿੱਤੀ । ਸਿੰਘਾਂ ਦੀਆਂ ਦੀਨ ਰੱਖਕ-ਭਗਉਂਤੀਆਂ ਦੀ ਚਮਕ ਅਤੇ ਖੜਕ ਨੇ ਜ਼ਰਵਾਣਿਆਂ 
ਦੇ ਜੁਲਮ ਨੂੰ ਮੱਠਾ ਅਤੇ ਖਤਮ ਕੀਤਾ ਅਤੇ ਗੁਰੂ ਹਰਿ ਗੋਬਿੰਦ ਦੇ ਸ਼ਬਦਾਂ ਵਿਚ ਧਰਮੀ 
ਸੂਰਮਿਆਂ ਦੇ ਹੱਥ ਵਿਚ ਸ਼ਸਤਰ “ਗਰੀਬ ਦੀ ਰੱਖਿਆ, ਜਰਵਾਣੇ ਦੀ ਭੱਖਿਆ” ਬਣ 
ਗਏ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਅਸਚਰਜਮਈ ਕ੍ਰਿਸ਼ਮਾ ਸੀ ਜਿਸ ਨੇ 
ਜਬਰ, ਜੁਲਮ, ਡਰ ਅਤੇ ਸਹਮ ਦੀ ਇਕ ਭਿਆਨਕ ਨਿਸ਼ਾਨੀ ਤਲਵਾਰ ਨੂੰ ਧਰਮ, 
ਰਹਮ, ਸਾਹਸ ਅਤੇ ਮਜ਼ਲੂਮ ਦੀ ਰੱਖਿਆ ਦੀ ਸੇਵਾ ਮਈ ਨਿਸ਼ਾਨੀ ਦਾ ਰੂਪ ਦੇ ਦਿੱਤਾ । 
ਇਸ ਤਰਾਂ ਇਹ ਪੂਜਾ ਅਤੇ ਨਮਸਕਾਰ ਜੋਗ ਬਣ ਗਈ । ਹੁਣ ਗੁਰੂ ਸਾਹਿਬ ਨੇ ਜੀਵਨ- 
ਖੇਤਰ ਵਿਚ “ਸਤਿ ਸ੍ਰੀ ਅਕਾਲ” ਦਾ ਜੈਕਾਰਾ ਬਖ਼ਸ਼ ਕੇ ਵਾਹਿਗੁਰੂ ਜੀ ਦੇ ਖਾਲਸੇ ਨੂੰ ਮੋਤ 








214 ਸਰਦਾਰ ਜੱਸਾ ਸਿੰਘ ਆਹਲੂਵਾਲੀਆ 





ਸਰਦਾਰ ਜੱਸਾ ਸਿੰਘ ਦੀ ਸ਼ਮਸ਼ੇਰ 


ਸਰਦਾਰ ਜੱਸਾ ਸਿੰਘ ਦੇ ਗੁਣ, ਸੁਭਾਓ ਅਤੇ ਪੰਜਾਬ ਨੂੰ ਦੇਣ 215 
ਦੇ ਭੈਂ ਤੋਂ ਆਜ਼ਾਦ ਕਰਦੇ ਹੋਏ ਦੇਸ਼ ਅਤੇ ਕੋਮ ਦੀ ਸੇਵਾ ਲਈ ਸਦਾਂ ਤਿਆਰ ਬਰ ਤਿਆਰ 
ਕਰ ਦਿੱਤਾ, ਅਤੇ ਛਿਨ ਭੰਗੀਰ ਸੰਸਾਰਕ ਜੀਵਨ ਨੂੰ ਵਾਹਿਗੁਰੂ ਦੇ ਬੰਦਿਆਂ ਦੇ ਸੁਖ ਲਈ 
ਨਿਛਾਵਰ ਕਰਨ ਦਾ ਉਪਦੇਸ਼ ਦਿੱਤਾ ਅਤੇ “ਵਾਹਿਗੁਰੂ ਜੀ ਦੀ ਫਤਿਹ” ਹੋਣ ਦਾ ਭਰੋਸਾ 
ਅਤੇ ਸਾਹਮ ਦਿੱਤਾ, ਕਿਉ” ਜੋ ਅੰਤਮ “ਸਤਿ” “ਸ੍ਰੀ ਅਕਾਲ” ਹੀ ਹੈ। 

ਗੁਰੂ ਗੋਬਿੰਦ ਸਿੰਘ ਜੀ ਨੋ ਤਲਵਾਰ ਹੱਥ ਉਸ ਵੇਲੇ ਲਈ ਸੀ ਜਦ ਉਨ੍ਹਾਂ ਨੇ ਹੋਰ 
ਕੋਈ ਚਾਰਾ ਈ ਨਾ ਰਹਿ ਗਿਆਂ ਦੇਖਿਆ । ਅਸਲ ਵਿਚ ਮਨੁਖ ਉਹ ਹੀ ਬੇਲੀ ਜਿਆਦਾ 
ਚੰਗੀ ਤਰ੍ਹਾਂ ਸਮਝਦਾ ਹੈ, ਜੋ ਉਸ ਨੇ ਜੀਵਨ ਦੇ ਆਰੰਭ ਤੋਂ ਸੁਣੀ ਅਤੇ ਵਰਤੀ ਹੋਵੇ । 
ਜਰਵਾਣਾ ਜੋਰ ਅਤੇ ਧੱਕਾ ਹੀ ਜਾਣਦਾ ਹੈ ਅਤੇ ਇਸ ਲਈ ਉਹ ਤਲਵਾਰ ਵਰਤਦਾ ਹੈ, 
ਅਤੇ ਇਸ ਦੀ ਹੀ ਬੋਲੀ ਸਮਝਦਾ ਹੈ । ਹੇਰ ਕੋਈ ਬੇਲੀ ਨਾ ਉਸ ਨੂੰ ਆਉਦੀ ਹੈ, ਨਾ 
ਉਸ ਨੂੰ ਸਮਝ ਪੈਂਦੀ ਹੈ। ਇਸ ਲਈ ਉਸ ਨੂੰ ਸਮਝਾਉਣ ਲਈ ਕੋਈ ਹੋਰ ਬੋਲੀ ਬੋਲਣਾ 
ਵਿਅਰਬ ਹੁੰਦਾ ਹੈ । ਕੇਵਲ ਉਸੇ ਦੀ ਬੋਲੀ---ਤੇਜ ਤਲਵਾਰ ਦੀ ਬੋਲੀ---ਠੰਡੇ ਲੋਹੇ ਦੀ 
ਬੋਲੀ---ਖੜਕਦੇ ਦੋਧਾਰੇ ਖੰਡੇ ਦੀ ਬੋਲੀ---ਨਾਲ ਹੀ ਉਸ ਨੂੰ ਸਮਝਾਉਣਾ ਪੈਂਦਾ ਹੈ, 
ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਫਰਮਾਇਆ ਹੈ ਕਿ ਜਦੋਂ ਹੋਰ ਕੋਈ 
ਸਾਧਨ ਨਾ ਰਹਿ ਜਾਏ ਤਾਂ ਤਲਵਾਰ ਹਥ ਫ਼ੜਨੀ ਜਾਇਜ ਹੈ । 

"ਪਰ ਗੁਰੂ ਦੀ ਖਾਲਸੇ ਨੂੰ ਬਖਸ਼ੀ ਹੋਈ ਤਲਵਾਰ “ਗਰੀਬ ਦੀ ਰੱਖਿਆ' ਸੇਵਾ ਲਈ 
ਹੈ ਜਿਸ ਦੀ ਸਹਾਇਤਾ ਨਾਲ ਗੁਰੂ ਸਾਹਿਬ ਦੇ ਦੇਹਾਂਤ ਤੋਂ ਬਾਅਦ ਖਾਲਸਾ ਜੀ ਦੇ ਪਹਿਲੇ 
ਜਰਨੈਲ ਬੰਦਾ ਸਿੰਘ ਨੋ ਸਰਹੰਦ (ਮਾਲਵੇ) ਅਤੇ ਚੜ੍ਹਦੇ ਪੰਜਾਬ ਦੇ ਚੋਖੇ ਹਿੱਸੇ ਵਿਚੋਂ 
ਟਾਕਰੇ ਤੇ ਖਾਲਸੇ ਨੂੰ ਉਸ ਵੇਲੇ ਪੂਰੀ ਅਤੇ ਪੱਕੀ ਸਫਲਤਾ ਨਹੀ ਸੀ ਹੋਈ, ਜਿਸ ਲਈ 
ਤਰ੍ਹਾਂ ਤਰ੍ਹਾਂ ਦੇ ਤਸੀਹੇ ਝੱਲਣੇ ਪਏ, ਸਤ ਕਤਲਾਮਾਂ ਅਤੇ ਦੋ ਘਲੂਘਾਰਿਆਂ ਵਿਚ ਦੀ 
ਲੰਘਣਾ ਪਿਆ ਤਾਂ ਕਿਧਰੇ ਸਰਦਾਰ ਜੱਸਾ ਸਿੰਘ ਦੀ ਮੇਹਰੇਦਾਰੀ ਵਿਚ ਦਲ-ਖਾਲਸਾ ਜੀ 
ਅਤੇ ਮਿਸਲਾਂ ਦੇ ਸਰਦਾਰਾਂ ਦੀਆਂ ਘਾਲਾਂ ਦੇ ਸਿੱਟੇ ਵਜੋਂ ਪੰਜਾਬ ਨੂੰ ਮੁਗਲਾਂ ਦੇ ਜ਼ੁਲਮ 
ਅਤੇ ਦੁੱਰਾਨੀਆਂ ਦੇ ਕਹਿਰ ਤੋਂ ਆਜਾਦੀ ਮਿਲੀ । 
ਦਲ-ਖਾਲਸਾ ਜੀਉ 

ਪੰਜਾਬ ਦੀ ਸੁਤੰਤਰਤਾ ਦੀ ਇਸ ਸੰਗ੍ਹਾਮੀ ਫੋਜ ਨੂੰ ਦਲ ਖਾਲਸਾ ਜੀਉ ਦੇ ਨਾਉ” 
ਨਾਲ ਯਾਦ ਕੀਤਾ ਜਾਂਦਾ ਸੀ ਅਤੇ ਇਸ ਨਾਉਂ ਨਾਲ ਹੀ ਇਸ ਦਾ ਜ਼ਿਕਰ ਉਸ ਵੇਲੇ ਦੇ 
ਰਿਕਾਰਡ ਵਿਚ ਆਉਂਦਾ ਹੈ। 

ਦਲ ਦੇ ਸਿੰਘ ਤਨਖਾਹਦਾਰ ਨੋਕਰ ਨਹੀਂ ਸਨ ਹੁੰਦੇ । ਉਹ ਗੁਰੂ ਅਤੇ ਧਰਮ ਦੇ 
ਨਾਉ” ਪਰ ਪੰਥ ਅਤੇ ਦੇਸ਼ ਦੀ ਪ੍ਰੇਮ ਸੈਵਾ ਲਈ ਆਪਣੇ ਆਪ ਆਪਣੀ ਦਿਲੀ ਹੁੱਬ ਅਤੇ 
ਉਮੰਗ ਨਾਲ ਦਲ ਵਿਚ ਸ਼ਾਮਲ ਹੁੰਦੇ ਸਨ । ਉਥੇ ਕਿਸੇ ਉਚ ਨੀਚ ਜਾਂ ਜਾਤ ਪਾਤ ਦਾ 
ਕੋਈ ਭਿੰਨ ਭੇਦ ਨਹੀਂ ਸੀ । ਉਨ੍ਹਾਂ ਨੇ ਚੂੰਕਿ ਗੁਰ਼ੂ-ਪੰਥ ਦੀ ਡਿਸਿਪਲਨ ਵਿਚ ਰਹਿ ਕੇ 





216 ਸਰਦਾਰ ਜੱਸਾ ਸਿੰਘ ਆਹਲ੍ਹਵਾਲੀਆਂ 
ਸੇਵਾ ਕਰਨੀ ਹੁੰਦੀ ਸੀ ਇਸ ਲਈ ਉਨ੍ਹਾਂ ਵਾਸਤੇ ਅੰਮ੍ਰਿਤ ਛਕਣਾ ਜ਼ਰੂਰੀ ਹੁੰਦਾ ਸੀ ਤਾਂ ਕਿ 
ਪਿਛਲੇ 'ਧਰਮ-ਨਾਸ' , “ਕੁਲ-ਨਾਸ” ਅੜੇ ਕਿਰਤ-ਨਾਸ' ਹੋ ਕੇ ਪੁਰਾਣੇ ਧਾਰਮਕ ਵਹਿਮ, 
ਕੁਲਾਜ਼ਾਰੀ ਜਾਤ ਪਾਤ ਅੜੇ ਉਚੀ ਨੀਵੀਂ ਕਾਰ ਦੇ ਸਾਰੇ ਭਰਮ ਮਿਟ ਜਾਣ ਅਤੇ ਉਹ ਸਾਂਝੇ 
ਬਾਟੇ ਵਿਚੋਂ ਅੰਮ੍ਰਿਤ ਛਕ ਕੇ ਇਕਮਿਕ ਅਤੇ ਅਭੇਦ ਹੋ ਜਾਣ ਤਾਂ ਕਿ “ਵਾਹਿਗੁਰੂ ਜੀ ਕਾ 
ਖਾਲਸਾ” ਹੋ ਕੇ ਵਾਹਿਗੁਰੂ ਜੀ ਕੀ ਫਤਿਹ” ਲਈ ਇਕ ਮੁੱਠ ਅਤੇ ਇਕ-ਜਾਨ ਹੋ ਕੇ 
ਸੇਵਾ ਦੇ ਸੈਦਾਨ ਵਿਚ ਨਿੱਤਰ ਸਕਣ । 
ਖਾਲਸਾ ਦਲ ਦੇ ਸਿੰਘਾਂ ਨੂੰ ਖੁਲ੍ਹ ਹੁੰਦੀ ਸੀ ਕਿ ਉਹ ਜਿਸ ਕਿਸੇ ਸਰਦਾਰ ਦੇ ਜੱਥੇ 
ਵਿਚ ਭੀ ਸ਼ਾਮਲ ਹੋਣਾ ਚਾਹੁਣ, ਹੋ ਜਾਣ, ਅਤੇ ਜਦੋਂ ਚਾਹੁਣ ਕਿਸੇ ਹੋਰ ਸਰਦਾਰ ਦੇ ਜੱਥੇ 
ਵਿਚ ਚਲੇ ਜਾਣ । ਇਸ ਖੁਲ੍ਹ ਦਾ ਫਾਇਦਾ ਇਹ ਸੀ ਕਿ ਸਰਦਾਰ ਆਪਣੇ ਸਾਥੀ ਸਿੰਘਾਂ 
ਨੂੰ ਸਦਾ ਸੁਖੀ ਅਤੇ ਪ੍ਰਸੰਨ ਰਖਣ ਦਾ ਹਰ ਸੰਭਵ ਜਤਨ ਕਰਦੇ ਸਨ ਅਤੇ ਕੋਈ ਵਿਕਤਰਾ 
ਨਹੀਂ ਸਨ ਕਰਦੇ ਅਤੇ ਕੋਈ ਨਾਚਾਕੀ ਵਧਣ ਦੀ ਭੀ ਗੁੰਜਾਇਸ਼ ਨਹੀਂ ਸੀ ਰਹਿੰਦੀ । 
ਮਾਲੂਮ ਹੁੰਦਾ ਹੈ ਕਿ ਸਰਦਾਰ ਆਪਣੇ ਸਾਥੀਆਂ ਦਾ ਕੋਈ ਲੰਬਾ ਚੋੜਾ ਰਿਕਾਰਡ 
ਜਾਂ ਰਜਿਸਟਰ ਨਹੀਂ ਸਨ ਰਖਦੇ, ਅਤੇ ਲਿਖੇ ਪੜ੍ਹੇ ਸਿੰਘਾਂ ਦੀ ਘਾਟ ਦੇ ਕਾਰਨ ਇਹ ਕੁਝ 
ਕਰ ਸਕਣਾ ਸੰਭਵ ਭੀ ਨਹੀਂ ਸੀ। ਜਿਸ ਕੋਮ ਦੇ ਸਿਰ ਤੇ ਪੰਜਾਹ ਸੱਠ ਵਰ੍ਹੇ ਵਿਰੋਧੀ 
ਸਰਕਾਰ ਦੀ ਤਿੱਖੀ ਤਲਵਾਰ ਲਟਕਦੀ ਰਹੀ ਹੋਵੇ, ਜਿਨ੍ਹਾਂ ਨੂੰ ਨਿਤ ਚੌਬੇ ਦਿਨ ਕਤਲਾਮਾਂ 
ਅਤੋ ਘਲੂਘਾਰਿਆਂ ਵਿਚ ਦੀ ਲੰਘਣਾ ਪਿਆ ਹੋਵੇ, ਅਤੇ ਜਿਨ੍ਹਾਂ ਨੂੰ ਲਗਭਗ ਚਾਲੀ ਵਰ੍ਹੇ 
ਜੰਗਲਾਂ, ਪਹਾੜਾਂ ਅਤੇ ਰੇਤ-ਥਲਿਆਂ ਵਿਚ ਗੁਜ਼ਾਰਨੇ ਪਏ ਹੋਣ ਉਨ੍ਹਾਂ ਵਾਸਤੇ ਪੜ੍ਹਨਾ 
ਲਿਖਣਾ ਸਿੱਖਣਾ ਇਕ ਅਸੰਭਵ ਗੱਲ ਸੀ । ਉਨ੍ਹਾਂ ਵਾਸਤੇ ਜੀਉਂਦੇ ਰਹਿਣ ਲਈ ਉੱਸ 
ਵੇਲੇ ਕੇਵਲ ਦੋ ਪ੍ਰਕਾਰ ਦੀ ਸਿੱਖਿਆ ਦੀ ਲੋੜ ਸੀ---ਇਕ ਤਲਵਾਰ ਦੀ, ਦੂਸਰੀ 
ਘੋੜ-ਸਵਾਰੀ ਦੀ । ਇਨ੍ਹਾਂ ਦੋਹਾਂ ਵਿਚ ਹੀ ਸਿੰਘ ਪਰਪੱਕ ਅਤੇ ਆਪਣੇ ਸਮੇਂ ਵਿਚ ਅਦੁੱਤੀ 
ਸਨ ਅਤੇ ਇਨ੍ਹਾਂ ਹੁਨਰਾਂ ਦੇ ਬੜੇ ਬੜੇ ਸਿੱਧ ਭੀ ਉਨ੍ਹਾਂ ਨਾਲ ਮੱਥਾ ਡਾਹੁਣੋਂ ਝਿਜਕਦੇ ਸਨ । 
ਕਾਜੀ ਨੂਰ ਮੁਹੰਮਦ ਨੇ ਸੰਨ 1764-65 ਵਿਚ ਸਿੰਘਾਂ ਦੀ ਤਲਵਾਰ ਦੁੱਰਾਨੀਆਂ 
ਅਤੇ ਬਲੋਚਾਂ ਪਰ ਵਰ੍ਹਦੀ ਅੱਖੀਂ ਵੇਖੀ ਸੀ । ਉਹ ਕਹਿੰਦਾ ਹੈ : 
ਚੁ ਦਰ ਦਸਤ ਰਨੌਰੰਦ ਸ਼ਮਸ਼ੀਰ /ਹੰਦ 
ਬਿਤਾਜੰਦ ਅਜ਼ ਹਿੰਦ ਤਾ ਮੁਲਕ ਸੈੱਧ 
ਥ-ਰੁਇਸ਼ ਨਾ ਇਸ਼ਤਦ ਬ-ਪਰਖ਼ਾਸ਼ ਕਸ 
ਕਿ ਹਰ ਲੰਦ ਸੌਰ ਆਜਮਈਸਤ ਬਸ 











ਅਰਥਾਤ 
ਜਦ ਇਹ ਹਿੰਦੁਸਤਾਨੀ ਤਲਵਾਰ ਹਥ ਵਿਚ ਫ਼ੜ ਲੈਂਦੇ ਹਨ, ਤਾਂ ਹਿੰਦ ਤੋਂ ਸਿੰਧ 
ਤਕ ਮਾਰਦੇ ਜ਼ਲੈਂ ਜਾਂਦੇ ਹਨ । ਕੋਈ ਆਦਮੀ ਭੀ ਲੜਾਈ ਵਿਚ ਇਨ੍ਹਾਂ ਦੇ ਸਾਹਮਣੇ ਨਹੀਂ 
ਅੜਦਾ, ਭਾਵੇਂ ਉਹ ਕਿੱਛਾ ਹੀ ਜੋਰਵਾਲਾ ਕਿਉ ਨਾ ਹੋਵੋ । [ਸ਼ੰਗਨਗਾ, ੧੫੬] 


ਸਰਦਾਰ ਜੱਸਾ ਸਿੰਘ ਦੇ ਗੁਣ, ਸੁਥਾਓਂ ਅਤੇ ਪੰਜਾਬ ਨੂੰ ਦੋਣ 217 
ਨੋਜ਼ੇ ਅਤੇ ਤੀਰ ਕਮਾਨ ਵਿਚ ਤਾਂ ਇਨ੍ਹਾਂ ਦਾ ਕਮਾਲ ਹੈ ਸੀ ਹੀ, ਪਰ ਬੰਦੂਕ ਵਿਚ 
ਕੋਈ ਭੀ ਸਿੰਘਾਂ ਦੇ ਟਾਕਰੇ ਦਾ ਨਹੀਂ ਸੀ, ਕਾਜ਼ੀ ਨੂਰ ਮੁਹੰਮਦ ਦੇ ਕਥਨ ਅਨੁਸਾਰ : 
ਜਦ ਲੜਾਈ ਮੈਦਾਨ ਵਿਚ ਇਹ ਬੰਦੂਕ ਹਥ ਵਿਚ ਫੜ ਲੈਂਦੇ ਹਨ ਤਾਂ ਸ਼ੇਰਾਂ ਵਾਂਗੂ 
ਰਸਿ ਛਾਲਾਂ ਮਾਰਦੇ ਮੈਦਾਨ ਵਿਚ ਆਉਦੇ ਹਨ, ਸਰ 


ਤਾ ਵੈ ਨਰ ਤੀ ਬਧ ਨ ਪੰਰਇਜ ਦੀ ਵਰਤ ਚ ਰਲ ਇਨ ਨਾਲ ਦੇ 
ਕੋਈ ਨਹੀਂ ਜਾਣਦਾ! 

ਸੱਯਦ ਗ਼ੁਲਾਮ ਅਲੀ ਖ਼ਾਨ “ਇਮਾਦ-ਸਆਦਤ' (ਪੰਨਾ 71) ਵਿਚ ਲਿਖਦਾ ਹੈ 
ਕਿ ਇਨ੍ਹਾਂ ਦੀ ਬੰਦੂਕ ਨੋ ਸੋ ਕਦਮ ਤੇ ਆਦਮੀ ਦੀ ਜਾ ਖਬਰ ਲੈਂਦੀ ਹੈ---ਬੰਦੂਕਿ ਸ਼ਾਂ ਬਰ 
ਨਹੁ ਸਦ ਕਦਮ ਖਬਰਿ ਆਦਮ ਮੀਗੀਰਦ---। ਓਥੇ ਹੀ ਉਹ ਲਿਖਦਾ ਹੈ ਕਿ ਦੁੱਰਾਨੀਆਂ 
ਤੋਂ ਬਾਅਦ ਕੋਈ ਭੀ ਫੌਜ ਸਿੱਖਾਂ ਨੂੰ ਨਹੀਂ ਪੁੱਜ ਸਕਦੀ । ਇਸ ਕੋਮ ਵਿਚ ਬੜੀ ਡੀਲ ਡੋਲ 
ਵਾਲੇ ਭਾਰੀ ਭਰਕਮ ਸ਼ੇਰਾਂ ਵਰਗੇ ਅਜਿਹੇ ਜੁਆਨ ਹਨ ਕਿ ਜੇ ਕਿਧਰੇ ਵਲਾਇਤੀ ਘੋੜੇ ਨੂੰ 
ਲੱਤ ਮਾਰ ਦੇਣ ਤਾਂ ਪੱਕੀ ਗੱਲ ਹੈ ਕਿ ਉਹ ਉਸੇ ਦਮ ਉਥੇ ਹੀ ਮਰ ਜਾਏ । ਇਨ੍ਹਾਂ ਸਿੱਖਾਂ 
ਵਿਚੋਂ ਹਰ ਇਕ ਦੋ ਦੋ ਸੋ ਕੋਹ ਘੋੜੇ ਉੱਤੇ ਸਫ਼ਰ ਕਰ ਜਾਂਦਾ ਹੈ। ਜੇ ਇਹ ਗੱਲ ਨਾ ਹੁੰਦੀ 
ਤਾਂ ਕਿਵੇਂ ਲੜਾਈ ਵਿਚ ਇਹ ਵਲਾਇਤੀ [ਦੁੱਰਾਨੀ | ਫੌਜ ਨਾਲ ਵਾਰੇ ਆ ਸਕਦੇ । ਆਖਰ 
ਦੁੱਰਾਨੀਆਂ ਦੀ ਫੌਜ ਨੇ ਭੀ ਸਿੱਖਾਂ ਦੀ ਤਲਵਾਰ ਦੇ ਵਾਰ ਨੂੰ ਮੰਨ ਲਿਆ। ਸਿੱਖ 
ਘੋੜ---ਚੜ੍ਹਿਆਂ ਲਈ ਬਾਲੀ ਪੰਜਾਹ ਕੋਹ ਦੀ ਮੰਜਲ ਰੋਜ ਕਰਨਾ ਇਕ ਮਾਮੂਲੀ ਗੱਲ 
ਸੀ ਅਤੇ ਥਕਾਵਟ ਦੀ ਉਨ੍ਹਾਂ ਨੂੰ ਕੋਈ ਪਰਵਾਰ ਹੀ ਨਹੀਂ ਸੀ ਹੁੰਦੀ । 

ਦਲ ਖਾਲਸਾ ਵਿਚ ਘੋੜ-ਚੜ੍ਹੇ ਰੀ ਹੁੰਦੇ ਸਨ । ਪਿਆਦੇ ਕੇਵਲ ਪਹਿਰੇ ਲਈ ਜਾਂ 
ਉਗਰਾਹੀ ਲਈ ਹੀ ਹੁੰਦੇ ਸਨ । ਸਿੰਘਾਂ ਦੇ ਘੋੜਿਆਂ ਲਈ ਪਿਆਰ ਦਾ ਜ਼ਿਕਰ ਕਰਦਾ 
ਹੋਇਆ ਕਰਨਲ ਪੋਲੀਅਰ ਲਿਖਦਾ ਹੈ ਕਿ ਸਿੰਘ ਕਿਸੇ ਭਰਾ ਜਾਂ ਸੰਬੰਧੀ ਦੇ ਮਰਨ ਦਾ 
ਤਾਂ ਅਫ਼ਸੋਸ ਨਹੀਂ ਕਰਦੇ ਪਰ ਜੇ ਇਨ੍ਹਾਂ ਦਾ ਘੋੜਾ ਮਰ ਜਾਏ ਤਾਂ ਉਸ ਦਾ ਸੋਗ ਮਨਾਉਂਦੇ 
ਹਨ । ਸਿੰਘਾਂ ਦੇ ਘੋੜੇ ਅਵਾਜ, ਸੀਟੀ ਅਤੇ ਥਾਪੀ ਪਰ ਲੱਗੇ ਹੋਏ ਹੁੰਦੇ ਸਨ ਅਤੇ ਇਸ਼ਾਰਾ 
ਮਿਲਣ ਪਰ ਇਕ ਦਮ ਦੋੜ ਪੈਂਦੇ, ਦੋੜੇ ਜਾਂਦੇ ਖੜੇ ਹੋ ਜਾਂਦੇ ਜਾਂ ਜਮੀਨ ਪੜ ਡਿਗ ਪੈਂਦੇ 
ਸਨ ਤੇ ਮਸ਼ੀਨ ਦੀ ਤਰ੍ਹਾਂ ਕੰਮ ਕਰਦੇ ਸਨ । 

ਸਿੰਘ ਸਰਦਾਰ ਅਤੇ ਖਾਸ ਕਰਕੇ ਸਰਦਾਰ ਜੱਸਾ ਸਿੰਘ ਨਜ਼ਰਾਨੇ ਵਿਚ ਘੋੜੇ ਲੈ ਕੇ 
ਜਿਆਦਾ ਖੁਸ਼ ਹੁੰਦੇ ਸਨ, ਜਿਵੇਂ ਕਿ 'ਜੱਸਾ ਸਿੰਘ ਬਿਨੋਦ” ਵਿਚ ਥਾਂ ਪਰ ਥਾਂ ਘੋੜਿਆਂ ਦੇ 
ਨਜ਼ਰਾਨੇ ਮਿਲਣ ਦਾ ਜਿਕਰ ਹੈ। ਇਸ ਨਾਲ ਪਿਆਦੇ ਸਿੰਘਾਂ ਨੂੰ ਸੋਖੋ ਹੀ ਘੋੜ-ਚੜ੍ਹੇ 
ਬਣਾਇਆ ਅਤੇ ਦਲ ਵਿਚ ਸ਼ਾਮਲ ਕੀਤਾ ਜਾ ਸਕਦਾ ਸੀ। 

ਦਲ ਖਾਲਸ' ਵਿਚ ਯੂਰਪੀ ਢੰਗ ਦੀ ਨਾ ਤਾਂ ਕਵਾਇਦ ਦੀ ਸਿਖਲਾਈ ਹੀ ਹੁੰਦੀ 
ਸੀ ਅਤੇ ਨਾ ਪਲਟਨ-ਬੰਦੀ ! ਸਰਦਾਰ ਆਪਣੇ ਆਪਣੇ ਜੱਥਿਆਂ ਦੇ ਮੁਰ੍ਹੈਲ ਹੁੰਦੇ ਸਨ ਅਤੇ 











218 ਸਰਦਾਰ ਜੱਸਾ ਸਿੰਘ ਆਹਲੂਵਾਲੀਆ 
ਲੋੜ ਅਨੁਸਾਰ ਮੌਕੇ ਤੇ ਘੋੜ-ਚੜ੍ਹਿਆਂ ਦੀ ਵੰਡ ਅਤੇ ਤਰਤੀਬ ਕਰ ਲੈਂਦੇ ਸਨ । ਛੋਟੇ 
ਜੱਥਿਆਂ ਵਾਲੇ ਕਿਸੇ ਵੱਡੇ ਸਰਦਾਰ ਦੀ ਮਿਸਲ ਵਿਚ ਹੋ ਕੇ ਲੜਦੇ ਸਨ । ਚੂੰਕਿ ਸਾਰੇ 
ਸਿੰਘ ਅਤੇ ਸਰਦਾਰ ਆਪਣੀ ਮਰਜੀ ਨਾਲ ਕਿਸੇ ਵੱਡੇ ਸਰਦਾਰ ਜਾਂ ਮਿਸਲਦਾਰ ਨਾਲ 
ਰਲਦੇ ਸਨ, ਇਸ ਲਈ ਉਨ੍ਹਾਂ ਨੂੰ ਕਿਸੈ ਪਰਕਾਰ ਦੀ ਕੋਈ ਨਾ-ਫ਼ਰਮਾਨੀ ਜਾਂ ਨੋਮ-ਭੰਗ 
ਕਰਨ ਦੀ ਨੌਬਤ ਨਹੀਂ ਸੀ ਆਉਦੀ । ਉਨ੍ਹਾਂ ਨੂੰ ਜੇ ਕਿਸੈ ਸਰਦਾਰ ਦੀ ਕੋਈ ਗੱਲ ਨਹੀਂ 
ਸੀ ਭਾਉੱਦੀ ਤਾਂ ਉਹ ਅਗਲੀ ਵਾਰੀ ਕਿਸੇ ਹੋਰ ਦੀ ਮਿਸਲ ਵਿਦ ਸ਼ਾਮਲ ਹੋਂ ਸਕਦੇ 
ਹਨ। 

ਪਰ ਜੇ ਕਦੀ ਕੋਈ ਅਵੱਗਿਆ ਦੀ ਗੱਲ ਹੋ ਜਾਏ ਤਾਂ ਪੰਜ ਪਿਆਰੇ ਦੋਹਾਂ ਪਾਸਿਆਂ 
ਦੀ ਗੱਲ ਸੁਣ ਕੇ ਫੈਸਲਾ ਕਰਾ ਦਿੰਦੇ ਸਨ ਅਤੇ ਦੋਸ਼ੀ ਨੂੰ “ਤਨਖਾਹ” ਲਾ ਦਿੰਦੇ ਹਨ । 
ਉਹ ਭੀ ਇਸ ਤਨਖਾਹ ਨੂੰ ਬੜੀ ਖੁਸ਼ੀ ਨਾਲ ਪਰਵਾਨ ਕਰ ਲੈਂਦਾ ਸੀ ਕਿਉਕਿ ਪੰਜ 
ਪਿਆਰੇ ਆਮ ਤੋਰ ਤੇ ਸ੍ਰੀ ਗੁਰੂ ਗੰਥ ਸਾਹਿਬ ਦੀ ਹਜ਼ੂਰੀ ਵਿ਼ ਹੀ ਚੁਣੇ ਜਾਂਦੇ ਸਨ ਅਤੋ 
ਹਜ਼ੂਰੀ ਵਿਚ ਹੀ ਫੈਸਲਾ ਸੁਣਾਉਂਦੇ ਅਤੇ ਤਨਖਾਹ ਲਾਉਂਦੇ ਸਨ, ਅਤੇ ਸਿੰਘ ਭੀ ਸਾਰੀ 
ਸੇਵਾ ਗੁਰੂ ਕੇ ਨਾਉ” ਤੇ ਹੀ ਕਰ ਰਹੇ ਹੁੰਦੇ ਸਨ, ਇਸ ਲਈ ਕੋਈ ਝਗੜਾ ਘਟ ਹੀ ਖੜਾ 
ਨੁੰਦਾ ਸੀ ਅਤੇ ਤਨਖਾਹ ਲਾਉਨ ਦੀ ਬੜੀ ਹੀ ਘਟ ਨੌਬਤ ਆਉਦੀ ਸੀ । 

ਸਰਦਾਰਾਂ ਅਤੇ ਸਿੰਘਾਂ ਦਾ ਲਿਬਾਸ ਬੜਾ ਹੀ ਸਾਦਾ ਹੁੰਦਾ ਸੀ । ਸਿਰ ਪਰ ਸੁਰਮਈ 
ਦਸਤਾਰਾ, ਤੇੜ ਕਛਹਿਰਾ, ਪੈਰੀਂ ਜੁੱਤੀ ਅਤੇ ਪਿੰਡੇ ਦੇ ਦੁਆਲੇ । ਚਾਦਰੇ ਦੀ ਗਿਲਤੀ ਜਾਂ 
ਜ਼ੁਖਾਨੀਏ ਖੇਸ ਦੀ ਬੁੱਕਲ ਨੂੰਦੀ ਸੀ ਜਿਸ ਦਾ ਪਰਤੱਖ ਨਮੂਨਾ ਪਟਿਆਲੇ ਦੇ ਬਾਬਾ ਆਲਾ 
ਸਿੰਘ ਦੀ ਤਸਵੀਰ ਵਿਚ ਦਿਸਦਾ ਹੈ । ਲੋੜ ਅਨੁਸਾਰ ਸਿੰਘ ਸਾਵੇ ਦਾ ਕਮਰ ਬੰਦ ਬਣਾ 
ਲੈਂਦੇ ਸਨ। ਕੋਈ ਕੋਈ ਸਰਦਾਰ ਸੈਨੇ ਦੇ ਕੜੇ ਅਤੇ ਕੰਠੇ ਭੀ ਪਾ ਲੈਂਦੇ ਸਨ, ਜਾਂ ਦਸਤਾਰ 
ਦੇ ਆਲੇ ਦੁਆਲੇ ਜੋਠੇ ਦੀ ਜੰਜੀਰੀ ਜਾਂ ਲੋਹੇ ਦੀ ਸਿਮਰਨੀ ਲਪੇਟ ਲੈਂਦੇ ਸਨ। ਇਸ ਤੋਂ 
ਬਿਨਾਂ ਸਰਦਾਰਾਂ ਅਤੇ ਹੋਰ ਸਿੰਘਾਂ ਵਿਚ ਕੋਈ ਫਰਕ ਨਹੀ ਸੀ ਹੁੰਦਾ । 

ਮੁਹਿੰਮਾਂ ਵੇਲੇ ਭੀ ਉਨ੍ਹਾਂ ਪਾਸ ਕੋਈ ਬਹੁਤਾ ਸਾਮਾਨ ਨਹੀਂ ਸੀ ਹੁੰਦਾ । ਇਕ ਕੰਬਲ 
ਹੁੰਦਾ ਸੀ ਜੋ ਰਾਤੀ ਲੋੜ ਪੈਣ ਪਰ ਉਪਰ ਲੈ ਲੈਂਦੋ ਸਨ ਅੜੇ ਕੂਚ ਵੇਲੇ ਘੋੜੇ ਦੀ ਕਾਠੀ ਪਰ 
ਪਿਆ ਰਹਿੰਦਾ ਸੀ । ਕੇਵਲ ਸਰਦਾਰ ਲਈ ਪਛਾਣ ਵਜੋਂ ਇਕ ਛੋਲਦਾਰੀ ਨਾਲ ਚੁੱਕਦੇ 
ਸਨ। 

ਸਭ ਸਿੰਘਾਂ ਦੇ ਲੰਗਰ ਸਾਂਝੇ ਹੁੰਦੇ ਸਨ । ਕੀ ਸਰਦਾਰ ਅਤੇ ਕੀ ਘੋੜ-ਚੜ੍ਹੇ, ਸਭ 
ਇਕੋ ਥਾਂ ਪੰਗਤ ਵਿਚ ਬੈਠ ਕੇ ਪ੍ਰਸਾਦ ਛਕਦੇ ਸਨ, ਜਿਥੇ ਰੋਟੀ, ਦਾਲ ਅਤੇ ਸਬਜੀ ਭਾਜੀ 
ਸ਼ਰਤਾਈ ਜਾਂਦੀ ਸੀ। ਲਗਾੜਾਰ ਕੂਚ ਵੈਲੇ ਭੁੱਜੇ ਹੋਏ ਛੋਲੇ ਅਤੇ ਗੁੜ ਹੀ ਸਿੰਘਾਂ ਦਾ 
ਖਾਣਾ ਹੁੰਦਾ ਜੀ । ਮਾਸ ਕੇਵਲ ਖੁਲ੍ਹੀ ਵੇਹਲ ਵੈਲੇ ਹੀ ਛਕਿਆ ਜਾਂਦਾ ਸੀ ਜੋ ਪਿੰਡਾਂ ਜਾ 
ਫਛਾਉਣੀਆਂ ਵਿਚ ਹੀ ਮਿਲਦਾ ਸੀ। 

ਲੜਾਈ ਵੇਲੇ ਤੀਰ, ਕਮਾਨ, ਭੱਥਾ, ਨੇਜਾ, ਤਲਵਾਰ, ਢਾਲ ਅਤੇ ਬੰਦੂਕ ਹੁੰਦੀ 


ਸਰਦਾਰ ਜੱਸ' ਸਿੰਘ ਦੇ ਗੁਣ, ਸੁਭਾਓਂ ਅਤੇ ਪੰਜਾਬ ਨੂੰ ਦੇਣ 219 
ਸੀ। ਚੱਕਰ ਆਮ ਤੌਰ ਡੇ ਸਿਰਾਂ ਪਰ ਸਜਾਏ ਹੁੰਦੇ ਸਨ ਜੋ ਲੋੜ ਵੇਲੋ ਖੱਬੀ ਬਾਂਹ ਤੇ ਭੀ 
ਲਟਕਾ ਲਏ ਜਾਂਦੇ ਸਨ। ਕਈਆਂ ਪਾਸ ਸੰਮਾਂ ਵਾਲੇ ਕੁੜਕੇ ਜਾਂ ਰਾਮ-ਬੱਜਰ ਜਾਂ ਗੁਰਜ 
ਹੁੰਦੇ ਸਨ । ਜੰਜੈਲਾਂ (ਜਜ਼ਾਇਲ, ਲੰਬੀ ਬੰਦੂਕ), ਰਹਕਲੋ, ਤੋਪੜੇ, ਜੰਬੂਰੇ (ਊਠਾਂ ਵਾਲੇ) 
ਭੀ ਵਰਤੇ ਜਾਂਦੇ ਸਨ, ਪਰ ਦਲ ਪਾਸ ਵੱਡੀਆਂ ਤੋਪਾਂ ਨਹੀਂ ਸਨ ਅਤੇ ਨਾ ਹੀ ਛੋਤੀ ਛੋਤੀ 
ਤੇਜ਼ ਮੁਹਿੰਮਾਂ ਪਰ ਪਹੁੰਚਾਈਆਂ ਜਾਂ ਸਕਦੀਆਂ ਸਨ, ਇਸ ਕਰਕੇ ਬਾਦਸ਼ਾਹੀ ਤੋਪਖਾਨੇ ਦੇ 
ਟਾਕਰੇ ਤੇ ਖਾਲਸੇ ਨੂੰ ਕਈ ਵਾਰੀ ਔਖਾ ਹੋਣਾ ਪੈਂਦਾ ਸੀ । 

ਦਲ-ਖਾਲਸਾ ਦੇ ਪੰਜਾਬ ਵਿਚ ਹੱਲੇ ਕੇਵਲ ਦੇਸ ਨੂੰ ਮੁਗ਼ਲ ਜਾਬਰਾਂ ਦੇ ਜੁਲਮੀ 
ਰਾਜ ਅਤੇ ਅਫ਼ਗਾਨਾਂ ਦੇ ਇਥੇ ਆਪਣੀ ਹਕੂਮਤ ਕਾਇਮ ਕਰਨ ਦੇ ਜਤਨਾਂ ਦੇ ਵਿਰੁਧ 
ਸਨ ਤਾਂ ਕਿ ਦੇਸ ਆਜਾਦ ਹੋ ਕੇ ਸੁਖੀ ਵਸ ਸਕੋ । ਜਮਨਾ ਪਾਰ ਗੰਗ-ਦੁਆਬ ਦੇ ਹੱਲੈ 
ਅਹਿਮਦ ਸ਼ਾਹ ਦੁੱਰਾਨੀ ਦੇ ਹਿੰਦੁਸਤਾਨ ਵਿਚ ਬੈਠੇ ਏਜੰਟ ਨਜੀਬੁ-ਦੋਲਾ ਦੀ ਤਾਕਤ ਨੂੰ 
ਕਮਜੋਰ ਕਰਨ ਲਈ ਸਨ ਤਾਂ ਕਿ ਉਸ ਦੀ ਮੁਖਬਰੀ, ਸ਼ਹਿ ਅਤੇ ਸਹਾਇਤਾ ਨਾਲ ਪੰਜਾਬ 
ਵਿਚ ਬਿਦੇਸ਼ੀ ਹਕੂਮਤ ਮਜ਼ਬੂਤ ਹੋ ਕੇ ਪੈਰ ਨਾ ਜਮਾ ਬੈਠੇ । ਰਾਜਸਥਾਨ ਵਿਚ ਖਾਲਸਾ ਜੀ 
ਸ਼ਰਨ ਆਏ ਜਾਟਾਂ ਦੀ ਸਹਾਇਤਾ ਲਈ ਜਾਂਦੇ ਸਨ । ਅਕਾਰਣ ਹੀ ਕੇਵਲ਼ ਲੁੱਟ ਮਾਰ ਦੀ 
ਖਾਡਰ ਖਾਲਸਾ ਜੀ ਧਾਂਵੇ ਨਹੀ ਸਨ ਬੋਲਦੇ ਇਸ ਸੰਬੰਧੀ ਕਈ ਲੇਖਕ ਧੋਖਾ ਖਾ ਗਏ 
ਹਨ। 

ਹੱਲਾ ਕਰਨ ਤੋਂ ਪਹਿਲਾ ਖਾਲਸਾ ਜੀ 'ਰਾਖੀ' ਪਰਵਾਨ ਕਰ ਲੈਣ ਲਈ ਕਹਿੰਦੇ 
ਸਨ ਅਤੇ ਜਦ ਕੋਈ ਅਸਥਾਨ ਕਿਸੇ ਭੀ ਸਿੰਘ ਸਰਦਾਰ ਦੀ “ਰਾਖੀ” ਵਿਜ਼ ਆ ਜਾਂਦਾ 
ਸੀ, ਜਿਸ ਲਈ ਕਿ ਕੇਵਲ ਉਸ ਨੂੰ ਨਾਮ-ਮਾੜੁ ਦੋ ਤੋਂ ਪੰਜ ਫੀ ਸਦੀ ਤਕ ਮਾਮਲਾਂ ਦੇਣਾ 
ਪੈਂਦਾ ਸੀ, ਤਾਂ ਕੋਈ ਭੀ ਹੋਰ ਸਰਦਾਰ ਓਥੇ ਨਾ ਕਿਸੀ ਪ੍ਰਕਾਰ ਦਾ ਕੋਈ ਦਖ਼ਲ ਦਿੰਦਾ ਸੀ, 
ਨਾਂ ਕੋਈ ਮੰਗ ਕਰਦਾ ਸੀ। ਕਰਨਲ ਪੋਲੀਅਰ ਲਿਖਦਾ ਹੈ ਕਿ ਗੰਗ ਦੁਆਬੇ ਦੇ ਬਹੁਤ 
ਸਾਰੇ ਜ਼ਿਮੀਦਾਰ ਖਾਲਸਾ ਜੀ ਦੀ “ਰਾਖੀ' ਵਿਚ ਆ ਕੇ ਹੱਲੇ ਤੋਂ ਸੋਖੇ ਹੀ ਬਚ ਜਾਂਦੇ ਸਨ । 
ਗ਼ੁਲਾਮ ਮੁਹੱਈ-ਉ-ਦੀਨ (ਬੂਟੇ ਸ਼ਾਹ) ਆਪਣੀ “ਤਾਰੀਖਿ ਪੰਜਾਬ” ਵਿਚ ਦਸਦਾ ਹੈ ਕਿ 
ਭਾਵੇਂ ਦਸ ਸਵਾਰਾਂ ਦਾ ਛੋਟੇ ਤੋ ਛੋਟਾ ਸਰਦਾਰ ਭੀ ਕਿਸੇ ਥਾਂ ਨੂੰ ਆਪਣੀ “ਰਾਖੀ” ਵਿਚ ਲੈ 
ਲੈਂਦਾ ਸੀ ਤਾਂ ਕੋਈ ਵੱਡੇ ਤੋਂ ਵੱਡੇ ਪੰਜ ਸੋ ਜਾਂ ਵੱਧ ਸਵਾਰਾਂ ਵਾਲਾ ਸਰਦਾਰ ਭੀ ਉੱਥੇ ਕੋਈ 
ਦਖਲ ਲਹੀਂ ਸੀ ਦਿੰਦਾ। 

ਜਿੱਥੇ ਜਿੱਥੇ ਖਾਲਸਾ ਜੀ ਕਬਜੇ ਕਰ ਲੈਂਦੇ ਸਨ ਉਥੇ ਜਿਮੀਦਾਰਾਂ ਨਾਲ ਉਨ੍ਹਾਂ ਦਾ 
ਸਲੂਕ ਬੜਾ ਚੰਗਾ ਨੁੰਦਾ ਅਤੇ ਰਈਅਤ ਬੜੀ ਖੁਸ਼ ਅਤੇ ਖੁਸ਼ਹਾਲ ਹੁੰਦੀ ਸੀ । ਮਾਮਲਾ 
ਹਾਲਾਤ ਦੇ ਮੁਤਾਬਕ ਇਕ ਤਿਹਾਈ ਤੋਂ ਦਸੋਂਧ ਤਕ ਲੈਂਦੇ ਸਨ ਜਿਸ ਵਿਚੋਂ ਬਹੁਤ ਕੁਝ 
ਸਿੱਖ ਅਤੇ ਹਿੰਦੂ ਧਰਮ ਅਸਥਾਨਾਂ ਅਤੇ ਮੁਸਲਿਮ ਦਰਗਾਹਾਂ, ਮਸੀਤਾਂ, ਮਕਬਰਿਆਂ 
ਆਦਿ ਨੂੰ ਜਾਗੀਰਾਂ ਜਾਂ ਖੈਰਾਤ ਵਜੋਂ ਦੇ ਦਿੰਦੇ ਸਨ । ਇਸ ਤੋਂ ਬਿਨਾਂ ਸਿੰਘ ਸਰਦਾਰ 
ਆਪਣੇ ਵੱਲੋਂ ਪਿੰਡ, ਅਤੇ ਜਮੀਨਾਂ ਸਾਧਾਂ ਦੇ ਡੇਰਿਆਂ, ਹਿੰਦੂ ਧਰਮਸਾਲਾਂ, ਮੁਸਲਿਮ 


220 ਸਰਦਾਰ ਜੱਸਾ ਲਿੰਘ ਆਹਲੂਵਾਲੀਆ 
ਮਦਰਸਿੰਆਂ ਅਤੇ ਖਾਨਕਾਹਾ ਦੇ ਨਾਂਉਂ` ਪੱਕੀ ਤਰਾਂ ਲਾ ਦਿੰਦੇ ਸਨ । 
'ਬੂਟੇ ਸਾਹ, ਡਾਲੀ ਪੱਸਾਬ] 
ਉਨ੍ਹਾਂ ਦੇ ਇਲਾਕਿਆਂ ਵਿਚ ਰਲਵਾਹਾਂ ਅਤੇ ਕੰਮੀਆਂ ਨੂੰ ਪੂਰੀ ਪੂਰੀ ਖੁਲ੍ਹ ਅਤੇ 
ਆਜ਼ਾਦੀ ਸੀ ਅਤੇ ਮੁਸੀਬਤ ਵੇਲੇ ਜੇ ਕੋਈ ਵਪਾਂਰੀ ਸ਼ਾਹੂਕਾਰ ਅਤੇ ਹਟਵਾਣੀਏ ਉਨ੍ਹਾਂ ਦੀ 
ਰਾਖੀ ਵਿਚ ਆ ਜਾਂਦੇ ਸਨ ਜਾਂ ਪੱਕੀ ਤਰਾਂ ਉਨ੍ਹਾਂ ਦੇ ਇਲਾਕੇ ਵਿਚ ਆ ਵਸਦੇ ਸਨ ਤਾਂ 
ਉਨ੍ਹਾਂ ਦੀ ਹਰ ਪਰਕਾਰ ਰੱਖਿਆ ਕੀਤੀ ਜਾਂਦੀ ਸੀ ਅਤੇ ਬਾਹਰ ਦੇ ਲੜਾਈ ਝਗੜਿਆਂ ਦਾ 
ਉਨ੍ਹਾਂ ਪਰ ਕੋਈ ਅਸਰ ਨਹੀਂ ਪੈਣ ਦਿੱਤਾ ਜਾਂਦਾ 
।ਪੋਲੀਅਰ, ਸਰਕਾਰ, ਫ਼ਲ, ਤੀਸਰਾ, 1571 
ਹਰ ਸਰਦਾਰ ਨੂੰ ਆਪਣੇ ਇਲਾਕੇ ਵਿਚ ਪੂਰੇ ਪੂਰੇ ਅਖਤਿਆਰ ਸਨ ਅਤੇ ਉਹ 
ਆਪਣੀ ਆਬਾਦੀ ਨੂੰ ਵਧਾਉਣ ਅਤੇ ਉਸ ਦੀ ਆਰਥਕ ਉੱਨਤੀ ਲਈ ਹਿੰਦੁਸਤਲ ਦੇ 
ਹੋਰ ਇਲਾਕਿਆਂ ਤੋਂ ਆਉਣ ਵਾਲਿਆਂ ਨੂੰ ਖੁਲ੍ਹੇ ਦਿਲ ਨਾਲ “ਜੀ ਆਇਆਂ ਨੂੰ' ਆਖਦਾ 
ਅਤੇ ਸਹੂਲਤਾਂ ਦਿੰਦਾ ਸੀ। ਇਸ ਲਈ ਸਿੱਖ ਇਲਾਕਿਆਂ ਵਿਚ ਰਾਜ ਭਾਵੇਂ ਇਕ 
ਸਰਦਾਰ ਦੀ ਮਰਜੀ ਅਨੁਸਾਰ ਸੀ ਪਰ ਆਲੇ ਦੁਆਲੇ ਦੇ ਹੋਰ ਬਹੁਤ ਸਾਰੇ ਰਾਜਾਂ ਨਾਲੋਂ 
ਸਖ਼ਤੀ ਹੋਣ ਦੀ ਬਹੁੜ ਘਟ ਗੁੰਜਾਇਸ਼ ਸੀ। 
ਵੈੱਕਲਿਨ, ਜਾਰਜ ਟੋਮਸ, 761 
ਮੁਹਿੰਮਾਂ ਪਰ ਚੜ੍ਹਾਈ ਅਤੇ ਲੜਾਈ ਵੇਲੇ ਸਾਰੇ ਮਿਸਲਦਾਰ ਸਰਦਾਰ ਇਕ 
ਮੋਹਰੇਦਾਰ ਮਿਥ ਲੈਂਦੇ ਸਨ ਜੋ ਬਹਾਦੂਰੀ, ਨਿਰਮਾਨਤਾ ਅਤੇ ਪੰਥ ਸੇਵਾ ਵਿਚ ਉਘਾ ਹੁੰਦਾ 
ਸੀ, ਅਤੇ ਨਵਾਬ ਕਪੂਰ ਸਿੰਘ ਤੋਂ ਬਾਅਦ ਇਹ ਮਾਨ ਅਤੇ ਪਦਵੀ ਆਮ ਤੋਰ ਤੇ ਸਰਦਾਰ 
ਜੱਸਾ ਸਿੰਘ ਨੂੰ ਬਖ਼ੁਸ਼ੀ ਜਾਂਦੀ ਸੀ । 
ਜਿੰਘਾਂਦੇ ਜੰਗ ਦੇ ਤਰੀਕੇ ਸੰਬੰਧੀ ਬਹੁਤ ਕੁਝ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ 
ਉਹ ਛਾਪੇ-ਮਾਰ ਢੰਗ ਨਾਲ ਲੜਦੇ ਸਨ ( ਚਾਲੀ ਪੰਜਾਹ ਘੋੜ-ਚੜ੍ਹਿਆਂ ਦਾ ਜੱਥਾ ਸ਼ੂਟ 
ਵੱਟ ਕੇ ਬੜੀ ਤੇਜੀ ਨਾਲ ਬੰਦੂਕ ਦੀ ਮਾਰ ਦੀ ਹੱਦ ਤਕ ਵਧਦਾ ਚਲਾ ਜਾਂਦਾ ਸੀ ਅਤੇ 
ਘੋੜੇ ਰੋਕ ਕੇ ਬੰਦੂਕਾਂ ਦੀ ਵਾੜ ਜਾ ਝਾੜਦਾ ਸੀ। ਫੇਰ ਸੋ ਕੁ ਕਦਮ ਪਿੱਛੋ ਹਟ ਕੇ 
ਆਪਣੀਆਂ ਬੰਦੂਕਾਂ ਮੁੜ ਭਰ ਲੈਂਦਾ ਸੀ ਅਤੇ ਉਸੇ ਤਰ੍ਹਾਂ ਵਾੜਾਂ ਝਾੜਦਾ ਸੀ। ਉਨ੍ਹਾਂ ਦੇ 
ਘੋੜੇ ਹੱਥ ਦੀ ਥਾਪੀ ਪਰ ਇਸ ਤਰਾਂ ਸਿੱਖੇ ਹੋਏ ਹੁੰਦੇ ਸਨ ਕਿ ਸਰਪਟ ਜਾਂਦੇ ਹੋਏ ਭੀ ਇਕ 
ਦਮ ਉਨ੍ਹੀ ਪੈਂਰੀ ਹੀ ਖੜੇ ਹੋ ਜਾਂਦੇ ਸਨ । ਇਕ ਜੱਥਾ ਜਿਸ ਵੇਲੇ ਆਪਣੀਆਂ ਬੰਦੂਕਾਂ ਭਰਨ 
ਲਈ ਪਿੱਛੇ ਹਟਦਾ ਸੀ ਤਾਂ ਦੂਸਰਾ ਜੱਥਾ ਜਾ ਗੋਲੀਆਂ ਚਲਾਉਂ ਦਾ ਸੀ। ਇਸ ਤਰਾਂ ਉਹ 
ਵੈਰੀ ਨੂੰ ਸਾਹ ਨਹੀਂ ਸੀ ਲੋਣ ਦਿੰਦੇ, ਹੈਰਾਨ ਅਤੇ ਜਿੱਚ ਕਰਕੇ ਭੱਜ ਜਾਣ ਪਰ ਮਜਬੂਰ 
ਕਰ ਦਿੰਦੇ ਸਨ। ਕਈ ਵਾਰੀ ਰਜੰਹ-ਗੱਚ ਲੜਾਈ ਵਿਚੋਂ ਭਜ ਜਾਣ ਦਾ ਬਹਾਨਾ ਕਰ ਕੇ 
ਪਿੱਛੇ ਹਟਣ ਲੱਗ ਧੈਂਦੇ ਸਨ ਅਤੇ ਵੈਰੀ ਜਦ ਉਨ੍ਹਾਂ ਦੇ ਮਗਰ ਪਿਆ ਹੋਇਆ ਆਪਣੀ ਫੋਜ 
ਤੋਂ ਵੱਖਰਾ ਨਿਕਲ ਆਊ ਦਾ ਸੀ ਤਾਂ ਇਹ ਇਕ ਦਮ ਪਿੱਛੇ ਨੂੰ ਮੁੜ ਪੈਂਦੇ ਸਨ ਅਤੇ ਉਨ੍ਹਾਂ 








ਸਰਦਾਰ ਜੱਜਾਂ ਸਿੰਘ ਦੇ ਗੁਣ, ਸੁਭਾਓ ਅਤੇ ਪੰਜਾਬ ਨੂੰ ਦੇਣ 221 
ਨੂੰ ਘੇਰੇ ਵਿਚ ਲੈ ਕੇ ਸਾਰੇ ਪਾਸਿਆਂ ਤੋਂ ਹੱਲਾ ਕਰ ਦਿੰਦੇ ਸਨ ਅਤੇ ਇਸ ਤਰਾਂ ਵੈਰੀ ਦਾ 
ਬੜਾ ਸਖ਼ਤ ਨੁਕਸਾਨ ਕਰਦੇ ਸਨ । ਇਸੈ ਕਰਕੇ ਹੀ ਕਾਜੀ ਨੂਰ ਮੁਹੰਮਦ ਨੇ ਕਿਹਾ ਸੀ : 

ਹਜ਼ੀਮਤ ਗਰ ਓੰਫ਼ਤਦ ਦਰ ਆਫ਼ਫਹੰਲੇ ਸਾਂ / 
ਤੋਂ ਆਂ ਰਾ ਹਜੀ#ਤ ਮਦਾਂ ਐਂ ਲਵਾਂ # 
/ਕੇ ਆਂ ਖ਼ਦਹੁ-ਇ ਹਸਤ ਅਜ ਜੀਡੀ ਸਾਂ # 
ਹਜ਼ਰ ਕੁਨ ਰਜ਼ਰ ਕਨ ਦੋਬਾਰਾ ਅਜਾਂ # 


ਜੋ ਇਨ੍ਹਾਂ ਦੀਆਂ ਫੌਜਾਂ ਵਿਚ ਭਾਜੜ ਭੀ ਪੈ ਜਾਏ ਤਾ, ਐ ਜਵਾਨ, ਇਸ ਨੂੰ ਭਾਜੜ 

ਨਾ ਸਮਝ ਲਈਂ, 

ਕਿਉਂਕਿ`ਇਹ ਭੀ ਇਨ੍ਹਾਂ ਦਾ ਲੜਾਈ ਦਾ ਇਕ ਦਾਉ ਹੈ। ਇਨ੍ਹਾਂ ਦੇ ਇਸ 

ਜਾਲ] ਤੋਂ ਬਚੋ, ਦੋ ਬਾਰਾ ਬਚੋ । 

ਆਮ ਤੋਰ ਦੇ ਦਲ ਖਾਲਸਾ ਵਾਲੇ ਸ਼ਹਿਰਾਂ ਅਤੇ ਕਿਲਿਆਂ ਨੂੰ ਘੇਰਾ ਪਾ ਕੇ ਨਹੀਂ ਸੀ 
ਬੈਠਦੇ--- ਮੁਹਾਸਰਾ ਨਹੀਂ ਸਨ ਕਰਦੇ---ਬਲਕਿ ਛੇਤੀ ਤੋਂ ਛੇਤੀ ਪੋੜੀਆਂ ਲਾ ਕੈ ਕੰਧਾਂ 
ਜਾਂ ਫਸੀਲਾਂ ਪਰ ਚੜ੍ਹ ਜਾਂਦੇ ਸਨ ਅਤੇ ਛਾਲਾਂ ਮਾਰ ਕੇ ਅੰਦਰ ਜਾ ਵੜਦੇ ਸਨ, ਅਤੇ ਜਾਂ 
ਤਾਂ ਦਰਵਾਜੇ ਜਾ ਖੋਲ੍ਹਦੇ ਸਨ ਜਾਂ ਟਾਕਰਾ ਕਰਨ ਆਇਆਂ ਨਾਲ ਤਲਵਾਰਾਂ ਨਾਲ ਫੈਸਲਾ 
ਕਰਕੇ “ਸਤਿ ਸ੍ਰੀ ਅਕਾਲ'ਦੇ ਜੈਕਾਰੇ ਗਜਾ ਦਿੰਦੇ ਸਨ ਅਤੇ ਬਾਕੀ ਫੋਜ ਭੀ ਫਤਿਹ ਦੇ 
ਦੁਮਾਮੇ ਬਜਾਉਦੀ ਅੰਦਰ ਜਾ ਵੜਦੀ ਸੀ। 
ਇਹ ਠੀਕ ਹੈ ਕਿ ਅਜਿਹੇ ਹਾਲਤ ਵਿਚ ਕੁਝ ਨਾ ਕੁਝ ਲੁੱਟ ਜਰੂਰ ਮਚ ਜਾਂਦੀ ਸੀ 

ਪਰ ਖਾਲਸਾ ਜੀ ਸਰਕਾਰੀ ਖਜਾਨਿਆਂ, ਮਾਲ ਗੁਦਾਮਾਂ, ਕਿਲਿਆਂ ਗੜ੍ਹੀਆਂ ਜਾਂ ਖਾਸ 
ਵੈਰੀਆਂ ਦੀਆਂ ਹਵੇਲੀਆਂ ਅਤੇ ਭੋਰਿਆਂ ਤੋਂ ਬਿਨਾਂ ਹੋਰ ਕਿਧਰੇ ਲੁੱਟ ਨਹੀਂ ਸੀ ਪਾਉਂਦੇ । 
ਗਰੀਬ ਗੁਰਬੇ ਨੂੰ ਉੱਕਾ ਹੀ ਨਹੀਂ ਸਨ ਛੇੜਦੇ ਅਤੇ ਬੂਟੇ ਸ਼ਾਹ ਦੇ ਕਹਿਣ ਅਨੁਸਾਰ ਕਿਸੇ 
ਦੇ ਸਿਰ ਦੀ ਦਸਤਾਰ ਨੂੰ ਹਥ ਨਹੀਂ ਸਨ ਪਾਉੱਦੇ ਅੜੇ ਨਾ ਹੀ ਜ਼ਨਾਨੀਆਂ ਦੇ ਗਹਿਣਿਆਂ 
ਅਤੇ ਹੋਰ ਮਾਲ ਨੂੰ ਛੇੜਦੇ ਸਨ। ਇਸੇ ਗੱਲ ਦੀ ਪੁਸ਼ਟੀ ਕਾਜੀ ਨੂਰ ਮੁਹੰਮਦ ਨੇ 
'ਜੰਗ-ਨਾਮੇ” ਵਿਚ ਕੀਤੀ ਹੈ : 

ਕੈ ਨਾ-ਕਸ਼ੰਦ ਨਾਂ-ਮਰਦ ਰਾ ਗੰਚ ਗਾਹ / 

ਗੁਫੇਜੰਦਾ ਰਾ ਹਮ ਨਾ ਭਨੌਰੰਦ ਰਾਟ / 

ਜਠੋਂ ਜੋਫ/ਨਿ ਜਸ਼ਨ ਥ-ਤਾਰਾਜ ਨੰ / 

ਨਾਂ ਗੀਰੰਦ ਗਰ ਮੁਹਰਾ ਹਸਤੋਂ ਕਨੀਜ / 

ਕਿ ਜ਼ਨ ਗਰ ਜਵਾਂ ਹਸਤ ਵਰ ਹਸਤ ਪੀਰ, 

ਬਿਗੇਇੰਦ ਝੁਢੀਆਂ /ਬਰੋ ਗੋਸ਼ਾ ਰਨਂਰ 


ਇਨ ਨਾਮਕਦ ਨੂੰ (ਜੋ ਲੜਾਈ ਵਿਚ ਹਾਰ ਮੰਨ ਕੇ ਹਥਿਆਰ ਰਖ ਦੇਵੇ) ਕਦੇ ਭੀ 
ਨਹੀ ਮਾਰਦੇ ਅਤੇ ਨਾ ਹੀ ਭੱਜ ਨਿਕਲੈ ਨੂੰ ਰੋਕਣ ਜਾਂਦੇ ਸਨ । 


222 ਸਰਵਾਰ ਜੱਸਾ ਸਿੰਘ ਆਹਲੂਵਾਲੀਆ 
ਲੁੱਟ ਵਿਚ ਇਹ ਕਿਸੇ ਜਨਾਨੀ ਦਾ ਧਨ ਅਤੇ ਗਹਿਣੇ ਨਹੀ ਲੈਂਦੇ, ਭਾਵੇਂ ਉਹ 
ਸਵਾਣੀ ਹੈ, ਭਾਵੇਂ ਗੋਲੀ । 
ਜਨਾਨੀ ਨੂੰ ਭਾਵੇਂ ਉਹ ਜਵ ਹੈ ਭਾਵੇਂ ਬੁਢੀ, ਕਹਿੰਦੇ ਹਨ, ਬੁਢੀਏ, ਇਕ ਪਾਸੇ 
ਹਟ ਜਾ। 
ਗੁਰੂ ਦੇ ਸਿੰਘਾਂ ਲਈ ਰਹਿਤ ਵਿਜ਼ ਹੁਕਮ ਹੈ ਕਿ ਉਹ ਪਰਾਈਆਂ ਇਸਤਰੀਆਂ ਨੂੰ 
“ਮਾਵਾਂ” ਭੋਣਾਂ ਧੀਆਂ ਵਖਾਣੈ” ਅਤੇ ਮੁਸਲਿਮ ਇਸਤਰੀ ਦਾ ਸੰਗ ਉਸ ਲਈਂ ਇਕ ਬੱਜਰ 
ਕੁਰਹਿਤ ਹੈ ਜੋ ਬਖੁਸ਼ੀ ਨਹੀਂ ਜਾ ਸਕਦੀ। ਇਹ ਸਖ਼ਤੀ ਸਿੱਖ ਰਹਿਤ ਵਿਚ ਇਸ ਲਈ 
ਰਖੀ ਗਈ ਹੈ ਕਿ ਸਿੱਖ ਕਿਸੇ ਵੇਲੇ ਵੈਰ ਫਿਰੋਧ ਦੇ ਗੁੱਸੇ ਨਾਲ ਭੜਕਿਆ ਹੋਇਆ ਬਦਲੇ 
ਦੇ ਖਿਆਲ ਨਾਲ ਭੀ ਅਜਿਹਾਂ ਨੀਚ ਕਰਮ ਨਾ ਕਰ ਬੈਠੇ । 
ਜੋ ਆਦਮੀ ਜੰਗ ਵਿਚ ਖਾਸ ਬਹਾਦੂਰੀ ਵਿਖਾਉ'ਦਾ ਸੀ ਉਸ ਦੀ ਉਸ ਵੇਲੇ ਤਰੱਕੀ 
ਕਰ ਦਿੱਤੀ ਜਾਂਦੀ ਸੀ । ਜਖਮੀ ਦੇ ਇਲਾਜ ਦਾ ਤੁਰਤ ਪ੍ਰਬੰਧ ਕੀਤਾ ਜਾਂਦਾ ਸੀ, ਅਤੇ ਉਸ 
ਦੀ ਅਜਿਹੀ ਸੇਵਾ ਹੁੰਦੀ ਸੀ ਕਿ ਉਸ ਦੇ ਜਖਮ ਦੀ ਚੀਸ ਅਤੇ ਪੀੜ ਉਸ ਨੂੰ ਭੁੱਲ ਜਾਂਦੀ 
ਸੀ। ਜੁਧ ਵਿਚ ਸ਼ਹੀਦ ਹੋ ਜਾਣ ਵਾਲੇ ਸਿੰਘ ਦਾ ਮਾਲ ਮਤਾਹ ਉਸ ਦੇ ਪੁੱਤਰ ਜਾਂ 
ਰਿਸ਼ਤੇਦਾਰ ਨੂੰ ਦੇ ਦਿੱਤਾ ਜਾਂਦਾ ਸੀ ਅਤੇ ਉਸ ਦੇ ਪੁੱਤਰ ਨੂੰ ਉਸ ਦੀ ਥਾਂ ਨਿਯਤ ਕਰ 
ਦਿੱਤਾ ਜਾਂਦਾ ਸੀ । ਜੇ ਉਸ ਦੀ ਕੋਈ ਸੰਤਾਨ ਨਹੀਂ ਸੀ ਹੁੰਦੀ, ਤਾਂ ਗੁਰਮਤਾ ਕਰ ਕੇ ਉਸ 
ਦਾ ਮਾਲ ਉਸ ਦੇ ਕਿਸੀ ਸੰਥੰਧੀ ਜਾਂ ਪ੍ਰਤੀਨਿਧ ਨੂੰ ਦੇ ਦਿੰਦੇ ਸਨ। ਇਸ ਲਈ ਕਿਸੇ ਨੂੰ 
ਜ਼ਖਮੀ ਜਾਂ ਸ਼ਹੀਦ ਹੋਣ ਦਾ ਤੈ ਨਹੀਂ ਸੀ ਹੁੰਦਾ ! ਸਿੰਘ ਸੁਭਾਵਕ ਭੀ ਮੋਤ ਅਤੇ ਮੁਸੀਬਤ 
ਤੋਂ ਨਰਭੇ ਅਤੇ ਨਿਰਲੇਪ ਹੁੰਦੇ ਸਨ। ਉਹ ਹਰ ਸੁਖ ਦੁਖ ਨੂੰ ਵਾਹਿਗੁਰੂ ਦੇ ਭਾਣੇ ਵਿਚ 
ਖਿੜੇ ਮੱਥੈ ਸਹਿ ਜਾਂਦੇ ਹਨ । 
ਸਿੱਖ ਆਪਣੇ ਵੈਰੀਆਂ ਦਾ ਕਦੇ ਭੀ ਅੰਨ੍ਹੇ ਵਾਹ ਲਹੂ ਨਹੀਂ ਸਨ ਵੀਟਦੈ ਅਤੇ ਨਾਂ ਹੀ 
ਕਿਸੇ ਨੂੰ ਗੁਲਾਮ ਜਾਂ ਕੈਦੀ ਬਣਾ ਕੇ ਲਿਆਉਂਦੇ ਸਨ। ਇਸ ਕਰਕੇ ਉਨ੍ਹਾਂ ਨੇ ਕਿਸੇ ਨਾਲ 
ਕੋਈ ਪੱਕੇ ਵੈਰ ਨਹੀਂ ਸਨ ਸਹੇੜੇ ਹੁੰਦੇ । ਵੈਰੀ ਨਾਲ ਭੀ ਵੈਰ ਉਤਨੀ ਦੇਰ ਤਕ ਹੀ ਸੀ ਜਦ 
ਤਕ ਕਿ ਉਹ ਵੈਰ ਭਾਵ ਨਾਲ ਮੈਦਾਨਿ ਜੰਗ ਵਿਚ ਡ਼ਲਵਾਰ ਲਈ ਖੜਾ ਹੈ। ਜਦ ਉਸਨੇ 
ਤਲਵਾਰ ਛਡ ਦਿੱਤੀ, ਸਿੰਘਾਂ ਨੇ ਭੀ ਵੈਰ ਕੂਲਾ ਦਿੱਤਾ ਅਤੇ ਲੋੜ ਪੈਣ ਤੇ ਉਸ ਦੀ 
ਸਹਾਇਤਾ ਭੀ ਜਾ ਕੀਤੀ। ਇਸ ਦੀ ਪੁਸ਼ਟੀ ਮੀਰ ਮੰਨੂ ਅਤੇ ਰੁਹੇਲਿਆਂ ਨਾਲ ਸਿੰਘਾਂ ਦੇ 
ਸੰਬੰਧ ਤੋਂ ਹੋ ਜਾਂਦੀ ਹੈ। 
ਦਲ ਖਾਲਸਾ ਦੇ ਮਿਸਲਦਾਰ ਸਰਦਾਰ ਭਾਵੇਂ ਸਰਦਾਰ ਜੱਸਾ ਸਿੰਘ ਦੇ ਦੇਹਾਂਤ 
ਵੇਲੋ ਅਜੇ ਪੂਰੀ ਤਰ੍ਹਾਂ ਨਿਸਚਿੰਤ ਨਹੀ ਸਨ ਹੋਏ ਅਤੇ ਨਾ ਹੀ ਰਾਜ਼-ਪ੍ਰਬੰਧ ਵੱਲ ਪੂਰੀ ਤਰਾਂ 
ਧਿਆਨ ਦੇ ਸਕੇ ਸਨ ਪਰ ਤਾਂ ਭੀ ਨਿਤ ਦਿਆਂ ਬਾਹਰਲਿਆਂ ਹੱਲਿਆਂ ਅਤੇ ਅੰਦਰਲੇ 
ਜੁਲਮ ਤੋਂ ਲੋਕਾਂ ਦੀ ਖਲਾਸੀ ਹੋ ਗਈ ਸੀ ਅਤੇ ਉਹ ਅਮਨ ਚੈਨ ਈ ਜਿੰਦਗੀ ਗੁਜਾਰਨ 
ਜੋਗੇ ਹੋ ਗਏ ਸਨ । ਭਾਵੇਂ ਰਾਜ ਥਾਉ" ਕਾਈ ਮਿਸਲਦਾਰਾਂ ਦਾ ਸੀ, ਪਰ ਸਾਰੇ ਸਰਦਾਰ 
ਜੂੰਕਿ ਆਪਣੇ ਆਪ ਨੂੰ ਗੁਰੂ-ਪੰਥ ਦੇ ਦਾਸ ਸਮਝਦੇ ਸਨ ਅਤੇ ਅਕਾਲ ਤਖ਼ਤ ਦੇ ਗੁਰਮਤੇ 





ਮਰਦਾਰ ਜੱਸਾ ਸਿੰਘ ਦੇ ਗੁਣ, ਸੁਭਾਓ ਅਤੇ ਪੰਜਾਬ ਨੂੰ ਦੇਣ 223 
ਤੋ ਹੁਕਮਨਾਮੇ ਸਭ ਪਰ ਇਕੋ ਜਿਹੇ ਲਾਗੂ ਹੁੰਦੇ ਸਨ ਇਸ ਲਈ ਸਭ ਸਰਦਾਰ ਇਸ 
ਨੂੰ ਰਾਜ ਖਾਲਸੇ ਦਾ ਕਹਿੰਦੇ ਸਨ ਤੇ ਆਪਣੇ ਆਪ ਨੂੰ ਗੁਰੂ ਪੰਥ ਦਾ ਦਾਸ ਮੰਨਦੇ ਸਨ। 
ਇਥੇ ਤਕ ਕਿ ਜਦ ਸੋਲ੍ਹਾਂ ਸਤਾਰਾਂ ਵਰ੍ਹੇ ਪਿਛੋਂ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦਾ 
ਰਾਜ ਭੀ ਹੋ ਗਿਆ ਤਾਂ ਭੀ ਉਹ ਆਪਣੇ ਆਪ ਨੂੰ “ਗੁਰੂ ਦਾ ਦਾਸ” “ਗੁਰੂ ਕਾ ਰਪਟੀਆ” 
ਚਿਕੀਦਾਰ] ਹੀ ਕਹਿੰਦਾ ਸੀ ਅਤੇ ਸਿੱਕੇ ਗੁਰੂ ਦੀ ਬਖਸ਼ਿਸ਼ ਦੇ ਚਲਦੇ ਸਨ । 

ਪੰਜਾਬ ਦੀ ਆਜਾਦੀ ਪ੍ਰਾਪਤ ਕਰਨ ਵਿਚ ਸਿੱਖ ਸਰਦਾਰਾਂ ਦੀ ਸਫਲਤਾ ਦਾ ਵੱਡਾ .. 
ਕਾਰਣ ਉਨ੍ਹਾਂ ਦੇ ਆਦਰਸ਼ ਦੀ ਸੁੱਛਤਾ, ਗੁਰੂ ਪਰ ਭਰੋਸਾ, ਜਨਤਾ ਦੇ ਦੁਖ ਹਰਨ ਦੀ 
ਇੱਛਾ ਅਤੇ ਹਰ ਪ੍ਰਕਾਰ ਦੇ ਦੁਖੜੇ ਵਾਹਿਗੁਰੂ ਦੇ ਭਾਣੇ ਵਿਚ ਖਿੜੇ ਮੱਥੈ ਸਹਿ ਜਾਣ ਦੀ 
ਸ਼ਕਤੀ ਸੀ। ਇਸੇ ਸਪਿਰਿਟ ਨਾਲ ਖਾਲਸਾ ਜੀ ਨੇ ਮੁਗ਼ਲਾਂ ਵਰਗੇ ਡਾਢੇ ਰਾਜ ਦਾ 
ਟਾਕਰਾ ਕੀਤਾ ਅਤੇ ਇਸੇ ਨਾਲ ਹੀ ਉਨ੍ਹਾਂ ਨੇ ਦੁੱਰਾਨੀਆਂ ਨੂੰ ਹਾਰ ਦੇ ਕੇ ਸਰਹੰਦ ਅਤੇ 
ਲਾਹੋਰ ਦੀਆਂ ਜਿੱਤਾਂ ਪ੍ਰਾਪੜ ਕੀਤੀਆਂ । 
ਇਹ ਹੀ ਨਹੀਂ, ਬਲਕਿ ਖਾਲਸੇ ਨੇ ਗੜ੍ਹਵਾਲ ਦੇ ਇਲਾਕੇ ਵਿਚ ਭੀ ਆਪਣੀ ਈਨ 
ਜਾ ਮਨਾਈ ਸੀ ਅਤੇ ਓਥੋਂ ਦੇ ਰਾਜਾ ਪਾਸੋਂ ਚਾਰ ਹਜਾਰ ਜੁਪਇਆ ਸਲਾਨਾ ਨਜਰਾਨਾ ਲੈਂਦੇ 
ਸਨ ਤੇ ਇਨ੍ਹਾਂ ਦਾ ਇਧਰ ਇਤਨਾ ਦਬਦਬਾ ਸੀ ਕਿ ਸਾਰੇ ਇਨ੍ਹਾਂ ਨਾਲ ਬੜੇ ਸਤਕਾਰ 
ਨਾਲ ਪੇਸ਼ ਆਉਦੇ ਸਨ । ਜਾਰਜ ਫੌਰਸ਼ਟਰ ਆਪਣੇ ਸਫ਼ਰਨਾਮੇ ਦੀ 23 ਫਰਵਰੀ, ਸੰਨ 
1783 ਨੂੰ ਬਿਲਾਸਪੁਰੋਂ ਲਿਖੀ ਚਿੱਠੀ ਨੰ 7 ਵਿਚ ਲਿਖਦਾ ਹੈ ਕਿ 
ਲਿਖ ਦਖੱਣੀ ਪਾਹਾੜੀਆਂ ਵਿਚ ਦੀ, ਜਿਥੈ ਕੋਈ ਛੋਟੀਆਂ ਛੋਟੀਆਂ ਵਾਦੀਆਂ ਹਨ, 
ਇਨ੍ਹਾਂ ਇਲਾਕਿਆਂ ਵਿਚ ਬੇ ਰੋਕ ਟੋਕ ਆਉਂਦੇ ਜਾਂਦੇ ਹਨ ਅਤੇ ਜ਼ਾਬਿਤਾ ਖ਼ਾਨ 
ਵੱਲੋਂ ਕਿਸੇ ਰੋਕ ਦੇ ਡਰ ਤੋਂ ਬਿਨਾਂ ਇਹ ਆਪਣੀ ਖੁਸ਼ੀ ਨਾਲ ਸਿਰੀਨਗਰ ਦੇ ਹੇਠਲੇ 
ਜ਼ਿਲਿਆਂ ਤਕ ਅੰਦਰ ਆ ਸਕਦੇ ਹਨ..ਮੌਜੂਦਾ ਰਾਜੇ ਵੱਲੋਂ ਕੋਈਂ ਹਿਲ ਜ਼ੁਲ ਨਾਂ 
ਹੋਣ ਕਰਕੇ ਸਿੱਖ ਇਸ ਦੇਸ ਪਾਸੋਂ ਬਾਕਾਇਦਾ ਨਜਰਾਨਾ ਉਗ੍ਾਹੁੰਦੇ ਹਨ (ਜੋ ਚਾਰ 
ਹਜ਼ਾਰ ਰੁਪਇਆ ਸਾਲਾਨਾ ਦੱਸਿਆ ਜਾਂਦਾ ਹੈ)। 
ਇਸ ਜਗਾ (ਖਿਨਸਾ ਪੁਰ) ਮੈਂ ਦੋ ਸਿੱਖ ਸਵਾਰ ਵੇਖੇ ਜੋ ਆਪਣੋ ਦੇਸੋਂ ਸਿਰੀਨਗਰ 
ਦਾ ਨਜਰਾਨਾ ਵਸੂਲ ਕਰਨ ਲਈ ਭੇਜੇ ਹੋਏ ਸਨ ਅੜੇ ਜੋ ਖਾਸ ਖਾਸ ਚੁੰਗੀ 
ਖ਼ਾਨਿਆਂ ਦੀ ਆਮਦਨੀ `ਚੋਂ ਉਗਾਹੀਆਂ ਜਾਂਦਾ ਹੈ । ਜਿਸ ਛਬ ਨਾਲ ਇਨ੍ਹਾਂ ਦਾ 
ਆਦਰ ਕੀਤਾ ਗਿਆ, ਜਾਂ ਜਿਸ ਧਜ ਨਾਲ ਇਹ ਆਪ ਵਰਤੇ, ਉਸ ਤੋਂ ਕਈ 
ਵਾਰੀ ਮੇਰੇ ਮਨ ਵਿਚ ਭੀ ਇਹ ਇੱਛਾ ਉਪਜੀ ਕਿ (ਚੰਗਾ ਹੋਵੇ ਕਿ) ਮੇਨੂੰ ਭੀ ਕੁਝ 
ਹਫਤਿਆਂ ਲਈ ਇਕ ਸਿੱਖ ਦੇ ਸਰੀਰ ਵਿਚ ਪਰਵੇਸ਼ ਕਰਨ ਦੀ ਸ਼ਕਤੀ ਮਿਲ 
ਜਾਏ---ਅਜਿਹ` ਚੰਗਾ ਇਨ੍ਹਾਂ ਦਾ ਆਦਰ ਸਤਕਾਰ ਹੋਇਆ ਸੀ ।” 








₹ 11੬. $160425 ੪ਿ%ਏ 80 090੬5081120 3੮੬55 10੧੦ 01256 8੧੯ ਪੈਂਮਹਪਣ ਪਏ 
590111019 ਮਿੰ15 ੧ ਮਿ] ੧੬ 06681) 6੧ 51811 ੧੧੬੧੧ ਕ੩0. ਇਧ1੧ਏ ੧੦ 001965010ਜ 
/5ਸ/੬ 68 ਭਫਣਾ ਨਸ ੬ 


224 ਸਰਦਾਤ ਜੱਸਾ ਸਿੰਘ ਆਹਲੂਵਾਲੀਆ 
ਦੇਸ਼ ਅਤੇ ਧਰਮ ਦੇ ਰਾਖੇ 

ਅਫਗਾਨਾਂ ਦੇ ਟਾਕਰੇ ਤੇ ਸਿੰਘਾਂ ਦੀ ਤਾਕਤ ਇਤਨੀ ਜਬਰਦਸਤ ਹੋ ਗਈ ਸੀ ਕਿ 
ਅਹਿਮਦ ਸ਼ਾਹ ਦੁੱਰਾਨੀ ਭੀ ਹਾਰ ਮੰਨ ਗਿਆ ਸੀ ਅਤੇ ਉਸ ਦੀ ਸੰਨ 1772 ਈ. ਵਿਚ 
ਮੋਤ ਤੋਂ ਬਾਅਦ ਉਸ ਦੇ ਪੁੱਤਰ ਤੈਮੂਰ ਨੂੰ ਹਾਰ ਖਾ ਕੇ ਸਾਰੀ ਪੰਜਾਬ ਸਿੰਘਾਂ ਲਈ ਛਡਣੀ 
ਪੈ ਗਈ ਸੀ। ਜਾਰਜ ਫੈਰਸਟਰ ਦਾ ਖਿਆਲ ਸੀ ਕਿ ਜੇ ਕਿਧਰੇ ਸਿੱਖ ਸਰਦਾਰ ਇਕ 
ਸੁਭਾਵਕ ਵੈਰੀ ਨੂੰ ਸੋਧਨ ਦੀ ਥਾਂ ਘਰ ਵਿਚ ਵਧਦੇ ਅਸਰਾਂ ਦਾ ਬਹੁਤਾ ਫਿਕਰ ਨਾ ਕਰਨ, 
ਤਾਂ ਸੋਖੇ ਹੀ ਇਸ ਨਤੀਜੇ ਪਰ ਪੁੱਜਿਆ ਜਾ ਸਕਦਾ ਹੈ ਕਿ ਉਹ ਛੇੜੀ ਹੀ ਹਿੰਦੁਸਤਾਨ ਵਿਚੋਂ 
(--ਜਿਥੇ ਕਿਧਰੇ ਭੀ ਕੋਈ ਨਿਸ਼ਾਨ ਬਾਕੀ ਹੈ---) ਅਫ਼ਗਾਨ ਰਾਜ ਨੂੰ ਖਤਮ ਕਰ ਦੇਣਗੇ।" 

ਹੋਰ ਤਾਂ ਹੋਰ, ਈਸਟ ਇੰਡੀਆ ਕੰਪਨੀ ਵਾਲਿਆਂ ਨੂੰ ਭੀ ਕਲਕੱਤੇ ਇਹ ਯਕੀਨ ਹੋ 
ਗਿਆ ਸੀ ਕਿ ਜਿਤਨੀ ਦੇਰ ਤਕ ਦਲ-ਖਾਲਸਾ ਜੀ ਪੰਜਾਬ ਦੀ ਰਾਖੀ ਲਈ ਮੋਜੂਦ ਹੈ, 
ਕੋਈ ਭੀ ਤਾਕਤ ਹਿੰਦੁਸਤਾਨ ਉੱਤੇ ਬਿਨਾਂ ਰੋਕ ਟੋਕ ਚੜ੍ਹਾਈ ਨਹੀਂ ਕਰ ਸਕਦੀ, ਚੁਨਾਂਚਿ 
ਜਨਰਲ ਸਰ ਰੋਸ਼ਰਟ ਬਾਰਕਰ ਨੇ ਸਰਦਾਰ ਝੰਡਾ ਸਿੰਘ ਭੰਗੀ ਦੀ ਇਕ ਚਿੱਠੀ ਦੇ ਜਵਾਬ 
ਵਿਚ ਲਿਖਿਆ ਸੀ ਕਿ “ਇਹ ਗੱਲ ਸਪਸ਼ਟ ਹੈ ਕਿ ਜਦ ਦਲ-ਖਾਲਸਾ ਜੀ ਚੋਕਸ ਨੈ, 


/6%ਂ8. ?0ਜ /85/ /28£ਟ/ 
10੧੧ 28098 ਸ118%. 11੧੬੧ ੦88 81 10850 [੬॥ਦ7੩ਦ 186 0 19%£ 50125 07 
$1010203110...11% 1੦0੧੯ ਹ3 ਪੈਂਟ [ਸਦ5੬॥1 ੧8]੩॥ 15 €730129 102 $1੪੪੪੬੦ ॥8 
੯੧361 ਭਿ608 (015 001੯ 3 72018 11006 (5310 ੧6 9€ ਦਿ 0੧੧॥5ਕ॥ਹ ।0[੯੧ 2010315), 
.$1 05 ੧8੮੬ (8੧੬੧੧5੧੭੦61). 1 5੩੧੯ ੧੧੯੯੦ $3600ਏ 1॥੦75ਟ0੧੦੧੧ ₹00 080 2ਏ11 
$21% 16311 1੧੬੪ €੦01075 ੧ ੧੨੦੦੪ ੧੧੬ $111921੬॥0 ਧ1006ਏ. ੮੧੦) ੧੩ ₹011੬61੬6 
001) (੧ 1੬੯੬110ਏ 037 11803 64001 8੦੧55. 1011੧ ੧੧੬ 30311327 18 ੧0੧੦੧ ਧੈੜਏ 
71੧ ੧੯੬7੬ ੩੬੬੦ 0 80121 0੬8੬9 ।੧੬0੧5ਵ1੯5. 1 ਭਿਟਹਰ0ਏ॥> ੧੧50੬੦ ਜਿ! 0 7੦#ਟ 
010ਸੋਸਰ00 ਮੋਧੋਹ 0 006੧” 07੩ 516੧੫ ਹਿ£ ੩੮੯ ੧੬੬੮5--50 ੧੧੮13 016 01੬5 23੧31015 
ਕਿਏ. /”(੭0772੧"7੦# ਨੈਟਮਏਪਾ 7 84 ) 7?9/ 
੧ 19001...)80₹ ॥1 ੧2 ਜਿ [੩੧ 09 ।05 (੬੧੧ 5600 00501109 €ਨ]੬01106015 
01੧0 11638: 006 08੧ 18੬ 1$$4ਦ 9$ 31 9050੮625501 ੮8782) %॥੧) 8੩੬ $#ਪ੍ਰਪਟ5. ।ਏ 
੧੪85 ੮੦੧8001126 ੧੦ 78100015॥ ੧੦ %॥੦1ਣ ੦1 83੬ #01ਮੂਕ0 ੧੬੦੧੧੬੩$. 
ਭੰ- “6੧7੬9 €98 ਨੈੱਟਸਟੂਟ/ ੪ £7ਭਸਲਰ #. ਰੋੜ? 
11% ਹ9ਣ 50ਏਗ111 97 11੧2 ਰਿ ਨ1੧%€. [ ਗਿਟ501੧02 ੧0 33$'. 15 ਧੱਫ1੪੬੦ 001 
0੧੬ ੧੧0੬੧੬55 0੧9 ਧ1550₹0 03 ॥15 ਸ₹1£1070015. %#£7੮ ੧੧2 $(੮0੪੬ ਟਮ£੨ਿ 10੧ 8101੬ 
ਰਮ੍ਰਮ੬12051੧ਦ 60 0051 ਗ੧੮0੬3$)॥ਏ 0170ਫ]੮ਵ. 1087; ਹਏ51₹0੫5 6) 5ਰ66081ਏ ੩ 
<01154(0001181 €110111੧. 00੬੧ ੧੧੧੫1. 3! ੧1੪$ 0ਏ ਕਿ0੮ ਮਜਟਟਹ. $0੬੬001₹ 2੧੧001911 
11੬ :. ਇਰਮ॥੧ ੬ਹ੯੬1॥7੧੦੧॥ ੧੩੩ 11918. 
੬3 ੭21776).7%7% ਲ#ੈੱਟਨਣੂੀ/ #6 508੬ ਨ. ਨੰਨੰ-59/ 
੬96707ਡ/ (59 65₹74/ ਨੈੱਡ/ਨੋ£? $0 /5878249 ਹ000ਕ0 ਨੈਨ? ।ਨੈੰਨਕਸਣੂ£ 
ਆਜਟੂਮ 29. 7227. 
%% 1੧ 15 1884 186੧ 35 160 85 0 ਨ#5/500) 01189 12 631 02 ੧੩੧68. 8੦ 0੧ਏ 280੧ 
ਗਖਧ੮॥ ੧੧੦੧੧ 1310605(ਰਸ 01੧017੦੩੬ਹੰ 
(੯ਸ/ਨ 2 ਟਨ5/07 $277₹570€/ਇ70€, ੦1. ਹੈ, ੮6. 865. ;. 236] 


ਸਰਦਾਰ ਜੱਸਾ ਸਿੰਘ ਦੇ ਗੁਣ, ਸੁਭਾਓ ਅਤੇ ਪੰਜਾਸ਼ ਨੂੰ ਦੇਣ 225 
ਜਾਰਜ ਫ਼ੌਰਸਟਰ ਨੂੰ ਇਕ ਤੋਖਲਾ ਭੀ ਸੀ ਅਤੇ ਅੰਤ ਵਿਚ ਉਹ ਸਹੀ ਸਾਬਤ 
ਹੋਇਆ ਕਿ ਚੂੰਕਿ ਸਿੱਖਾਂ ਦਾ ਆਪਸ ਵਿਚ ਪੂਰਾ ਪੁਰਾ ਇਤਫ਼ਾਕ ਅਤੇ ਤਾਲ-ਮੇਲ ਨਹੀਂ 
ਰਿਹਾ---ਜਨਮ ਜਨਮਾਂਤਰਾਂ ਤੋਂ ਹੀ ਇਸ ਦੇਸ਼ ਵਿਚ ਇਹ ਬੜੀ ਘਾਤਕ ਬਿਮਾਂਰੀ ਚਲੀ 
ਆ ਰਹੀ ਹੈ ਕਿ ਜਦ ਹਥ ਵਿਚ ਤਾਕਤ ਆਉਦੀ ਹੈ ਤਾਂ ਆਪਸ ਵਿਚ ਸਮੋਈ ਨਹੀਂ 
ਰਹਿੰਦੀ---ਇਸੇ ਲਈ ਇਹ ਦੂਰ ਥਾਈਂ ਆਪਣੀਆਂ ਜਿੱਤਾਂ ਪੱਕੀ ਪੈਰੀਂ ਨਹੀਂ ਜਮਾ 
ਸਕਦੇ । ਪਰ ਉਸ ਨੂੰ ਇਹ ਪੱਕਾ ਖਿਆਲ ਸੀ ਕਿ ਜਿਸ ਦਲੇਰੀ ਅਤੇ ਲਗਾਤਾਰ ਦ੍ਰਿੜ੍ਹਤਾ 
ਨਾਲ ਸਿੱਖਾਂ ਨੇ ਅਨੰਤ ਮੁਸੀਬਤਾਂ ਦਾ ਟਾਕਰਾ ਕਰਦੇ ਹੋਏ ਵੈਰੀਆਂ ਤੋਂ ਆਪਣੇ ਦੇਸ਼ ਦੀ 
ਰਾਖੀ ਕੀਤੀ ਅਤੇ ਆਜ਼ਾਦੀ ਲਈ ਹੈ, ਉਹ ਛੇਤੀ ਹੀ ਹਿੰਦੁਸਤਾਨ ਦੇ ਦੇਸੀ ਰਾਜਿਆਂ ਵਿਚੋਂ 
ਸਿਰ-ਕੱਢ ਹੋ ਜਾਣਗੇ । ਫੋਰਸਟਰ ਆਪਣੀ ਚਿੱਠੀ ਨੂੰ ਨੰ. ।1 ਦੇ ਅੰਤ ਵਿਚ ਲਿਖਦਾ ਹੈ ਕਿ : 
“ਆਪਣੇ ਦੈਸ ਦੀ ਰਾਖੀ ਅਤੇ ਆਜ਼ਾਂਦੀ ਲਈ ਸਿੱਖਾਂ ਨੇ ਅਤਿ ਦਰਜੇ ਦੀ ਹਠੀਲੀ 
ਦਲੇਰੀ ਵਿਖਾਈ ਹੈ ਅਤੇ ਮੁਸੀਬਤਾਂ ਦੇ ਭਾਰ ਹੇਠਾਂ ਦਬੇ ਹੋਇਆਂ ਭੀ ਬੜੀ ਦ੍ਰਿੜ੍ਹ 
ਧੁਨ ਪਰਗਟ ਕੀੜੀ ਹੈ, ਜੋ ਇਨ੍ਹਾਂ ਦੇ ਅੰਦਰੋਂ ਉਸ ਵੇਲੇ ਦੀ ਉਪਜੀ ਕੁਦਰਤੀ 
ਹਿੰਮਤ ਦੀ ਇਕ ਬੜੀ ਵੱਡੀ ਗਵਾਹੀ ਹੈ ਜਦ ਕਿ ਸਾਂਝੇ ਖਤਰੇ ਨੇ ਇਨ੍ਹਾਂ ਨੂੰ ਜਤਨ 
ਕਰਨ ਲਈ ਉਤਸਾਹਤ ਕੀਤਾ ਸੀ ਅਤੇ ਇਨ੍ਹਾਂ ਦੇ ਸਾਹਸ ਨੂੰ ਇਕ ਖਾਸ ਪਾਸੇ 
ਹਲੂਣਾ ਦਿੱਤਾ ਸੀ । ਜੇ ਕਦੀ ਅੱਗੇ ਨੂੰ ਕਿਸੀ ਗੱਲ ਨੋ ਰਾਜ ਅਤੇ ਧਰਮ ਦੀ ਹੋਂਦ 
ਕਾਇਮ ਰੱਖਣ ਲਈ ਸਿੱਖਾਂ ਦੇ ਸਾਂਝੋ ਜਤਨਾਂ ਨੂੰ ਵੰਗਾਰਿਆ, ਤਾਂ ਹੋ ਸਕਦਾ ਹੈ 
ਅਸੀਂ ਕਿਸੇ ਅਜਿਹੇ ਉਮੰਗੀ ਸਰਦਾਰ ਨੂੰ ਸਾਹਮਣੇ ਆਉਂਦਿਆਂ ਵੇਖੀਏ ਜੋ ਆਪਣੀ 
ਸੂਖਮ ਬੁਧ ਅਤੇ ਸਫਲਤਾ ਤੋਂ ਉਤਸਾਹਤ ਹੋ ਕੇ ਆਪਣੇ ਸਾਥੀਆਂ ਦੀ ਤਾਕਤ ਨੂੰ 
ਸਮੋ ਕੇ ਸਾਂਝੇ ਰਾਜਾਂ ਦੀ ਥੇਹ ਤੋਂ ਬਾਦਸ਼ਾਹੀ ਦਾ ਝੰਡਾ ਝੂਲਾ ਦੇਵੇ । ਇਤਿਹਾਸ ਦੋ 
ਪੰਨੋ ਅਜਿਹੇ ਹਾਲਾਤ ਵਿਚ ਅਜਿਹੇ ਪੈਦਾ ਹੋਏ ਨਤੀਜਿਆਂ ਨਾਲ ਭਰੋ ਪਏ ਹਨ । 
ਮੈਨੂੰ ਇਹ ਗੱਲ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਸਿੱਖ ਛੇਤੀ ਹੀ ਹਿੰਦੁਸਤਾਨ 
ਦੇ ਰਾਜਿਆਂ ਵਿਚ ਪਹਿਲੇ ਦਰਜੇ ਤਕ ਵਧ ਜਾਣਗੇ ।”” 

ਜਾਰਜ ਫੌਰਸਟਰ ਦੀ ਇਹ ਭਵਿਖ ਬਾਣੀ ਪੰਦਰਾਂ ਸੋਲਾਂ ਵਰ੍ਹਿਆਂ ਵਿਚ ਹੀ ਮਹਾਰਾਜਾ 

ਰਣਜੀੜ ਸਿੰਘ ਅਤੇ ਉਨ੍ਹਾਂ ਦੇ ਰਾਜ ਦੀ ਸੂਰਤ ਵਿਚ ਪੂਰੀ ਹੋ ਗਈ । 





₹ 1੧ 0 ਹ£ਵਿ੧੦ਦ 80੦ ੧੬੮੦੯੬੧ 97 ।ਿਣਮ' 00੧੧੯, 8 51005 615[85$੬0 ੩ 
੮0018ਏ੬ 07 ੧੮ 10੦5 905੧॥੨੬ ਇਸ੧੦ 83੦ ਗਪਪਮੇ ਇਵ€ਹ ੩ [੬15੬੯੬/੯1ਏ. ੧962੧ ਹੈ 
0235੫₹£ 01 8181011125. ੧੪068 0287 8੧ 80712 ੧੬5੧4॥0011੯ 93 03੬॥' 1੩0੪੯ ੩5੦੫/੮੬, 
੧੪॥੬॥ ਹ1ਏ 201110891 9810੬ 186 ॥੦050 (061੧੧ ੪) 328੦੧ ੩੧੦ ਟੂਹ੪੬ 001 ਹਟ 10੪5 
੧ ੧20 511. $॥੦010 ਕ॥੯' 001੬ 8052 2811 ਹਿ01 ੬ ੮01੧61੬0 27 66 0 
$12੩੪੯5 (2 ।ਸ81103)1 ੧1 ਏ੩15੧੬੧2੯ 01 ੬80੧੬ ਗੇ ॥₹0੬108, ੧੬ 108੧ 5੬੯ 5010 
ਡ000੧੦05 ੮0027 180 00 ਹ$ ਗਿੱਠ ਡਏਨ105 ੩੧੧ 50੦0855. 3੧9 805010110 01 10੧੪1 6£105 
85$061825., 615018) 7081 1$ਏ 0੧੧5 9$ 10੦੧ ੮੦00001%ਦ8181, ੧02 5੧800870 97 
0101187₹3$'. ਸਦ 18੬੬ 01 15105 15 ਮੈ॥ਟਹ ੧੧੧੧ ੧੧੬ (੧੨੬ ੬0€2੧3, ਵਸ ॥£॥੧£ ਜਿਹ 118 
664525. (ਸਿਧਏ? 5060 8 00 60 ੬6੪੬11੧7. 1 18੯੬ 100ਟ 0€5103੧8633 ਮ। 58501, 1੧੬ 
$।੮੪੫ਟ5 ੧੦੫੧੦ 56011 00 0₹8੧੮ਦ੦ ੧੦ ਜਿ5੧ 1200੮ 8100ਊ | ੩੪੮੬ [੧0੮੬੧ 00 
11065%੩. /ਤ “207੬£ ਹਨ? ਸੈਟਮਇਧਾਂ /7 ਨਨ, ਨ 294-957 








1696 ਅਗਸਤ 2 (2 ਭਾਦੋਂ ਸੰਮਤ 1653 ਵਿਕ ਗੋਬਿੰਦ ਸਿੰਘ ਦਾ ਪਟਿਆਲੇ 
ਦੇ ਵਡੇਰਿਆਂ ਦੇ ਨਾਊਂ` ਹੁਕਮਨਾਮਾ । 

1705 ਦਸੰਬਰ 7 (8 ਪੋਹ ਸੰਮਤ 1762) । ਚਮਕੋਰ ਦੀ ਲੜਾਈ ਵਿਚ ਸਾਹਿਬਜਾਦਿਆਂ ਦੀ 
ਸ਼ਹੀਦੀ । 

-- ਦਸੰਬਰ 12 (13 ਪੋਹ ਸੰਮਤ 1762) । ਛੋਟੇ ਸਾਹਿਬਜਾਦਿਆਂ ਦੀ ਸਰਹੰਦ ਵਿਚ 
ਸ਼ਹੀਦੀ । 

1710 ਬੰਦਾ ਸਿੰਘ ਬਹਾਦੁਰ ਨੋ ਸਰਹੰਦ ਫਤਿਹ ਕੀਤੀ । 

1710 ਦਸਬੰਰ 10। ਬਹਾਦੁਰ ਸ਼ਾਹ ਵੱਲੋਂ ਸਿੱਖਾਂ ਦੀ ਕਤਲਿ ਆਮ ਦਾ ਹੁਕਮ 

1716 (ਮਾਰਚ-ਜੂਨ) । ਬੰਦਾ ਸਿੰਘ ਅਤੇ ਸਾਥੀਆਂ ਦੀ ਸਹੀਦੀ । 

1718 ਮਈ 3 (ਬਸਾਖ ਸੁਦੀ 15, ਸੰਮਤ 1775)। ਜੱਸਾ ਸਿੰਘ ਆਹਲੂਵਾਲੀਏ ਦਾ ਜਨਮ । 

1722 (ਸੰਮਤ 1779) । ਜੱਸਾ ਸਿੰਘ ਦੇ ਪਿਤਾ ਥਦਰ ਸਿੰਘ ਦਾ ਦੇਹਾਂਤ । 

1723 (ਸੰਮਤ 1780 ਬਿਕਰਮੀ) । ਜੱਸਾ ਸਿੰਘ ਅਤੇ ਉੱਸ ਦੀ ਮਾੜਾ ਦਿੱਲੀ ਗਏ । 

1726 ਅਬੁਦੁਸਮੱਦ ਖ਼ਾਨ ਮੁਲਤਾਨ ਅਤੇ ਜਕਰੀਆ ਖਾਨ ਲਾਹੋਰ ਦੇ ਸੂਬੇਦਾਰ ਬਣਾਏ ਗਏ 1 

--- `ਜੁਲਾਈ-ਅਗਸਤ (ਸਾਵਣ ਭਾਦੋਂ ਸੰਮਤ 1783)। ਪੰਜ ਲੱਖ ਰੁਪਇਆ ਖਾਲਸੇ ਦੇ ਹੱਥ 
ਲੱਗਾ। 

-- _ ਸਤੰਬਰ (ਸੰਮਤ 1783, ਅੱਸੂ? । ਮੁਰਤਜਾ ਖਾਨ ਦੇ ਕਫ਼ਲੇ ਦੀ ਲੁੱਟ । 

1727 (ਸੰਮਤ 1784)। ਸ਼ਾਹੀ ਘਰਾਣੇ ਦੇ ਮਾਲ ਤੇ ਛਾਪਾ । 

1729 (1786 ਬਿਕਰਮੀ) । ਜੱਸਾ ਸਿੰਘ ਅਤੇ ਉਸ ਦੀ ਮਾੜਾ ਦੀ ਦਿੱਲੀ ਤੋਂ ਵਾਪਸੀ। 

1730 (ਸੰਮਤ 1787)। ਤਰੁਣਾ ਦਲ ਦਾ ਪੰਜ ਜਥਿਆਂ ਵਿਚ ਵੰਡਿਆ ਜਾਣਾ। 

1732 (ਸੰਮਤ 1789) । ਆਲਾ ਸਿੰਘ ਫੂਲਕੇ ਦਾ ਬ਼ਰਨਾਲੈ ਘਿਰ ਜਾਣਾ, ਖਾਲਸੇ ਨੇ ਸਹਾਇਤ' 
ਕਰਨੀ। 

1733 ਮਾਰਚ 29 (ਸੰਮਤ 1790)। ਸੁਬੇਗ ਸਿੰਘ ਦਾ ਅੰਮ੍ਰਿਤਸਰ ਖਾਲਸੇ ਦੇ ਦੀਵਾਨ ਵਿਚ 
ਆਉਣਾ । 

-- _(ਸਮੰਤ 1790) । ਕਪੂਰ ਸਿੰਘ ਨੂੰ ਨਵਾਬੀ ਖ਼ਿਲਤ ਮਿਲਣਾ 

1734 ਜੂਨ 24 (ਹਾੜ ਸੁਦੀ ਪੰਜ, ਸੰਮਤ 1791 ਬਿਕਰਮੀ) । ਭਾਈ ਮਨੀ ਸਿੰਘ ਦੀ ਸ਼ਹੀਦੀ । 

1734 (ਸੰਮਤ 1791)। ਦੀਵਾਨ ਦਰਬਾਰਾ ਸਿੰਘ ਦਾ ਦੇਹਾਂਤ । 








ਤਿਬਾਵਲੀ 227 

1735 ਖਾਲਸੇ ਦੀ ਜਾਗੀਰ ਦਾ ਜਬਤ ਹੋਣਾ । 

1736 (ਸੰਮਤ 1793) । ਦੀਵਾਨ ਲਖਪਤ ਰਾਏ ਅਤੇ ਮੁਖਲਸ ਖਾਨ ਦੀ ਸਿੰਘਾਂ ਵਿਰੁੱਧ ਚੜ੍ਹਾਈ। 

1739 ਮੀਰ ਮੰਨੂ ਨੇ ਦੁੱਰਾਨੀ ਦੀ ਈਣ ਮੰਨ ਲਈ । 

-- _ ਜਨਵਰੀ । ਨਾਇਿਰ ਸਾਹ ਦਾ ਹੱਲਾ । 

--- `ਮਈਂ ! ਖ਼ਾਲਸੇ ਨੇ ਨਾਦਿਰ ਸ਼ਾਹ ਦੀ ਲੁੱਟ ਦਾ ਮਾਲ ਖੋਹ ਲੈਣਾ। 

1740 ਅਗਸਤ । ਮੱਸੇ ਰੰਘੜ ਨੂੰ ਸੋਧਨਾ । 

1745 ਜੁਲਾਈ 1, (ਸੰਮਤ 802, ਸਾਵਨ 1)। ਭਾਈ ਤਾਰੂ ਸਿੰਘ ਦੀ ਸ਼ਹੀਦੀ, ਜ਼ਕਰੀਆ 
ਖ਼ਾਨ ਦੀ ਮੋਤ 

1746 ਜਨਵਰੀ-ਫਰਵਰੀ (ਮਾਘ-ਫ਼ੱਗਣ ਸੰਮੜ 1802) । ਦੀਵਾਨ ਜਸਪਤ ਰਾਇ ਦਾ ਸਿੱਖ 
ਜੱਥੇ ਨੂੰ ਐਮਨਾਬਾਦ ਵੱਲ ਧਕਣਾ 1 

-- _ ਮਾਰਚ ਪਹਿਲਾ ਹਫਤਾ । ਲਾਹੋਰ ਦੇ ਸਿੱਖਾਂ ਦਾ ਵੜਿਆ ਜਾਣਾ । 

<< ` ਮਾਰਜ਼ 10 (12 ਚੇਤ ਸੰਮਤ 1802)। ਸਿੰਘਾਂ ਦਾ ਕਤਲ । 

-- ` ਮਈ ਪਹਿਲੀ (2 ਜੇਠ ਸੰਮਤ 1803) । ਛੋਟੇ ਘਲੂਘਾਰੇ ਦਾ ਵਾਪਰਨਾ । 

-- _ ਨਵੰਬਰ । ਸ਼ਾਹ ਨਵਾਜ ਜਾਨ ਦਾ ਲਾਹੋਰ ਆਉਣਾ । 

1747 ਮਾਰਚ 13, (12 ਰੱਬੀ-ਉਲ-ਅਵੱਲ 1160 ਰਿਜਰੀ) ਯਾਹੀਆ ਖ਼ਾਨ ਦਾ ਕੈਦ ਕੀਤਾ 
ਜਾਣਾ। 

-- ਮਾਰਚ ਦੇ ਤੀਜੇ ਹਫਤੇ ਦਾ ਅੰਤ ਜਾਂ ਚੌਥੇ ਦਾ ਆਰੰਭ । ਸਿੰਘਾਂ ਦਾ ਅੰਮ੍ਰਿਤਸਰ ਤੋ 
ਕਬਜਾ । 

--- ਜੂਨ 8-9। ਨਾਦਰ ਸ਼ਾਹ ਕਤਲ ਕਰ ਦਿੱਤਾ ਗਿਆ। 

174$ ਸਿੱਖਾਂ ਨੂੰ ਫੜਨ ਦਾ ਹੁਕਮ । 

--- `ਜੋਨੋਵੇਫੀ 10। ਅਹਿਮਦ ਸ਼ਾਹ ਦੁੱਡਾਨੀ ਦਾ ਲਾਹੋਰ ਆਉਣਾ । 

-- ਜਨਵਰੀ 11-12। ਸ਼ਾਹ ਨਵਾਜ਼ ਦਾ ਦਿੱਲੀ ਨੂੰ ਦੋੜ ਜਾਣਾ। 

-- _ ਜਨਵਰੀ 21-22। ਖਾਲਸੇ ਦਾ ਨੂਰ ਦੀ ਸਰਾਇ ਤੇ ਹੱਲਾ । 

-- ਫਰਵਰੀ 19 ( ਅਹਿਮਦ ਸ਼ਾਹ ਦਾ ਲਾਹੋਰੋਂ ਦਿੱਲੀ ਨੂੰ ਕੂਚ । 

-- ਮਾਰਚ 1। ਅਹਿਮਦ ਸ਼ਾਹ ਦਾ ਸੜਲੂਜ ਪਾਰ ਕਰਨਾ । 

-- ਮਾਰਚ 4-5 । ਆਨੰਦਪੁਰ ਹੋਲੇ ਮਹੱਲੇ ਦਾ ਮੇਲਾ । 

-- ਮਾਰਚ 11 । ਵਜੀਰ ਕਮੱਰੁਦੀਨ ਦਾ ਮਾਰਿਆ ਜਾਣਾ 1 

-- ਮਾਰਚ (ਦੂਸਰਾ ਹਫਤਾ) । ਰਾਜਾ ਗੁਰਦਿੱਤ ਮੱਲ ਨੂੰ ਭਾਂਜ । 

-- ਮਾਰਚ ੧7 । ਅਹਿਮਦ ਸ਼ਾਹ ਦੀ ਸਰਹੰਦ ਤੋਂ ਵਾਪਸੀ। 

1748 ਮਾਰਚ (ਤੀਸਰਾ ਹਫ਼ਤਾ)। ਅਦੀਨਾ ਬੇਗ ਦਾ ਖ਼ਾਨਪੁਰ ਅਤੇ ਸਿੰਘਾਂ ਦਾ ਅੰਮ੍ਰਿਤਸਰ 
ਚਲੇ ਜਾਣਾ, ਅਹਿਮਦ ਸ਼ਾਹ ਅਬਦਾਲੀ ਦੀ ਵਾਪਸੀ । 

-- _ ਮਪਿਰੈਲ (ਵਸਾਖੀ) । ਰਾਮ ਰਾਉਂਣੀ ਦਾ ਰਚਨਾ । 

-- _ ਅਪਰੈਲ 11 । ਸ਼ਾਹਜਾਦਾ ਅਹਿਮਦ ਅਤੇ ਮੀਰ ਮੰਨੂਹੰ ਦਾ ਸਰਹੰਦ ਟਿਕੇ ਰਹਿਣਾ, ਮੀਰ 
ਮੰਨੂੰ ਦਾ ਪੰਜਾਬ ਦਾ ਹਾਕਮ ਨਿਯਤ ਹੋਣਾ । 





226 ਸਰਦਾਰ ਜੱਸਾ ਸਿੰਘ ਆਹਲੂਵਾਲੀਆ 

-- _ ਅਕਤੂਬਰ 1 ਰਾਮ ਰਾਉਂਣੀ ਦਾ ਘੇਰਾਂ । 

-- _ ਨਵੰਬਰ (ਮਘਰ 1805)। ਰਾਮ ਰਾਉਣੀ ਦਾ ਘੇਰਾ ਚੁੱਕਿਆ ਜਾਣਾਂ । 

1749 ਅੰਮ੍ਰਿਤਸਰ ਵਿਚ ਦੀਪਮਾਲਾ ਦਾ ਮੇਲਾ। 

--- _ ਸੰਤਬਰ-ਅਕਤੂਬਰ, ਮੁਲਤਾਨ ਦੀ ਮੁਹਿੰਮ । 

1752 ਜਨਵਰੀ-ਮਾਰਚ । ਅਹਿਮਦ ਸਾਹ ਦੁੱਰਾਨੀ ਦਾ ਤੀਸਰਾ ਹੱਲਾ । 

<- ਮਾਰਚ 6। ਦੀਵਾਨ ਕੋੜਾ ਮੱਲ ਦਾ ਮਹਿਮੂਦ ਬੂਟੀ ਦੀ ਲੜਾਈ ਵਿਚ ਮਾਰਿਆਂ ਜਾਣਾਂ । 

-- ਮਾਰਦੇ 1752 ਤੋਂ ਨਵੰਬਰ 1753 । ਸਿੰਘਾਂ ਤੇ ਫਿਰ ਸਖ਼ਤੀ ਦੇ ਹੁਕਮ । 

-- _ਜੁਲਾਈ-ਅਗਸਤ । ਨਦੋਣ ਦੀ ਲੜਾਈ । 

1753 ਫ਼ਰਫਰੀ 18-19। ਅਨੰਦਪੁਰ ਵਿਚ ਹੋਲੈ ਮਹੱਲੇ ਪਰ ਅਦੀਨਾ ਬੇਗ ਦਾ ਹੱਲਾ । 

-- _ ਅਕਤੂਬਰ 7 (ਅਸੂ ਸੁਦੀ ਸੰਮਤ 1810) । ਨਵਾਬ ਕਪੂਰ ਸਿੰਘ ਦਾ ਦੇਹਾਂਤ | 

--- ` ਅਕਤੂਬਰ 26 । ਦਿਵਾਲੀ ਅੰਮ੍ਰਿਤਸਰ ਵਿਚ । 

-- ਨਵੰਬਰ 2 (ਸ਼ੁਕਰਵਾਰ 5 ਮੁਹੱਰਮ 1167 ਹਿਜਰੀ)। ਮੀਰ ਮੰਨੂੰ ਦੀ ਸਿੰਘਾਂ ਪਰ 
| ਰ੍ 

--- ਨਵੰਬਰ 4। ਮੀਰ ਮੰਨੂੰ ਦੀ ਮੋਤ | 

1754 ਅਪਰੈਲ 16 (ਸੰਮਤ 1811 )। ਜੱਸਾ ਸਿੰਘ ਆਹਲੂਵਾਲੀਏ ਦਾ ਆਗੂ ਚੁਣਿਆ ਜਾਣਾ । 

--- `ਮਈ। ਮੁਹੰਮਦ ਅਮੀਨ ਖ਼ਾਨ ਦੀ ਮੋਤ । 

1755 ਅਪਰੈਲ । ਭਿਖਰੀ ਖ਼ਾਨ ਦਾ ਮਰਫਾਇਆ ਜਾਣਾ । 

1756 ਫ਼ਰਵਰੀ । ਗ਼ਾਜੀ-ਉਂ-ਦੀਨ ਦਾ ਸਰਹੰਦ ਆਉਂਣਾਂ। 

--- _ ਅਕਤੂਬਰ । ਅਹਿਮਦ ਸ਼ਾਹ ਦੁੱਰਾਨੀ ਨੇ ਏਲਚੀ ਦਿੱਲੀ ਭੇਜਣਾ । 

--- _ ਨਵੰਬਰ 25 । ਲਾਹੋਰ ਤੇ ਦੁੱਰਾਨੀਆਂ ਦਾ ਕਬਜਾ 1 

-- ਦਸੰਬਰ 20। ਅਹਿਮਦ ਸ਼ਾਹ ਦਾ ਖੁਦ ਲਾਹੋਰ ਪੁੱਜਣਾ। 

175? ਫ਼ਰਵਰੀ 14। ਤੈਮੂਰ ਦਾ ਨਿਕਾਹ ਆਲਮਗੀਰ ਦੀ ਲੜਕੀ ਗੋਹਰਅਫ਼ਰੋਜ ਨਾਲ 

ਰੋਣਾ। 

--- ਮਾਰਚ 1 । ਜਹਾਨ ਖਾਨ ਮਥੁਰਾ ਪੁੱਜਾ ! 

1757 ਮਾਰਜ਼ 4। ਹੋਲੀ ਦੇ ਦਿਨ ਹਿੰਦੂਆਂ ਦਾ ਕਤਲਾਮ । 

-- ` ਮਾਰਚ 6। ਜਹਾਨ ਖਾਨ ਵੱਲੋਂ ਬਿੰਦਾਬਨ ਵਿਚ ਕੜਲਾਮ ( 

- ਮਾਰਚ 15 । ਅਹਿਮਦ ਸ਼ਾਹ ਦਾ ਮਥੁਰਾ ਪਹੁੰਚਣਾ ਅਤੇ ਗੋਕਲ ਦੀ ਕਤਲਾਮ। 

-- ਮਈ । ਦੁੱਰਾਨੀਆਂ ਵੱਲੋਂ ਦਰਬਾਰ ਸਾਹਿਬ ਦੀ ਬੈ-ਅਦਬੀ । 

-- _ ਦਸੰਬਰ । ਮਾਹਲਪੁਰ ਦੀ ਲੜਾਈ ਵਿਚ ਖਾਲਸੇ ਦੀ ਜਿੱਤ । 

1757? ਦਸੰਬਰ-ਜਨਵਰੀ 1758 । ਖੁਆਜਾਂ ਉੱਬੈਦੁੱਲਾ ਖ਼ਾਨ ਦੀ ਹਾਰ । 

1758 ਜਨਵਰੀ । ਅਬਦੁੱ-ਸਮਦ ਖ਼ਾਨ ਵੱਲੋਂ ਸਰਹੰਦ ਦੀ ਕਿਲੋਬੰਦੀ । 

--- ਜਨਵਰੀ 25 (ਚੇਤ ਵਦੀ 1)। ਖਾਲਸੈ ਦਾ ਹੋਲੇ ਮਹੱਲੇ ਦੋ ਲਈ ਅਨੰਦਪੁਰ ਪੁੱਜਣਾ । 

- ਮਾਰਚ 9 । ਰਘੁਨਾਬ ਰਾਉਂ ਦਾ ਸਰਹੰਦ ਪੁੱਜਣਾ। 

- ` ਮਾਰਚ 21 (ਫੱਗਣ ਸੁਦੀ 12 ਸੰਮਤ 1814) । ਸਿੰਘਾਂ ਅਤੇ ਮਰਾਨਿਆਂ ਨੇ ਸਰਹੰਦ ਨੂੰ 





ਤਿਥਾਵਲੀ 229 
ਮਾਰਨਾ। 
ਅਪਰੈਲ । ਮਿਰਜਾ ਜਾਨ ਦਾ ਅਹਿਮਢ ਖਾਨ ਅਤੇ ਸਾਲਿਹ ਖ਼ਾਨ ਨੂੰ ਕੈਦ ਕਰਨਾ । 
ਅਪਰੈਲ-ਸੰਤਬਰ । ਅਦੀਨਾ ਬੇਗ ਦੀ ਹਕੂਮਤ । 
ਅਪਰੈਲ 19। ਤੈਮੂਰ ਸ਼ਾਹ ਅਤੇ ਜਹਾਨ ਖਾਨ ਦਾ ਲਾਹੌਰ ਖਾਲੀ ਕਰਨਾ । 
ਅਪਰੈਲ 20 । ਅਦੀਨਾਂ ਬੇਗ, ਰਘੁਨਾਥ ਰਾਉ ਅਤੇ ਖਾਲਸੇ ਦਾ ਲਾਹੋਰ ਪਹੁੰਚਣਾ । 
ਮਈ 10 । ਰਘੁਨਾਥ ਰਾਉ ਦਾ ਦਿੱਲੀ ਵੱਲ ਮੁੜਨਾ । 
ਜੂਨ 5 । ਰਘੁਨਾਥ ਰਾਉਂ ਦਾ ਸੋਮਾਵਤੀ ਮੱਸਿਆ ਦੇ ਦਿਨ ਕੁਰਕਸ਼ੇਤਰ ਅਸ਼ਨਾਨ ਕਰਨਾ । 
ਅਗਸਤ ਦਾ ਅੰਤ ਜਾ ਸ਼ੁਫੂ ਸਤੰਬਰ । ਗੁਲਸ਼ੇਰ ਖ਼ਾਨ ਦਾ ਮਾਰਿਆ ਜਾਣਾ। 
ਸਤੰਬਰ । ਬਾਬਾ ਆਲਾ ਸਿੰਘ ਦਾ ਮੁਹੰਮਦ ਅਮੀਨ ਖਾਨ ਅਤੇ ਅਬਦੁੱਸਮੱਦ ਖਾਨ ਨੂੰ 
ਹਾਰ ਦੇਣਾ । ੍ 
ਸਤੰਬਰ 15 । ਅਦੀਨਾ ਬੈਗ ਖਾਨ ਦਾ ਦੇਹਾਂਤ । 
ਸਤੰਬਰ ਅੰਤਲੇ ਦਿਨ । ਨੂਰੁਦੀਨ ਬਾਮੇਜਈ ਦਾ ਸਿੰਧ ਸਾਗਰ ਵਿਚ ਦਾਖ਼ਲ ਹੋਣਾ । 
ਨਵੰਬਰ । ਮਿਰਜਾ ਜਾਨ ਵੱਲੋਂ ਖਾਲਸੇ ਦੀ ਸਹਾਇਤਾ ਨਾਲ ਨੁਰੁੱਦੀਨ ਬਾਮੇਜਈ ਨੂੰ 
ਤਾਜ 1 ੭ ਟੇ 





1759 ਮਾਰਚ । ਖਾਲਸਾ ਸਰਦਾਰਾਂ ਅਤੇ ਵਹੀਰ ਦਾ ਰਾਇਪੁਰ ਗੁਜਰਵਾਲ ਇਕੱਠੇ ਹੋਣਾ । 


ਉ ਾ 


ਮਾਰਚ 13-14 । ਸਿਦੀਕ ਬੇਗ ਦਾ ਆਨੰਦਪੁਰ ਮੇਲੋ ਤੇ ਧਾਵਾ ! 

ਅਕਤੂਬਰ । ਅਹਿਮਦ ਸ਼ਾਹ ਦੁੱਰਾਨੀ ਦਾ ਪੰਜਾਬ ਤੋ ਹਮਲਾ । 

ਅਕਤੂਬਰ 20। ਮਿਸਲਦਾਰ਼ ਸਰਦਾਰਾਂ ਦਾ ਅਕਾਲ ਬੁੰਗੇ ਇਕੱਠੇ ਹੋਣਾ ਅਤੇ ਦੁੱਰਾਨੀ 
ਦਾ ਸਾਹਮਣਾ ਕਰਨ ਲਈ ਲਾਨੋਰ ਵੱਲ ਕੂਚ । 

ਅਕੜੂਬਰ 25 । ਅਹਿਮਦ ਸ਼ਾਹ ਦੁੱਰਾਨੀ ਦਾ ਪੰਜਾਬ ਵੱਲ ਨੂੰ ਅਟਕ ਪਾਰ ਕਰਨਾ । 
ਨਵੰਬਰ 20 ( ਅਹਿਮਦ ਸ਼ਾਹ ਦਾ ਗੋਇੰਦਵਾਲੋਂ ਥਿਆਸਾ ਪਾਰ ਕਰਨਾ। _ 

ਨਵੰਬਰ 29 । ਇਮਾਦੁਲ-ਮੁਲਕ ਗਾਜ਼ੀ-ਉ-ਦੀਨ ਦਾ ਬਾਦਸ਼ਾਹ ਆਲਮਗੀਰ ਨੂੰ ਮਰਵਾ 
ਦੇਣਾ। 


1760 ਈਸਵੀ । ਸਤੰਖਰ-ਅਕਤੂਬਰ । ਸਰ ਬੁਲੰਦ ਖ਼ਾਨ ਦਾ ਪੀਰ ਮੁਹੰਮਦ ਖ਼ਾਨ ਨੂੰ ਲਾਹੋਰ ਦਾ 


ਨਾਇਬ ਰਾਕਿਮ ਮੁਕੱਰਰ ਕਰਨਾ । 

ਅਕਤੂਬਰ । ਖਾਲਸੇ ਦਾ ਰੁਸਤਮ ਖ਼ਾਨ ਸੱਦੋਜ਼ਈ ਨੂੰ ਕੈਦ ਕਰਨਾ ਅਤੇ ਵੀਹ ਲੱਖ 
ਨਜਰਾਨਾ ਲੈਣਾ । 

ਨਵੰਬਰ । ਮੀਰ ਮੁਹੰਮਦ ਖ਼ਾਨ ਪਾਸੋਂ 30 ਹਜਾਰ ਨਜ਼ਰਾਨਾ ! 

ਨਵੰਬਰ 7 । ਖਾਲਸੋ ਦਾ ਅੰਮ੍ਰਿਤਸਰ ਦਿਵਾਲੀ ਦੇ ਦਿਨ ਇਕੱਠ ਅਤੇ ਲਾਹੌਰ ਤੇ ਹੱਲੇ ਦਾ 
ਗੁਰਮਤਾ । 

ਖ਼ੁਆਜਾ ਉਬੈਦੁੱਲ ਦੀ ਮੋਤ । 

ਜਨਵਜ਼ੀ 14 । ਪਾਣੀਪਤ ਦੀ ਤੀਸਰੀ ਲੜਾਈ । 

ਜਨਵਰੀ 29। ਅਹਿਮਦ ਸ਼ਾਹ ਦਾ ਸ਼ਾਹ ਆਲਮ ਨੂੰ ਦਿੱਲੀ ਦਾ ਬਾਦਸ਼ਾਹ ਪਰਵਾਨ 
ਕਰਨਾ । 


ਦੇ 


ਦਾ 


ਸਰਦਾਰ ਜੱਸਾ ਸਿੰਘ ਆਹਲੂਵਾਲੀਆ __ 
ਮਾਰਚ 13। ਅਹਿਮਦ ਸ਼ਾਹ ਦਾ ਆਪਣੀ ਅਗਾਊਂ ਫੌਜ ਅਤੇ ਪੇਸ਼ ਖੈਮਾ ਤੋਰਨਾ। 
ਮਾਰਚ 20। ਦੁਰਾਨੀ ਦਾ ਦਿੱਲੀ ਤੋਂ ਅਫ਼ਗਾਨਿਸਤਾਨ ਨੂੰ ਮੋੜਾ। 
ਮਾਰਚ 27। ਅਹਿਮਦ ਸ਼ਾਹ ਦਾ ਅੰਬਾਲੇ ਪਹੁੰਚਣਾ। 
ਮਾਰਚ 29 । (22 ਸ਼ਾਬਾਨ, 1174 ਹਿਜਰੀ)। ਅਹਿਮਦ ਸ਼ਾਹ ਦਾ ਵਾਪਸ ਸਰਹੰਦ 
ਪੁੱਜਣਾ । ਜੈਨ ਬਾਨ ਨੂੰ ਸਰਹੰਦ ਦਾ ਵੈਜਦਾਰ ਨਿਯਣ ਕਰਨਾ ਅਤੇ ਬਾਬਾ ਆਲਾ ਸਿੰਘ 
ਨੂੰ ਉਸ ਦੇ ਕਬਜੇ ਹੇਠ ਇਲਾਕੇ ਦਾ ਹਾਕਮ ਪਰਵਾਨ ਕਰਨਾ । 
ਅਪਰੈਲ 10 । ਜੱਸਾ ਸਿੰਘ ਆਹਲੂਵਾਲੀਏ ਦਾ ਅੰਮ੍ਰਿਤਸਰ ਵਸਾਖੀ ਵਾਲੋ ਦਿਨ ਹਿੰਦੂ 
ਜਨਾਨੀਆਂ ਨੂੰ ਛੁਡਾਉਣ ਦਾ ਫੈਸਲਾ । 
ਅਪਰੈਲ 26 । ਅਹਿਮਦ ਸ਼ਾਹ ਦਾ ਲਾਹੋਰ ਪੁੱਜਣਾ, ਖੁਆਜਾ ਉਬੈਦ ਖ਼ਾਨ ਨੂੰ ਲਾਰੋਰ ਦਾ 
ਅਤੇ ਘੁਮੰਡ ਚੰਦ ਕਟੋਚ ਨੂੰ ਬਿਸਤ ਜਾਲੰਧਰ ਦਾ ਫੌਜਦਾਰ ਨਿਯਤ ਕਰਨਾਂ । 
ਮਈ-ਜੂਨ । ਖਾਲਸੇ ਦਾ ਮਿਰਜੇ ਜਾਨ ਨੂੰ ਮਾਰਨਾ । 
ਅਗਸਤ । ਨੂਰੁੱਦੀਨ ਬਥਾਮੇਜਈ ਦੀ ਚੜ੍ਹਤ ਸਿੰਘ ਵਿਰੁੱਧ ਨਿਸਫਲ ਮਹਿੰਮ। 
ਸਤੰਬਰ । ਖੁਆਜਾ ਉਬੈਦ ਖਾਨ ਦੀ ਹਾਰ ਅਤੇ ਸਿੰਘਾਂ ਦਾ ਲਾਹੋਰ ਪਰ ਕਬਜਾ। 
ਅਕਤੂਬਰ 27 ! ਖਾਲਸੇ ਦਾ ਦਿਵਾਲੀ ਤੇ ਅੰਮ੍ਰਿਤਸਰ ਇਕੱਠੇ ਹੋਣਾ ਅਤੇ ਅਬਦਾਲੀ ਦੇ 
ਮੁਖਬਰਾਂ ਨੂੰ ਖ਼ੜਮ ਕਰਨ ਦਾ ਫੈਸਲਾ 1 


1762, ਜਨਵਰੀ । ਜੰਡਿਆਲੇ ਦਾ ਘੋਰਾ । 


ਫਰਵਰੀ 3 । ਅਹਿਮਦ ਸ਼ਾਹ ਦਾ ਲਾਹੋਰ ਤੋਂ ਕੂਚ । 

ਫਰਵਰੀ 4। ਅਹਿਮਦ ਸ਼ਾਹ ਦੁੱਰਾਨੀ ਦਾ ਜੈਨ ਖਾਨ ਨੂੰ ਸਿੱਖਾਂ ਤੇ ਪੰਜ ਫਰਵਰੀ ਨੂੰ 
ਅਗਿਊਂ ਹੱਲਾ ਕਰਨ ਦਾ ਹੁਕਮ ਦੇਣਾ । 

ਫਰਵਰੀ 5, (11 ਰੱਜਬ, 1175 ਹਿਜਰੀ), ਜੈਨ ਖਾਨ ਦਾ ਫੌਜ ਲੈ ਕੇ ਚੜ੍ਹਨਾ ਅਤੇ 
ਕਾਸਿਮ ਖਾਨ ਬੜਾਇਜ ਨੂੰ ਜਿੰਘਾਂ ਪਰ ਹੱਲਾ ਕਰਨ ਢਾ ਹੁਕਮ; ਵੱਡਾ 'ਮਲੂਘਾਰਾ । 
ਫਰਵਰੀ 15 । ਅਹਿਮਦ ਸ਼ਾਹ ਦਾ ਲਾਹੋਰ ਵੱਲ ਮੁੜ ਪੈਣਾ। 

ਮਾਰਚ 3। ਅਹਿਮਦ ਸ਼ਾਹ ਦਾ ਲਾਹੋਰ ਪੁੱਜਣਾ। 

ਅਪਰੈਲ । ਅਹਿਮਦ ਸ਼ਾਹ ਵੱਲੋਂ ਦਰਬਾਰ ਸਾਹਿਬ ਦੀ ਬੇ-ਅਦਬੀ । 

ਮਈ 17 । ਜੱਸਾ ਜਿੰਘ ਦੀ ਜੈਨ ਖ਼ਾਨ ਨੂੰ ਹਾਰ, ਲਛਮੀ ਨਫਾਇ> ਦੀ ਮੋਤ । 
ਅਗਸਤ 25 ਤੋਂ ਸੜੰਬਣ 24 । ਖਾਲਸੇ ਦਾ ਮਹੀਨਾ ਭਰ ਪਾਣੀਪੜ ਟਿਕਿਆ ਰਹਿਣਾ । 
ਸਤੰਬਰ 24 । ਦਲ ਖਾਲਸੇ ਦਾ ਉੱਤਰ ਵੱਲ ਮੋੜਾ । 

ਅਕਤੂਬਰ 16। ਅਹਿਮਦ ਸ਼ਾਹ ਅਬਦਾਲੀ ਦਾ ਅੰਮ੍ਰਿਤਸਰ ਪਹੁੰਚਣਾ। 

ਅਕਤੂਬਰ 17 । ਖਾਲਸੇ ਦੀ ਦੁੱਰਾਨੀਆਂ ਨਾਲ ਲੜਾਈ ਅੜੇ ਅਬਦਾਲੀ ਦਾਂ ਰਾਤ ਦੇ 
ਹਨੋਰੇ ਵਿਚ ਲਾਹੋਰ ਨੂੰ ਕੂਚ । 

ਦਸੰਬਰ 12। ਅਹਿਮਦ ਸ਼ਾਹ ਅਬਦਾਲੀ ਦਾ ਲਾਹੌਰ ਤੋਂ ਦੇਸ ਨੂੰ ਮੁੜ ਧੈਣਾ। 





1763 ,ਅਪਰੈਲ 10। ਬਸਾਖੀ ਦੇ ਇਕੱਠ ਤੇ ਕਸੂਰ ਦੇ ਇਕ ਬਾਹਮਣ ਦੀ ਖਾਲਸੇ ਅੱਗੇ 


ਅੰਮ੍ਰਿਤਸਰ ਪੁਕਾਰ 
ਅਪਰੈਲ 12-13 । ਖਾਲਸੈ ਦਾ ਕਸੂਰ ਤੇ ਹੱਲਾ । 


1764, 


ਜਲਵਾ 


ਤਿਥਾਵਲੀ 23] 
ਅਪਰੈਲ । ਜੱਸਾ ਸਿੰਘ ਦਾ ਕਾਨਗੜ੍ਹ ਅਤੇ ਗੜ੍ਹ-ਸ਼ੰਕਰ ਤੇ ਕਬਜਾ । 
ਨਵੰਬਰ 5 । ਖਾਲਸੇ ਦਾ ਸਰਹੰਦ ਨੂੰ ਸੋਧਣ ਦਾ ਗੁਰਮਤਾ । 
ਦਸੰਬਰ 25 । ਸੂਰਜਮਲ ਭਰਤਪੁਰੀਏ ਦੀ ਮੋਤ । 
ਜਨਵਰੀ। ਮਿਸਲਦਾਰ ਸਰਦਾਰਾਂ ਦਾ ਜ਼ਮਕੋਰ ਸਾਹਿਬ ਇਕੱਨ । 
ਜਨਵਰੀ 13 । ਖਾਲਸੇ ਦਾ ਸਰਰੰਦ ਵੱਲ ਕੂਚ । 
ਜਨਵਰੀ 14 । (4 ਮੱਘਰ ਸੰਮਤ 1820) । ਜੈਨ ਖ਼ਾਨ ਦਾ ਸਰਹੰਦ ਪਹੁੰਚਣ ਦਾ ਯਤਨ, 
ਜੈਨ ਖਾਨ ਦਾ ਮਾਰਿਆ ਜਾਣਾ ਅਤੇ ਦੁੱਰਾਨੀ ਹਕੂਮਤ ਦਾ ਖਾਤਮਾ । ਖਾਲਸੇ ਦਾ ਸਰਹੰਦ 
ਤੇ ਕਬਜਾ । 
ਫਰਵਰੀ । ਤਰੁਨਾ ਦਲ ਦਾ ਜਾਲੰਧਰ ਦੁਆਬ ਤੋ ਕਬਜਾ । 
ਫਰਵਰੀ । ਭਰਤਪੁਰੀਏ ਜਵਾਹਰ ਸਿੰਘ ਦੇ ਵਕੀਲਾਂ ਦਾ ਜੱਸਾ ਸਿੰਘ ਪਾਸ ਮਦਦ ਲਈ 
ਆਉਣਾ । 
ਫਰਵਰੀ, (ਤੀਸਰਾ ਹਫਤਾ)?। ਜੱਸਾ ਸਿੰਘ ਦੀ ਕਮਾਨ ਹੇਠਾਂ ਗੰਗ ਦੁਆਬ ਤੇ ਹੱਲਾ। 
ਫਰਵਰੀ 20। ਸਹਾਰਨਪੁਰ ਤੇ ਕਬਜਾ । 
ਅਗਸਤ 2। (22 ਸਾਵਨ ਸੰਮਤ 1821)। ਬੁਢਾ ਸਿੰਘ ਦਾ ਸਰਹੰਦ ਦਾ ਪ੍ਰਬੰਧ । 
ਸਰਹੰਦ ਬਾਬਾ ਆਲਾ' ਸਿੰਘ ਨੂੰ ਦੇ ਦੇਣਾ। 
ਅਕਤੂਬਰ । ਅਹਿਮਦ ਸ਼ਾਹ ਅਤੇ ਮੀਰ ਨਸੀਰ ਖ਼ਾਨ ਦਾ ਸਿੱਖਾਂ ਵਿਰੁੱਧ ਜਹਾਦ । 
ਨਵੰਬਰ 15-16 । ਜਵਾਹਰ ਸਿੰਘ ਦੀ ਨਜੀਬੁੱਦੋਲਾ ਨਾਲ ਟੱਕਰ । 
ਨਵੰਬਰ 30। ਅਹਿਮਦ ਸ਼ਾਹ ਦਾਂ ਅੰਮ੍ਰਿਤਸਰ ਪਹੁੰਚਣਾ । 
ਦਸੰਬਰ 1 । ਗੁਰਬਖਸ਼ ਸਿੰਘ ਦੇ ਜੱਥੇ ਦੀ ਸ਼ਹੀਦੀ । 
ਦਸੰਬਰ ਦਾ ਆਖਰ ਜਾਂ ਜਨਵਰੀ 1765। ਜੱਸਾ ਸਿੰਘ ਆਹਲੂਵਾਲੀਏ ਦਾ ਦਿੱਲੀ 
ਪਨੂੰਚਨਾ । 
ਦਸੰਬਰ 1764-ਫਰਵਰੀ 1765 । ਖਾਲਸਾ ਜਵਾਹਰ ਸਿੰਘ ਦੀ ਮਦਦ ਤੇ । 
ਜਨਵਰੀ-ਫ਼ਰਵਰੀ । ਮਰਾਨਿਆਂ ਦਾ ਨਜੀਬੁੱਦੋਲਾ ਨਾਲ ਸੁਲਾਹ ਕਰਨਾ । 
ਫਰਵਰੀ 4 । ਸਬਜੀ ਮੰਡੀ ਵਿਚ ਖਾਲਸਾ ਅਤੇ ਰੁਹੇਲਿਆਂ ਦੀ ਲੜਾਈ ਅਤੇ ਰੁਹੇਲਿਆਂ 
ਦਾ ਪਿੱਛੋ ਹਟਣਾ । 
ਮਾਰਚ । ਅਹਿਮਦ ਸ਼ਾਹ ਅਬਦਾਲੀ ਦਾ ਝਨਾਂ ਕੋਲ ਪੁੱਜਣਾ। 
ਅਪਰੈਲ 10 । ਖਾਲਮੈ ਦਾ ਅੰਮ੍ਰਿਤਸਰ ਬਸਾਖੀ ਵਾਲੇ ਦਿਨ ਲਾਹੌਰ ੜੇ ਕਬਜਾ ਕਰਨ ਦਾ 
ਗੁਰਮਤਾ ਸੋਧਨਾ । 
ਅਪਰੈਲ 16 1 (ਬਸਾਖ ਵਦੀ 11 ਸੰਮਤ 1822) ਖਾਲਸੇ ਦਾ ਰਾਤ ਨੂੰ ਲਾਹੈਰ ਸ਼ਹਿਰ 
ਵਿਚ ਦਾਖ਼ਲ ਹੋ ਜਾਣਾ। 
ਅਪਰੈਲ 17 । ਲਾਹੋਰ ਤੇ ਸਿੰਘਾਂ ਦਾ ਕਬਜਾ ! 
ਅਗਸਤ 7 (ਭਾਦੋਂ ਵਦੀ ਛਠ, ਸੰਮਤ 1822) । ਬਾਬਾ ਆਲਾ ਸਿੰਘ ਦਾ ਚਲਾਣਾ ਕਰ 
ਜਾਣਾ। 
ਸਤੰਬਰ । ਖਾਲਸਾ ਦਲ ਵੱਲੋਂ ਨਜੀਬੁਦੋਲਾ ਦੀ ਸਹਾਇਤਾ ਦਾ ਫੈਸਲਾ । 


232 ਸਰਦਾਰ ਜੱਸਾ ਸਿੰਘ ਆਹਲੂਵਾਲੀਆ 

--- _ ਦਸੰਬਰ । ਸ਼ਾਮਲੀ ਦੀਂ ਮੁਹਿੰਮ ਦਾ ਪਿਛੇ ਪਾਉਣਾ ਅਤੇ ਖਾਲਸੇ ਦਾ ਜੈਪੁਰ ਦੀ ਹਦ ਵੱਲ 
ਤੁਰਨਾ ! 

1766 ਜਨਵਰੀ-ਮਾਰਚ । ਖਾਲਸੇ ਵੱਲੋਂ ਜਵਾਹਰ ਸਿੰਘ ਭਰਤਮੁਰੀਏ ਦੀ ਸਹਾਇਤਾ। 

--- ਮਾਰਚ । ਰਾਣਾ ਗੋਹਦ ਢੀ ਸਹਾਇਤਾ । 

-- ਮਾਰਚ, 13-14 । ਸਿੰਘਾਂ ਦਾ ਧੋਲਪੁੱਰ ਦੇ ਕਿਲੇ ਤੇ ਕਬਜਾ ਅਤੇ ਸੁਲਤਾਨ ਜੀ ਲੰਬਾਟੇ 
ਸਮੇਤ ਸਾਰੇ ਮਰਾਠੇ ਜਰਨੈਲਾਂ ਦਾ ਪਕੜਿਆ ਜਾਣਾ । 

-- _ ਅਪਰੈਲ, 10 । ਅੰਮ੍ਰਿਤਸਰ ਵਸਾਖੀ ਮਨਾਉਣਾ। 

-- _ ਨਫੰਸ਼ਰ । ਅਹਿਮਦ ਸ਼ਾਹ ਦਾ ਸਿੰਧ ਦਰਿਆ ਪਾਰ ਕਰਨਾ। 

--- ਦਸੰਬਰ, 4। ਅਹਿਮਦ ਸ਼ਾਹ ਦਾ ਗੁਜਰਾਤ ਪਹੁੰਚਣਾ। 

-- ਦਸੰਬਰ 10। ਅਬਦਾਲੀ ਦਾ ਗੁਜਰਾਤ ਤੋਂ ਚਲਣਾ। 

-- `ਦਸੰਸ਼ਰ 29। ਅਹਿਮਦ ਸ਼ਾਹ ਦਾ ਲਾਨੋਰ ਤੋਂ ਚਲਣਾ । 

1767?,ਜਨਵਰੀ 1 । ਦੁੱਰਾਨੀ ਦਾ ਵੈਰੋਵਾਲ ਦੇ ਪਤਨ ਵੱਲ ਤਰ ਜਾਣਾ । 

-- ਜਨਵਰੀ, 15। ਅਹਿਮਦ ਸ਼ਾਹ ਦਾ ਮਿਸਲਦਾਰ ਸਰਦਾਰਾਂ ਨੂੰ ਸੁਲਾਹ ਲਈ ਸੱਦਾਂ । 

--- ਜਨਵਰੀ, 17?। ਜਹਾਨ ਖ਼ਾਨ ਦਾ ਅਗਾਊਂ ਫੌਜ ਨਾਲ ਆਉਣਾ, ਪਿੰਡਾਂ ਨੂੰ ਲੁਟਣਾ। . 

-- _ ਮਾਰਜ਼ । ਸਿੰਘਾਂ ਦਾ ਮੁੜ ਲਾਰੋਰ ਤੋਂ ਕਬਜਾ । 

- ==- “ਮਾਰਚ, 17 । ਅਹਿਮਦ ਸ਼ਾਹ ਦੀ ਇਸਮਾਈਲਾਬਾਦ ਤੋਂ ਵਾਪਸੀ । 

- ਮਾਰਚ, 181 ਅਹਿਮਦ ਸਾਹ ਦਾ ਮੁੜ ਸਰਹੰਦ ਪਨੁੂੰਚਣਾ। _ 

-- ਮਾਰਚ, 23 । ਅਹਿਮਦ ਸ਼ਾਹ ਦਾ ਮਾਛੀਵਾੜੇ ਪਹੁੰਚਣਾ । 

-- _ ਅਪਰੈਲ, 00 । ਅੰਮ੍ਰਿਤਸਰ ਬਸਾਖੀ ਦੇ ਮੇਲੇ ਤੋ ਖਾਲਸੈ ਦੇ ਇਕੱਠ ਦੀ ਖਬਰ । 

<< ਮਈ-ਜੂਨ । ਅਹਿਮਦ ਸ਼ਾਹ ਦੀ ਵਾਪਸੀ । ਰ੍ 

-- ਮਈ, 11 । ਨਜੀਬੁੱਦੋਲਾ ਦੀ ਅਹਿਮਦ ਸ਼ਾਦ ਤੋਂ ਛੁੱਟੀ ਲੈ ਕੇ ਘਰ ਵਾਪਸ ਮੁੜਨਾ । 

-- ਮਈ, 19। ਸਿੰਘਾਂ ਦਾ ਚੜ੍ਹਦਿਓ' ਜਮੁਨਾ ਪਾਰ ਕਰ ਕੇ ਪੰਜਾਬ ਵੱਲ ਹਟ ਪੈਣਾ । 

-- _ ਅਕਤੂਬਰ, 22। ਖਾਲਸਾ ਜੀ ਦਾ ਪਾਣੀਪਤ ਦੇ ਸੈਦਾਨ ਵਿਚ ਉਤਰਨਾ । 

--- ` ਨਵੰਬਰ 1 ਸ਼ਾਹ ਆਲਮ ਨੂੰ ਦਿੱਲੀ ਬੁਲਾਉਣ ਦੀ ਸਲਾਹ । 

-- _ ਦਸੰਬਰ, 14। ਮਾਧੋ ਸਿੰਘ ਜੈਪੁਰੀਏ ਦਾ ਮਾਊਡ ਤੇ ਹਮਲਾ । 

1768 ਜਨਵਰੀ । ਜੱਸਾ ਸਿੰਘ ਦਾ ਸ਼ਾਹ ਆਲਮ ਨੂੰ ਵਾਪਸ ਆਉਣ ਲਈ ਜ਼ਿੱਠੀ ਲਿਖਣਾ ! 

-- _ ਫਰਵਰੀ । ਮਾਧੋ ਸਿੰਘ ਦਾ ਜੱਟਾਂ ਦੇ ਇਲਾਕੇ ਤੇ ਫਿਰ ਧਾਵਾ। 

-- _ ਮਾਰਚ । ਨਜੀਬੁੱਦੋਲਾ ਦੀ ਜਾਬਿਤਾ ਖਾਨ ਨੂੰ ਪਰੜੀ ਦੇਣਾ । 

1769 ਈਸਵੀ (ਸੰਮਤ 1826) । ਕੰਵਰ ਹਿੰਮਤ ਸਿੰਘ ਦਾ ਪਟਿਆਲੇ ਉੱਤੇ ਕਬਜਾ, ਅਹਿਮਦ 
ਸ਼ਾਹ ਦਾ ਮੁਸ਼ਕਲ ਨਾਲ ਗੁਜਰਾਤ ਤਕ ਆ ਸਕਣਾ । 

1770 ਅਕਤੂਬਰ 31 । ਨਜੀਬੁੱਦੋਲਾ ਦਾ ਚਲਾਣਾ । 

-- _ ਨਵੰਬਰ । ਸ਼ਾਹ ਆਲਮ ਦੀ ਮਰਾਨਿਆਂ ਨਾਲ ਗੰਢ ਤੁਪ । 

1771 ਮਾਰਚ । ਸ਼ਾਹ ਆਲਮ ਦੀ ਮਰਾਠਿਆਂ ਨਾਲ ਗ਼ਲ-ਬਾਤ ਸਿਰੇ ਚੜ੍ਹਣਾ। 

-- _ ਅਪਰੈਲ, 13। ਸ਼ਾਹ ਆਲਮ ਦਾ ਅਲਾਹਾਬਾਦ ਤੋਂ ਚਲਣਾ । 


ਤਿਬਾਵਲੀ 233 

1772 ਜਨਵਰੀ, 6। ਸਾਹ ਆਲਮ ਦਾ ਦਿੱਲੀ ਪਹੁੰਚਣਾ । 

--- ` ਅਕਤੂਬਰ, 23 । ਅਹਿਖ਼ਦ ਸਾਹ ਅਬਦਾਲੀ ਦੀ ਮੋਤ । 

1773 ਮਈ। ਅਬਦੁਲ-ਅਹਦ ਖ਼ਾਨ ਦਾ ਜਾਬਿਤਾ ਖਾਨ ਨਾਲ ਗੰਢ ਤੁਪ ਕਰ ਕੇ ਮਿਰਜਾਂ 
ਨੱਜਫ਼ ਖਾਨ ਦੇ ਵਿਰੁੱਧ ਵਰਤਣ ਦਾ ਜਤਨ । 

-- ਜੂਨ । ਮਿਰਜ਼ਾ ਨਜਫ ਦਾ ਬਖਸ਼ੀ-ਉਲ-ਮੁਮਾਲਿਕ ਨਿਯੁਕਤ ਹੋਣਾ । 

1774 ਈਸਵੀ (ਸੰਮਤ 1831) । ਕੰਵਰ ਹਿੰਮਤ ਸਿੰਘ ਦਾ ਦੇਹਾਂਤ । 

1775 ਈਸਵੀ । ਅਬਦੁਲ ਅਹਿਦ ਖ਼ਾਨ ਦਾ ਰਹੀਮਦਾਦ ਕੂਹੋਲੇ ਨੂੰ ਹਾਂਸੀ ਹਿਸਾਰ ਦਾ ਇਲਾਕਾ - 
ਮਾਲਵੇ ਦੇ ਸਰਦਾਰਾਂ ਤੋਂ ਛੁਡਾਉਣ ਲਈ ਭੇਜਣਾ । 

--- ` ਦਸੰਬਰ, 30। ਰਹੀਮ ਦਾਦ ਰੁਹੇਲੇ ਦੀ ਮੋਤ । 

1776 ਮਾਰਚ, 4। ਖਾਲਸੋ ਦਾ ਜਾਬਿਤਾ ਖਾਨ ਨਾਲ ਮਿਲ ਕੇ ਕਾਸਿਮ ਖਾਨ ਨਾਲ ਟੱਕਰ, 
ਮਿਰਜ਼ਾ ਨਜੱਛ' ਦੇ ਭਰਾ ਅਬਦੁਲ ਕਾਸਿਮ ਦੀ ਮੋਤ । 

1777 ਈਸਵੀ । ਅਬਦੁਲ-ਅਹਦ ਖਾਨ ਦਾ ਜ਼ਾਬਿਤਾਂ ਖ਼ਾਨ ਦੋ ਫਿਜੁੱਧ ਫੌਜ ਭੇਜਣਾ । 

--- ਜੂਨ, 8, 1।, 13 ਅਤੇ 23 । ਜਾਬਿਤਾ ਖਾਨ ਵਿਰੁੱਧ ਹੋਈਆਂ ਲੜਾਈਆਂ ਦਾ ਭਾਰ 
ਖਾਲੇਸੋ ਸਿਰ । 

--- ਸਤੰਬਰ, 14। ਮੁਗ਼ਲ ਫੌਜ ਦੋ ਟਾਕਰੇ ਤੇ ਜਾਬਿਤਾ ਖ਼ਾਨ ਦੀ ਜਲਾਲਾਬਾਦ ਪਾਸ ਹਾਰ ! 

1778 ਈਸਵੀਂ, ਅਪਰੈਲ । ਜਾਬਿਤਾ ਖ਼ਾਨ ਦਾ ਆਪਣਾ ਇਲਾਕਾ ਲੈਣ ਦਾ ਨਿਸਫਲ ਜਤਨ । 

<< ਸਤੰਬਰ ! ਖਾਲਲੇ ਦਾ ਦਿੱਲੀ ਦੇ ਉੱਤਰ ਵੱਲ ਉਤਾਰਾ । 

ਸਾ ਸਤੰਬਰ, 231 ਅਬਦੁਲ ਅਹਿਦ ਖ਼ਾਨ ਨੇ ਆਪਣੇ ਨਾਇਬ ਬਹਿਰਾਮ-ਕੁਲੀ ਖ਼ਾਨ ਨੂੰ 
ਜਿਨਿ 

--- ਸਤੰਬਰ, 28। ਨਜੀਬੁਦਲਾ ਦੇ ਛੇ ਪੱਤਰ'ਮੱਲੂ ਖਾਨ ਨੂੰ ਨਜੀਬੁਦੋਲਾ ਦੂਸਰੇ ਦਾ 
ਖਿਤਾਸ਼ ਮਿਲਣਾ । 

-- _ ਸੜੰਥਰ, 29।ਅਬਦੁਲ-ਅਹਦ ਖਾਨ ਦਾ ਸਿੰਘਾਂ ਨੂੰ ਖੁਦ ਯਾਕੂਬ ਅਲੀ ਖਾਨ ਦੇ ਬਾਂਗ 
ਵਿਚ ਮਿਲਣਾ । 

--- ਅਕਤੂਬਰ, 1। (ਅਸੂ ਸੁਦੀ 10) । ਗੁਰੂ ਕੇ ਬੰਗਲਾ ਸਾਹਿਬ ਉੱਤੇ ਬਣੀ ਹੋਈ ਮਸੀਤ 
ਦਾ ਢਾਹੁਣਾ । 

1779 ਅਪਰੈਲ । ਅਬਦੁਲ-ਅਜ਼ਦ ਦੀ ਬੇ-ਬਸੀ । 

-- ਜੂਨ, 3 । ਅਬਦੁਲ-ਅਹਦ ਖਾਨ ਦੀ ਸ਼ਹਜਾਦਾ ਫ਼ਰਖ਼ੰਦ ਬਖ਼ਤ ਨੂੰ ਨਾਲ ਲੈ ਕੇ ਮਾਲਵੇ 
ਦੇ ਸਿੱਖ ਸਰਦਾਜ਼ਾਂ ਵਿਰੁੱਧ ਚੜ੍ਹਾਈ । 

--- ਸਤੰਬਰ, 12। ਦੇਸੂ ਸਿੰਘ ਅਤੇ ਹੋਰ ਸਰਦਾਰਾਂ ਦਾ ਕੈਦ ਕੀਤਾ ਜਾਣਾ ! 

- ਸਤੰਬਰ, 13 । ਮਹਾਰਾਜਾ ਅਮਰ ਸਿੰਘ ਵੱਲੋਂ ਅਬਦੁਲ-ਅਹਦ ਖ਼ਾਨ ਨੂੰ ਪੰਜ ਲੱਖ ਰੁਪਏ 
ਦੀ ਪੇਸ਼ਕਸ਼ | 

--- ਸਤੰਬਰ, 23 । ਸ਼ਾਹੀ ਫੌਜਾਂ ਦਾ ਸਰਸਵਤੀ ਪਾਰ ਕਰਨਾ । 

-- ਅਕਤੂਬਰ, 5 ! ਮਿਸਲਦਾਰ ਸਰਦਾਰਾਂ ਦਾ ਡੈਪੂਟੇਸ਼ਨ ਮਹਾਰਾਜਾ ਅਮਰ ਸਿੰਘ ਨੂੰ 
ਮਿਲਣਾ। 








234 ਸਰਦਾਰ ਜੱਸਾ ਸਿੰਘ ਆਹਲੂਵਾਲੀਆ 

-- ਅਕਤੂਬਰ, 6। ਮਹਾਰਾਜੇ ਅਮਰ ਸਿੰਘ ਦਾ ਸ਼ਹਜਾਦੇ ਫਰਖੰਦਾ ਬਖਤ ਅਤੇ ਵਜੀਰ 
ਅਬਦੁਲ-ਅਹਦ ਖ਼ਾਨ ਨੂੰ ਮਿਲਣ ਲਈਂ ਤਿਆਰ ਹੋ ਪੈਣਾ । 

-- ` ਅਕਤੂਬਰ, ?। ਇਕ ਮਾਮੂਲੀ ਜਿਹੀ ਲੜਾਈ । 

-- ਅਕਤੂਬਰ. 14 । ਖ਼ਾਹਜਾਦਾ ਫਰਖੰਦਾ ਬਖਤ ਅਤੇ ਵਜੀਰ ਅਬਦੁਲ-ਅਹਦ ਖ਼ਾਨ ਦਾ 
ਪਟਿਆਲੇ ਤੋਂ ਦਿੱਲੀ ਨੂੰ ਵਾਪਸ ਮੁੜਨਾ । 

-- ਨਵੰਬਰ, 5 । ਸ਼ਾਹਜਾਦੇ ਅਤੇ ਵਜੀਰ ਦਾ ਦਿੱਲੀ ਵਾਪਸ ਪਹੁੰਚਣਾ । 

1780 (ਸੰਮਤ 1837)। ਰਾਇ ਇਬਰਾਹੀਮ ਦੇ ਇਿਲਾਕੇ ਤੇ ਦੁਬਾਰਾ ਕਬਜੇ ਦਾ ਵਿਚਾਰ । 

1782 ਫਰਵਰੀ, 5 । ਵਗਣ ਵਦੀ 8 ਸੰਮਤ 1838) । ਮਹਾਰਾਜਾ ਅਮਰ ਸਿੰਘ ਦਾ ਦੇਹਾਂਤ । 
(ਚੜ੍ਹਦਾ ਸੰਮਤ 1839)। ਮਹਾਰਾਜਾ ਸਾਹਿਬ ਸਿੰਘ ਪਟਿਆਲੇ ਵਾਲੇ ਨੂੰ ਤਰਨਤਾਰਨ 
ਅੰਮ੍ਰਿਤ ਛਕਾਉਣਾ ! 

1783 ਅਕਤੂਬਰ ਆਰੰਭ (ਕਤਕ ਸੰਮਤ 1840)?। ਸਰਦਾਰ ਜੱਸਾ ਸਿੰਘ ਦਾ ਬੁੰਡਾਲੋ ਡੇਰਾ। 

--- ` ਅਕਤੂਬਰ, 201 7 ਕੱਤਕ ਸੰਮਤ 1840)। ਸਰਦਾਰ ਜੱਸਾ ਸਿੰਘ ਦਾ ਢੇਹਾਂਤ । 

1867? ਮਹਾਰਾਜੇ ਪਟਿਆਲੇ ਦਾ ਸਰਹੰਦ ਦਾ ਮਲਬਾ ਚੁਕਾਉਣਾ । 

1923 ਅਪਹੈਲ, 12-13 । ਦੀ ਰਾਤ ਨੂੰ, ਬਾਬਾ ਅਟਲ, ਦੀ ਪਰਕਰਮਾ ਵਿਚੋਂ ਕਪੂਰ ਸਿੰਘ ਦੀ 
ਯਾਦਗਾਰ ਦਾ ਢਾਇਆ ਜਾਣਾ। ਰ੍ 

1938 ਈਸਵੀ। ਅਹਿਮਦ ਸ਼ਾਹ ਢੁਰਾਨੀ ਦੀ ਮੋਹਰ ਵਾਲਾ ਸਿੱਕਾ ਮਹਾਰਾਜਾ ਯਾਦਵਿੰਦਰ 
ਸਿੰਘ ਦੋ ਪਟਿਆਲੇ ਗੱਦੀ ਪਰ ਬੈਠਣ ਪਰ ਜਾਰੀ ਕੀਤਾ ! 

1947 ਪੰਜਾਬ ਦੀ ਭਾਰੜ ਅਤੇ ਪਾਕਿਸਤਾਨ ਵਿਚਕਾਰ ਵੰਡ । 








ਫ਼ਾਰਸੀ 

ਅਲੀ-ਉਂ-ਦੀਨ ਮੁਫ਼ੜੀ । ਇਬਰਤ ਨਨ”, ਪੰਜਾਬੀ ਅਦਬੀ ਅਕੈਡਮੀ, ਲਾਹੌਰ, 1961, ਦੋ ਜਿਲਦਾਂ । 

ਸੋਹਨ ਲਾਲ ਸੂਰੀ । ਓੰਮਦਾੜੂ-ਤਵਾਰੰਖ, ਆੜੀਆ ਪ੍ਰੈਸ, ਲਾਹੌਰ, 1985-89, ਦਫਤਰ ਪਹਿਲਾ, 
ਦੂਸਰਾ । 

ਕੈਫ਼ੀਅਤਿ ਸਰਦਾਰਨੈ ਆਦੂਲਵਾਲਆ, ਲਿਖਤੀ [ਗੰਡਾ ਸਿੰਘ]। 

ਖੁਸਵ਼ਕਤ ਰਾਇ । ਤਵਾਰਨੈਂ£ ਸੱਪਾਂ, ਲਿਖਤੀ [ਗੰਡਾ ਸਿੰਘ]! 

ਗਣੇਸ਼ ਦਾਸ ਬ੍ਡੇਹਰਾ ! ਚਹਾਰ ਬੰਨ ਪੰਜਾਝ, ਖਾਲਸਾ ਕਾਲਜ ਅੰਮ੍ਰਿਤਸਰ, 1965, ਲਿਖਤੀ, 1854 
[ਗੰਡਾ ਸਿੰਘ] । 

ਗੁਲਾਮ ਅਲੀ ਖਾਨ । ਇਮਾਦੂ-ਸ਼ਆਦਤ, ਨਵਲੇ ਕਿਸ਼ੋਰ ਪ੍ਰੈਸ, ਕਾਨਪੁਰ, 18641 

ਤਾਰਮੈੱਖ ਆਲਮਗੀਰ ਸਾਨੀ, ਲਿਖਤੀ । 

ਤਜ਼ਕਿਰਾ-ਇ-ਇਮਾਦਲੇ-ਮਲਕ, ਲਿਖਤੀ । 

ਨੂਰ ਮੁਹੰਮਦ, ਕਾਜ਼ੀ । ਸੰਗ ਨਾਆ, ਸੰਪਾਦਕ ਗੰਡਾ ਸਿੰਘ, ਖਾਲਸਾ ਕਾਲਜ, ਅੰਮ੍ਰਿਤਸਰ, 1939। 

ਝੂਟੇ ਸ਼ਾਹ (ਗੁਲਾਮ ਮੁਹੱਈ-ਉਂ-ਦੀਨ) । ਤਾਲੀਇ ਪੰਜਾਬ, ਲਿਖਤੀ, 1848 [ਗੰਡਾ ਜਿੰਘ]। 

ਮੁਹੰਮਦ ਅਲੀ ਅਨਸਾਣੀ । ਤਾਗੀਓ ਮਜੱਫਨੀ, ਲਿਖਤੀ [ਪੰਜਾਬ ਯੂਨੀਵਰਸਿਟੀ ਪਟਿਆਲਾ, ਹਿਸਟਰੀ 
ਡੀਪਾਰਟਮੈਂਟ| 

ਨ੍ਹਈਆ ਲਾਲ । ਤਾਗਹੈਮ ਪੰਨਾਲ, ਵਿਕਟੋਰੀਆ ਪ੍ਰੈਸ, ਲਾਹੋਰ, 1881 

ਫ਼ਿਨ, ਲੈਪਲ (ਤਰਜਮਾ ਸਯੱਦ ਖਲੀਫਾ ਮੁਹੰਮਦ ਹਸਨ) ਰਾਜਗਾਨੈ ਪੰਜਾਬ, ਸਿਆਲਕੋਟ, 1883। 

ਬਿਜ ਨਾਰਾਇਣ। ਫੂਲਨਆਂ, ਮਫੀਦਿ ਆਮ ਪ੍ਰੈਸ ਲਾਹੋਰ, 1914 । 

ਮੁਹੰਮਦ ਹਸਨ ਖਾਨ, ਸੱਯਦ ਖਲੀਫ਼ਾ । ਤਾਰਨੈਂਖ ਪਾਂਟਆਲਾ, ਸਣੀਰਿ ਹਿੰਦ ਪ੍ਰੈਸ, ਅੰਮ੍ਰਿਤਸਰ, 1878 । 

ਗ੍ਰਕਿਰਾਮ ਸਖ ਰਾਓ । ਜੱਸਾ ਐਂਘ /#ੈਨੌਦ (ਉਰਦੂ), ਲਿਖਤੀ, ਆਰਕਾਈਵਜ, ਪਟਿਆਲਾ । 

ਰਾਮਜਸ, ਦੀਵਾਨ । ਤਾਗੀਓ /ਨਿਆਗੰਤੈ ਕਪੂਰਥਲਾ, ਗੁਰੂ ਗੋਬਿੰਦ ਸਿੰਘ ਪ੍ਰੈਸ, ਲਾਹੌਰ 1897। 

ਪੰਜਾਬੀ 

ਗਿਆਨ ਸਿੰਘ, ਗਿਆਨੀ । ਤਵਾਰੀਖ ਗੂ ਖਾਲਸਾ, ਸਿਆਲਕੋਟ, 1894। 

--ਪੰਝ ਪ੍ਕਸ਼, ਅੰਮ੍ਰਿਤਸਰ, 19-3, ਛੇਵੀਂ ਵਾਰ । 

ਗੰਡਾ ਜਿੰਘ। ਮਹਾਰਾਜਾ ਕੌੜਾ ਅੱਲ ਬਹਾਦੁਰ, ਅੰਮ੍ਰਿਤਸਰ, 1942। 

-- (ਸੰਪਾਦਕ) ਹੁਕਮਨ?), ਪੰਜਾਬੀ ਯੂਨੀਵਰਸਿਟੀ, ਪਟਿਆਲਾ, 19671 

ਪ੍ਰੇਮ ਸਿੰਘ, ਬਾਬਾ / ਨਵਾਬ ਕਪੂਰ ਸਿੰਘ, ਲੁਧਿਆਣਾ, 1912 । 





236 ਸਰਦਾਰ ਜੱਸਾ ਸਿੰਘ ਆਜ਼ਲੂਵਾਲੀਆ 

ਰਤਨ ਸਿੰਘ ਭੰਗੂ । ਪ੍ਰਾਲੰਨ ਪੰਥ ਪ੍ਰਕਾਸ, ਖਾਲਸਾ ਸਮਾਚਾਰ, ਅੰਮ੍ਰਿਤਸਰ, 1914। 
ਰਾਮ ਸੁਖ ਰਾਓ । ਜੱਸਾ ਨੈਂਘ /ਬ਼ੈਨੋਦ, ਲਿਖਤੀ, ਆਰਕਾਈਵਜ਼, ਪਟਿਆਲਾ 1 
ਮਰਾਣੀ 

ਰਾਜਵਾੜੇ, ਵਿ. ਕਾ. ਮਰਾਨਿਆਂਚਿਆ ਇ/ਤਿਹਾਸਹੇਂਓ ਸਾਧਨੋ / 


ਅੰਗ੍ਰੇਜ਼ੀ 


2ਹਹੈਧ ਵਿ85016, $8. ਨ2-ਸਰੰ-ਰਸਾਰ : # 2ੱਏ 9ਸਕਂ 7ਨ8ਟਣ 21ਣਗਸ, 1952 

£ਰਇ#ਰ੦ 0/ 72580 €07₹37676ਟਗਟਟ. 60₹ਦ੯0ਸ8੬0 67 18618, €੪12੪੧ਛ- ੯੦1, 01. 
0 

€॥ਮਮਗ0੩0, 7. 7. #ਨ/ਨ? ਦੱ ਨਟ $/844ਣ. 16000, 1839 

ਮਿਹ. 9042. 4 ੪988੬ 7671 ਡੈਂਟਨਇਧਾ/ 6 ##ੂਿਨ6. 40000), 1796, 

2 %੦15. 

ਜਿਡਮਮਿ, $1111੩00. 087 2/£ਨ0ਨਤ ਦੂ “229 ਇਟ ਸਹਨਕਡ. €30240੩, 1803 

--78€ 75002 9786 ਨਨ ਹੱ ਨਨ 4੬੩8. 00060, 1798 

08188 5012੮ %# 580 #/0% ਤੂ ੬ 5705. ਇਹ70089, 1950 

-"ਹੁਂਖੋਜ]' ੫01181111386 682). “07 ਨਧਲਟ, €61ਟ6. 2701963, 1939 

---3ਮ0ਨਸੀ $#ਧਸੈ 20020 ਇ;1੧੦8੯, 1959 

--ਈੰਧ0 ਨਸ09੬6ਨ ਅਟਟ੦॥/5 % ਤਏ 596. “੩1੦0੧, 1962. 

01401, 1. 78£ ਨਕ/8 22 7ਨਲਨ- ਘਿਮਮਏ, 1870. 

06198. ਤਿੰ. ੧. 609? 66 5942 (1739-68), €&1600ਡ. 19239 

18110 ਇਧਨਿਜ॥॥3ਧ. 7500 € 8੬ /90/੩& €31600੦, 1891 

ਸ8160100. 7600. 55£/ਟਮੈ £/ #£ $06/ਲ. 0੦861, 1812 

੮1 '92੦1, ਦ. 1.. 7#ਟ 8/07? ਤੂੰ ਡਟ $#85. 00000. 1846, 2 ੪015. 

01੧੧61. &. #ਘਡਤਸੈਧ/ਕ ਠ#ਸਟ : ਤਤ ਤਕ5£ ਹਸਤ 2#੬5੬7/, &80101318. 1926 

00140ਊ6. ਨ. ੨. #0/2%7 %#8£ #ਧ. €੩0੦0੩, 1925 

੧੧੦. ]. $੬੧੫ ੮860੩੯੨ (0815). #ਠ#ਐਰਣ ਨਰ. ਤਿੰਠ008$, 196? 

8363. 5 ਹਕਹੰਪ0. “੨/ % 0 #ੱਸੂਮਸ/ #ਨਨਾ.€੪੧੯0੩. ₹699. 1. 10 

$802580. 9. $. $&2//05.0;8 /&5ਨਮਾਰ 2202. ੯015. 21, 29 


